ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥ 


(ਗੁਰੂ ਅਰਜਨ ਦੇਵ ਜੀ) 
ਸ੍ਰੀ ਗੁਰ ਨਾਨਕ ਪ੍ਰਕਾਸ਼ 
ਉਤਰਾਰਧ ਭਾਗ ਦੂਜਾ 
ਕ੍ਰਿਤ 
ਮਹਾਂਕਵੀ ਭਾਈ ਸੰਤੋਖ ਸਿੰਘ 
ਸੰਪਾਦਕ 
ਡਾ. ਕਿਰਪਾਲ ਸਿੰਘ 


5।। 53000 38000 50101 ਹ। ੬099 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪ੍ਰਕਾਸ਼ਕ : 
ਧਰਮ ਪ੍ਰਚਾਰ ਕਮੇਟੀ 
(ਸ਼੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ। 


ਸਤੰਬਰ, ੨੦੧੧ 3000 


ਛਾਪਣ ਵਾਲੇ : 
ਗੋਲਡਨ ਆਫ਼ਸੈੱਟ ਪ੍ਰੈੱਸ (ਸ਼੍ਰੋਮਣੀ. ਗੁ: ਪ੍ਰ: ਕਮੇਟੀ), 
ਗੁਰਦੁਆਰਾ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ। 


4 
5।। 53000 38000 50101 ਹ। ੬0੫9 ੧3101500੫੧)60011.60।। 


ਸਮਰਪਣ 


ਆਕਾਰ, 


ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥ 
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ 
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ 
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ 
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥ 
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ 
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ॥੭॥ 


(ਸ਼੍ਰੀ ਗੁਰੂ ਨਾਨਕ ਦੇਵ ਜੀ, ਗੁ. ਗ੍ਰੰ. ਸਾਹਿਬ, ਪੰਨਾ 2) 


5॥ 58000 8001 50101 2 ੬॥॥%) _? __।੧0੧॥॥੨॥00੫/60700। 


€? 


ਬਦਨਾ 


ਸ੍ਰ, ਨਾਨਕ ਪਦ ਪੰਕਜ _ਬੰਦਨ। 

ਸਿਮਰੋਂ ਅੰਗਦ ਦੋਖ _ਨਿਕੰਦਨ। 

ਅਮਰਦਾਸ ਗੁਰ ਹਿਰਦੇ ਧਯਾਵੇਂ'। 

ਸੀ ਗੁਰ ਰਾਮਦਾਸ ਗੁਨ ਗਾਵੌ'॥ ੯੮॥ 

ਸ੍ਰੀ ਅਰਜਨ ਬਿਘਨਨ ਕੇ ਨਾਸ਼ਕ। 

ਹਰਿਗੁਬਿੰਦ ਸੁਭ ਸੁਮਤਿ ਪ੍ਰਕਾਸ਼ਕ । 

ਸ੍ਰੀ ਹਰਿਰਾਇ ਨਮੋ ਕਰ ਜੋਰੀ। 

ਗੁਰੁ ਹਰਿਕ੍ਰਿਸ਼ਨ ਮਨਾਇ ਬਹੋਰੀ॥ ੯੯॥ 

ਤੇਗ ਬਹਾਦਰ ਪਰਮ ਕ੍ਰਿਪਾਲਾ। 

ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। 

ਧਰੌ ਧਰਾ- ਪਰ ਪੁਨ ਪੁਨ ਸੀਸਾ। 

ਬੰਦੋਂ ਬਾਰ _ਬਾਰ _ਜਗਤੀਸ਼ਾ॥੧੦੦॥ 
(ਸ਼ੀ ਗੁਰ ਨਾਨਕ ਪ੍ਰਕਾਸ਼, ਅਧਿਆਇ 57, ਉਤਰਾਰਧ) 


5।। 53000 38000 50101 ਹ। ੬0੫ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਬਹੁਤ ਵਿਚਿੱਤਰ ਹੈ । ਉਨ੍ਹਾਂ ਦੇ ਜੀਵਨ ਦੇ ਹਰ 
ਪੱਖ ਤੋਂ ਸਿੱਖਿਆ ਮਿਲਦੀ ਹੈ ! ਲੋਕਾਂ ਦੇ ਭਲੇ ਲਈ ਆਪ ਨੇ ਬਹੁਤ ਘਾਲਾਂ ਘਾਲੀਆਂ । 
ਬਿਖੜੇ ਸਮਿਆਂ ਵਿਚ ਜਦੋਂ ਸਫਰ ਦੇ ਸਾਧਨ ਨਹੀਂ ਹੁੰਦੇ ਸਨ, ਗੁਰੂ ਜੀ ਨੇ ਦੂਰ ਦੂਰ ਥਾਂਵਾਂ 
ਤੇ ਸਫ਼ਰ ਕਰਕੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢਿਆ ਤੇ ਈਸ਼ਵਰ ਦੇ ਨਮ ਨਾਲ 
ਜੋੜਿਆ । ਭਾਈ ਗੁਰਦਾਸ ਜੀ ਨੇ ਉਨ੍ਹਾਂ ਦੇ ਮਹਾਨ ਸਫਰਾਂ ਦਾ ਉਦੇਸ਼ ਇਸ ਤਰਾਂ ਲਿਖਿਆ 
ਹੈਂ 
ਚੜ੍ਹਿਆ ਸੋਧਣਿ ਧਰਤਿ ਲੁਕਾਈ । 


ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਕਰਾਮਾਤਾਂ, 
ਮਿਥਿਹਾਸਕ ਗਾਥਾਵਾਂ ਨਾਲ ਇਸ ਤਰਾਂ ਓਤਪੋਤ ਕੀਤਾ ਹੈ ਤੇ ਮਿਲਗੋਭਾ ਬਣਾਇਆ ਹੈ, ਜਿਸ 
ਨਾਲ ਕਈ ਗੱਲਾਂ ਗੁਰਮਤਿ ਦੇ ਵਿਰੁੱਧ ਲਿਖੀਆਂ ਮਿਲਦੀਆਂ ਹਨ । ਬਹੁਤ ਸਮੇ ਤੋਂ ਸ਼੍ਰੋਮਣੀ 
ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸ਼ਿਕਾਇਤਾਂ ਆ ਰਹੀਆਂ ਸਨ ਕਿ ਗੁਰ ਇਤਿਹਾਸ ਦੇ ਮੁਢਲੇ 
ਸਰੋਤਾਂ ਵਿਚ ਕਈ ਰਲੇ ਗੁਰਮਤਿ ਵਿਰੁੱਧ ਪਾਏ ਗਏ ਹਨ । ਇਸ ਗੱਲ ਨੂੰ ਮੁੱਖ ਰੱਖਦਿਆਂ 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ “ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ 
ਪ੍ਰੋਜੈਕਟ” ਸਥਾਪਤ ਕੀਤਾ ਤੇ ਇਹ ਕੰਮ ਪ੍ਰਸਿੱਧ ਇਤਿਹਾਸਕਾਰ ਡਾ. ਕਿਰਪਾਲ ਸਿੰਘ ਰੀਟਾਇਰਡ 
ਪ੍ਰੋਫੈਸਰ ਨੂੰ ਸੈਂਪਿਆ ਅਤੇ ਲੋੜੀਂਦਾ ਸਟਾਫ ਨਿਯੁਕਤ ਕੀਤਾ । 

ਗੁਰ-ਇਤਿਹਾਸ ਦੀਆਂ ਮੁੱਢਲੀਆਂ ਸਰੋਤਾਂ ਵਿਚ “ਸ੍ਰੀ ਗੁਰ ਨਾਨਕ ਪ੍ੁਕਾਸ਼” ਅਤੇ 
“ਗੁਰ ਪ੍ਰਤਾਪ ਸੂਰਜ ਗ੍ਰੰਥ” ਪ੍ਰਸਿੱਧ ਹਨ । ਇਹ ਗ੍ਰੰਥ ਬ੍ਰਿਜ ਭਾਸ਼ਾ ਵਿਚ ਭਾਈ ਸੰਤੋਖ ਸਿੰਘ 
ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਲਿਖੇ । ਇਨ੍ਹਾਂ ਦੋਹਾਂ ਗ੍ਰੰਥਾਂ ਦੀ ਕਥਾ ਸ਼ਾਮ ਨੂੰ ਹਰ 
ਗੁਰਦੁਆਰੇ ਵਿਚ ਹੁੰਦੀ ਹੈ । ਭਾਵੇਂ ਇਹ ਬੜੀ ਸ਼ਰਧਾ ਵਿਚ ਲਿਖੇ ਗਏ ਹਨ ਪਰ ਬ੍ਰਾਹਮਣੀ 
ਪ੍ਰਭਾਵ ਥੱਲੇ ਜੋ ਉਸ ਸਮੇਂ ਪ੍ਰਚਲਤ ਸੀ, ਬਹੁਤ ਗੱਲਾਂ ਗੁਰਮਤਿ ਦੇ ਉਲਟ ਦਿੱਤੀਆਂ ਗਈਆਂ 
ਹਨ, ਇਸ ਲਈ ਸਭ ਤੋਂ ਪਹਿਲਾਂ “ਸ੍ਰੀ ਗੁਰ ਨਾਨਕ ਪ੍ਰਕਾਸ਼” ਅਤੇ ' ਸੂਰਜ ਪ੍ਰਕਾਸ਼ ਗ੍ਰੰਥ” ਦਾ 
ਕੰਮ ਅਰੰਭਿਆ ਗਿਆ ਹੈ । 

ਸ੍ਰੀ ਗੁਰ ਨਾਨਕ ਪ੍ਰਕਾਸ਼” ਨੂੰ ਚਾਰ ਭਾਗਾਂ ਵਿਚ ਵੰਡਿਆ ਹੈ । ਪਹਿਲੀ ਪੁਸਤਕ 
ਵਿਚ ਸ੍ਰੀ ਗੁਰ ਨਾਨਕ ਸਾਹਿਬ ਦਾ ਮੁਢਲਾ ਜੀਵਨ “ “ਵੇਈਂ ਪ੍ਰਵੇਸ਼” ਤਕ ਹੈ । ਦੂਜੀ ਅਤੇ 
ਤੀਜੀ ਪੁਸਤਕ ਪੂਰਬਾਰਧ ਭਾਗ ਦੂਜਾ ਅਤੇ ਉਤਰਾਰਧ ਭਾਗ ਪਹਿਲਾ ਵਿਚ ਗੁਰੂ ਨਾਨਕ 
ਸਾਹਿਬ ਦੀਆਂ ਉਦਾਸੀਆਂ ਦਾ ਵਰਣਨ ਹੈ । ਹਥਲੀ ਚੌਥੀ ਪੋਥੀ ਵਿਚ ਸ੍ਰੀ ਗੁਰੂ ਨਾਨਕ 
ਸਾਹਿਬ ਦਾ ਕਰਤਾਰਪੁਰ ਵਿਚ ਜੀਵਨ ਦਾ ਬਿਰਤਾਂਤ ਹੈ । 


5।। 53000 8001 5001 609 ੧3101500੫੧)6011.60।। 


ਮੁਖਬੰਧ 
੍ੀ ਗੁਰੂ ਨਾਨਕ ਸਾਹਿਬ ਜੀ ਦਾ ਕਰਤਾਰਪੁਰ ਦਾ ਜੀਵਨ ਸਿੱਖ ਧਰਮ ਦੇ ਬਹੁਪੱਖੀ 
ਵਿਕਾਸ ਲਈ ਬਹੁਤ ਮਹਾਨਤਾ ਰਖਦਾ ਹੈ । ਇਥੇ ਗੁਰੂ ਸਾਹਿਬ ਨੇ ਆਪਣੇ ਦੱਸੇ ਮਾਰਗ ਦਰਸ਼ਨ 
ਨੂੰ ਅਮਲੀ ਰੂਪ ਦਿੱਤਾ । ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਜੀਵਨ ਵਿਚ 
ਵਰਤ ਕੇ ਦ੍ਰਿੜ੍ਹ ਕਰਵਾਇਆ । ਸਿੱਖ ਮਰਯਾਦਾ ਦੀ ਨੀਂਹ ਰੱਖੀ । ਅੰਮ੍ਰਿਤ ਵੇਲੇ ਜਪੁਜੀ ਸਾਹਿਬ 
ਦਾ ਪਾਠ ਅਤੇ ਸ਼ਾਮ ਵੇਲੇ 'ਸੋਦਰ” ਦਾ ਪਾਠ ਕਰਨਾ ਦੱਸਿਆ । ਭਾਈ ਗੁਰਦਾਸ ਲਿਖਦੇ ਹਨ : 
ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ । 


ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਦਾ ਜੀਵਨ ਬਹੁਤ ਵਿਸ਼ੇਸ਼ਤਾ ਵਾਲਾ ਹੈ ਰ 
ਇਥੇ ਗੁਰੂ ਸਾਹਿਬ ਨੇ ਆਪਣੀ ਬਾਣੀ ਨੂੰ ਅੰਤਮ ਰੂਪ ਦਿੱਤਾ । ਜਪੁਜੀ ਸਾਹਿਬ ਦਾ ਉਲੇਖ 
ਗੋਸਟਿ ਵਿਚ ਸੁਰੱਖਿਅਤ ਕੀਤਾ । ਇਸ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਦਾ ਅਰੰਭ 
ਵੀ ਇਥੇ ਹੋਇਆ । ਇਥੇ ਹੀ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਨੂੰ ਆਪਣਾ ਉੱਤਰ 
ਅਧਿਕਾਰੀ ਥਾਪ ਕੇ ਗੁਰੂ ਅੰਗਦ ਬਣਾਇਆ । 

ਸ੍ਰੀ ਗੁਰ ਨਾਨਕ ਪ੍ਰਕਾਸ਼ ਬ੍ਰਿਜ ਭਾਸ਼ਾ ਵਿਚ ਹੈ । ਪਾਠਕਾਂ ਦੀ ਸਹੂਲਤ ਲਈ ਇਸ 
ਦਾ ਅਨੁਵਾਦ ਸਰਲ ਪੰਜਾਬੀ ਭਾਸ਼ਾ ਵਿਚ ਕੀਤਾ ਗਿਆ ਹੈ ਅਤੇ ਔਖੇ ਸ਼ਬਦਾਂ ਦੇ ਅਰਥ ਦੱਸੇ 
ਹਨ । ਜਿਥੇ ਕਿਧਰੇ ਗੁਰਮਤਿ ਦੇ ਉਲਟ ਕੋਈ ਗੱਲ ਹੈ, ਉਥੇ ਫੁੱਟਨੋਟ ਦੇ ਕੇ ਗੁਰਮਤਿ 
ਸਿਧਾਂਤ ਦੱਸਿਆ ਹੈ । ਮੂਲ ਪਾਠ ਦੇ ਸਪਸ਼ਟੀਕਰਨ ਲਈ ਵਿਸ਼ੇਸ਼ ਪੱਖਾਂ 'ਤੇ ਪ੍ਰਸਤਾਵਨਾ ਵਿਚ 
ਨੋਟ ਦਿੱਤੇ ਗਏ ਹਨ । 

ਮੈਨੂੰ ਖੁਸ਼ੀ ਹੈ ਕਿ ਸੰਪਾਦਕ ਤੇ ਉਸ ਦੇ ਸਹਿਯੋਗੀਆਂ ਨੇ ਮਿਹਨਤ ਕਰਕੇ ਇਸ 
ਲਾਭਦਾਇਕ ਕੰਮ ਨੂੰ ਸਿਰੇ ਚਾੜ੍ਹਿਆ ਹੈ ਅਤੇ ਸ਼ਲਾਘਾਯੋਗ ਕੰਮ ਕੀਤਾ ਹੈ । ਆਸ ਹੈ ਕਿ 
ਵਿਦਵਾਨਾਂ ਤੇ ਸੰਗਤਾਂ ਲਈ ਇਹ ਪੁਸਤਕ ਲਾਭਦਾਇਕ 'ਹੋਵੇਗੀ । 


ਅਵਤਾਰ ਸਿੰਘ 

ਪ੍ਰਧਾਨ 

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 
ਅੰਮ੍ਰਿਤਸਰ 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੇ ਸੇਵਕ ਜਿਸ ਕਿ੍‌ਪਾ ਕਰੀ 


ਸਿੱਖਾਂ ਵਿਚ 'ਸ੍ਰੀ ਗੁਰ ਨਾਨਕ ਪ੍ਰਕਾਸ਼' ਅਤੇ 'ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ” 
ਵਿਸ਼ੇਸ਼ ਮਹਾਨਤਾ ਰੱਖਦੇ ਹਨ। ਦੇਸ਼-ਪਰਦੇਸ਼ ਦੇ ਗੁਰਦੁਆਰਿਆਂ ਵਿੱਚ, ਸ਼ਾਮ ਵੇਲੇ ਇਨ੍ਹਾਂ 
ਦੀ ਕਥਾ ਹੁੰਦੀ ਹੈ ਅਤੇ ਅਨੇਕਾਂ ਸਿੱਖ ਇਹ ਕਥਾ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੁਣਦੇ ਹਨ। 
ਸਮੇਂ ਦੇ ਰਿਵਾਜ ਅਨੁਸਾਰ ਇਹ ਗ੍ਰੰਥ ਮਹਾਂਕਾਵਿ ਦੇ ਰੂਪ ਵਿੱਚ, ਬ੍ਰਿਜ-ਭਾਸ਼ਾ ਵਿਚ ਲਿਖੇ 
ਗਏ ਸਨ । ਇਨ੍ਹਾਂ ਗ੍ਰੰਥਾਂ ਦੇ ਕਰਤਾ, ਭਾਈ ਸੰਤੋਖ ਸਿੰਘ ਪਹਿਲਾਂ ਬੂੜੀਏ” ਅਤੇ ਫੇਰ 
'ਕੈਥਲ' ਨਿਵਾਸ ਰੱਖਦੇ ਰਹੇ ਹਨ । 

ਭਾਵੇਂ ਇਹ ਗ੍ਰੰਥ ਬਹੁਤ ਸਿੱਖੀ ਪਿਆਰ ਤੇ ਸ਼ਰਧਾ ਵਿਚ ਰਚੇ ਗਏ ਹਨ ਪਰ ਫੇਰ 
ਵੀ, ਬ੍ਰਾਹਮਣੀ-ਪ੍ਰਭਾਵ ਥੱਲੇ ਕਈ ਗੱਲਾਂ ਗੁਰਮਤਿ ਦੇ ਵਿਰੁੱਧ ਲਿਖੀਆਂ ਮਿਲਦੀਆਂ ਹਨ। 
“ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ” ਦਾ ਮਨੋਰਥ ਇਤਿਹਾਸਕ ਗ੍ਰੰਥਾਂ 
ਦੀ, ਗੁਰਮਤਿ ਅਨੁਸਾਰ ਅਤੇ ਇਤਿਹਾਸਕ ਪਰਿਪੇਖ ਵਿੱਚ ਸੋਧ-ਸੁਧਾਈ ਕਰਨਾ ਹੈ। ਇਸ 
ਮੰਤਵ ਲਈ ਅਸੀਂ ਸਭ ਤੋਂ ਪਹਿਲਾਂ “ਸ੍ਰੀ ਗੁਰ ਨਾਨਕ ਪ੍ਰਕਾਸ਼” ਨੂੰ ਚੁਣਿਆ ਹੈ। “ਸ੍ਰੀ ਗੁਰ 
ਨਾਨਕ ਪ੍ਰਕਾਸ਼" ਤਿੰਨ ਜਿਲਦਾਂ ਵਿੱਚ ਹੈ। ਤੀਸਰੀ ਜਿਲਦ- ਉਤਰਾਰਧ ਨੂੰ, ਅਸੀਂ' ਪਾਠਕਾਂ 
ਦੀ ਸਹੂਲਤ ਲਈ ਦੋ ਹਿੱਸਿਆਂ ਵਿੱਚ ਵੰਡਿਆ ਹੈ- ਭਾਗ ਪਹਿਲਾ ਅਤੇ ਭਾਗ ਦੂਜਾ। ਗੁਰੂ 
ਸਾਹਿਬ ਦੀਆਂ ਯਾਤਰਾਵਾਂ ਦੇ ਅੰਤ ਤਕ, ਉਤਰਾਰਧ- ਭਾਗ ਪਹਿਲਾ ਹੈ ਅਤੇ ਹਥਲੀ ਪੋਥੀ 
ਉਤਰਾਰਧ ਦੇ ਦੂਜੇ ਭਾਗ ਵਿੱਚ ਕਰਤਾਰਪੁਰ ਵਿਖੇ ਗੁਰੂ ਨਾਨਕ ਸਾਹਿਬ ਦਾ ਜੀਵਨ ਤੇ ਜੋਤੀ- 
ਜੋਤ ਸਮਾਉਣ ਤਕ ਦੀਆਂ ਸਾਖੀਆਂ ਹਨ। 

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕਰਤਾਰਪੁਰ ਦਾ ਜੀਵਨ ਬਹੁਤ ਹੀ ਮਹੱਤਵਪੂਰਨ ਹੈ। 
ਇੱਥੇ ਹੀ ਗੁਰੂ ਸਾਹਿਬ ਨੇ ਸਿੱਖੀ ਦੇ ਸਿਧਾਂਤਾਂ ਨੂੰ ਅਮਲੀ ਰੂਪ ਦਿੱਤਾ ਅਤੇ ਸਿੱਖੀ ਰਹੁਰੀਤ 
ਦਾ ਅਰੰਭ ਕੀਤਾ। ਭਾਈ ਗੁਰਦਾਸ ਜੀ ਨੇ ਲਿਖਿਆ ਹੈ: 

ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ। 

ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ। 


ਕਰਤਾਰਪੁਰ ਵਿੱਚ ਚਲਾਈ ਰਹੁਰੀਤ ਬਾਰੇ ਵੀ ਭਾਈ ਗੁਰਦਾਸ ਜੀ ਨੇ ਇਸ ਤਰਾਂ ਲਿਖਿਆ 
ਹੈ:- ਰ 

ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ। 

ਕਰਤਾਰਪੁਰ ਵਿੱਚ ਹੀ ਗੁਰੂ ਜੀ ਨੇ ਸੰਗਤ ਅਤੇ ਬਾਣੀ ਦੀ ਮਹਾਨਤਾ ਸਥਾਪਤ 
ਕੀਤੀ। ਅੱਚਲ-ਬਟਾਲੇ ਸ਼ਿਵਰਾਤਰੀ ਦੇ ਮੇਲੇ ਉੱਤੇ ਸਿੱਧਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ 
ਨੂੰ ਪੁੱਛਿਆ ਕਿ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ? ਉਸ ਦਾ ਪ੍ਰਗਟਾਵਾ ਕਰਕੇ ਸਾਨੂੰ ਵੀ 


5।। 53000 8001 5001 6081 ੧3101500੫੧6011.60।। 


ਭੂਮਿਕਾ 
ਵਿਖਾਉ ਤਾਂ ਆਪ ਨੇ, ਭਾਈ ਗੁਰਦਾਸ ਜੀ ਅਨੁਸਾਰ ਇਸ ਤਰਾਂ ਫ਼ਰਮਾਇਆ: 
ਗੁਰੁ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀ ਹੈ ਰਾਈ। 
ਇੱਕ ਥਾਂ ਹੋਰ ਸਿੱਧਾਂ ਨੂੰ ਇਵੇਂ ਕਿਹਾ: 
ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ। 
ਅਜੋਕੇ ਸਮੇ' ਦੀ ਲੋੜ ਨੂੰ ਮੁਖ ਰੱਖਦਿਆਂ ਅਸੀਂ ਸ੍ਰੀ ਗੁਰ ਨਾਨਕ ਪ੍ਰਕਾਸ਼ ਦੀ ਹਰ 
ਲਾਈਨ ਦਾ ਅਨੁਵਾਦ ਸਰਲ ਪੰਜਾਬੀ ਵਿਚ ਕੀਤਾ ਹੈ । ਇਕ ਸਫ਼ੇ ਤੇ ਮੂਲ ਪਾਠ ਹੈ ਤੇ ਉਸ 
ਦੇ ਸਾਹਮਣੇ ਅਨੁਵਾਦ ਹੈ । ਸੀ ਗੁਰ ਨਾਨਕ ਪ੍ਰਕਾਸ਼ ਦੀਆਂ ਪਹਿਲੀਆਂ ਤਿੰਨ ਪੋਥੀਆਂ 
ਵਿਚ ਮੁਲ ਪਾਠ ਦਾ ਮੇਲਾਨ, ਭਾਸ਼ਾ ਵਿਭਾਗ ਪਟਿਆਲਾ ਵਲੋਂ ਛਾਪੀਆਂ ਪੋਥੀਆਂ ਨਾਲ 
ਕੀਤਾ ਗਿਆ ਗਿਆ ਹੈ । ਪਰ ਇਸ (ਚੌਥੀ) ਪੋਥੀ ਦਾ ਮੂਲ-ਪਾਠ ਖਾਲਸਾ ਸਮਾਚਾਰ ਵਲੋਂ 
1928 ਈ. ਵਿਚ ਛਪੀ ਨਾਲ ਕੀਤਾ ਗਿਆ ਹੈ । ਕਿਧਰੇ-ਕਿਧਰੇ ਲੋੜ ਪੈਣ `ਤੇ ਪੱਥਰ ਛਾਪੇ 
ਦੀ ਪੋਥੀ ਅਤੇ ਭਾਸ਼ਾ ਵਿਭਾਗ ਵਲੋ' ਛਪੀ ਪੋਥੀ ਦੀ ਸਹਾਇਤਾ ਵੀ ਲਈ ਗਈ ਹੈ । ਪੁਸਤਕ 
ਵਿਚ ਆਈ ਗੁਰਬਾਣੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ ਸ਼ਬਦਾਰਥ 
ਨਾਲ ਮੇਲਿਆ ਹੈ । ਪੁਸਤਕ ਦੇ ਮੂਲ ਪਾਠ ਵਿਚ ਅੱਧਾ ਯੱਯਾ ਅਤੇ ਹਲੰਤ ਨੂੰ ਮੁਢਲੇ ਰੂਪ 
ਵਿਚ ਰੱਖਿਆ ਗਿਆ ਹੈ | ਪ੍ਰਸਤਾਵਨਾ ਅਤੇ ਅਰਥਾਂ ਵਿਚ ਸੁਖੈਨ ਰੱਖਣ ਲਈ ਇਹ ਨਹੀਂ' 
ਵਰਤੇ । ਮੂਲ ਪਾਠ ਵਿਚ ਔਖੇ ਸਬਦਾਂ ਤੇ ਅਰਥ ਨੰਬਰ ਦਿਤੇ ਗਏ ਹਨ । ਉਹ ਨੰਬਰ 
ਉਨ੍ਹਾਂ ਦੇ ਅਰਥਾਂ ਵਾਲੇ ਪੰਨੇ ਤੇ ਦਿੱਤੇ ਗਏ ਹਨ । ਫੁੱਟਨੋਟਾਂ ਦੇ ਸੰਕੇਤ ਨੰਬਰ ਮੋਟੇ ਤੇ 
ਬਰੈਕਟ ਵਿਚ ਹਨ । ਮੂਲ ਪਾਠ ਨੂੰ ਸਰਲ ਪੰਜਾਬੀ ਵਿਚ ਅਨੁਵਾਦ ਕਰਨ ਦੇ ਲਾਭ ਨਾਲ 
` ਇਸ ਗੂੜ੍ਹ ਕਵਿਤਾ ਨੂੰ ਜਿਸ ਵਿਚ ਕਾਵਿ ਉਡਾਰੀਆਂ, ਮਿਥਿਹਾਸਕ ਰੂਪਕ ਅਤੇ ਅਲੰਕਾਰ 
ਹਨ, ਇਤਿਹਾਸਕ ਪੱਧਰ ਤੇ ਲਿਆਉਣ ਦਾ ਜਤਨ ਕੀਤਾ ਹੈ । 
ਮਿਲਵਰਤਣ ਦਿੱਤਾ । ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਵਰਿਆਮ ਸਿੰਘ, ਸ਼੍ਰੋਮਣੀ ਕਮੇਟੀ 
ਸਕੱਤਰ ਸ. ਦਿਲਮੇਘ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਡਾ. ਖੜਕ ਸਿੰਘ ਹੁਰਾਂ 
ਦਾ ਧੰਨਵਾਦ, ਜਿਨ੍ਹਾਂ ਲੋੜ ਪੈਣ ਤੇ ਅਗਵਾਈ ਤੇ ਸਹਾਇਤਾ ਕੀਤੀ । ਮੈਂ ਆਪਣੇ ਸਹਾਇਕ- 
ਸੰਪਾਦਕਾਂ, ਸੁਖਮਿੰਦਰ ਸਿੰਘ ਗੱਜਣਵਾਲਾ, ਮਨਜੀਤ ਸਿੰਘ ਪਸਰੀਚਾ, ਗੁਰਚਰਨ ਸਿੰਘ ਸਾਕੀ, 
ਸਰੂਪ ਸਿੰਘ ਸਾਕੀ ਅਤੇ ਸ਼੍ਰੋਮਣੀ ਕਮੇਟੀ ਤੋਂ ਬਦਲ ਕੇ ਆਏ ਚਮਕੌਰ ਸਿੰਘ ਅਤੇ ਬੀਬੀ ਬਲਜੀਤ 
ਕੌਰ ਜਿਨ੍ਹਾਂ ਨੇ ਮਿਲ ਕੇ ਸੋਧ-ਸੁਧਾਈ ਕੀਤੀ, ਕੰਪਿਊਟਰ ਅਪਰੇਟਰ ਇਕਬਾਲ ਸਿੰਘ, ਜਿਨ੍ਹਾਂ ਨੇ 
ਮਿਹਨਤ ਕਰਕੇ ਇਹ ਕੰਮ ਸਿਰੇ ਚਾੜ੍ਹਿਆ ਹੈ, ਸਭ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ । 


ਕਿਰਪਾਲ ਸਿੰਘ (ਤਾ.) 
ਸੰਪਾਦਕ ` 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਵਿਸ਼ੇ-ਸੂਚੀ 


ਸ੍ਰੀ ਗੁਰ ਨਾਨਕ ਪ੍ਰਕਾਸ਼-ਉਤਰਾਰਧ (ਪੋਥੀ ਦੂਜੀ) 


ਭਾਗ ਪਹਿਲਾ (ਜਨਰਲ) 

ਮੁਖ ਬੰਧ _: ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। 
ਭੂਮਿਕਾ __: ਡਾ: ਕਿਰਪਾਲ ਸਿੰਘ 

ਪ੍ਰਸਤਾਵਨਾ : ਡਾ: ਕਿਰਪਾਲ ਸਿੰਘ 


ਪੰਨਾ 
ਉ. ਮੁੱਢਲੀ ਜਾਣਕਾਰੀ ਰ 12 
ਅ. ਪਰਿਵਾਰ ਨੂੰ ਮਿਲਣਾ 14 
ਏ. ਕਰਤਾਰਪੁਰ ਵਸਾਉਣਾ 16 
ਸ. ਬਾਬਾ ਬੁੱਢਾ ਜੀ 17 
ਹ. ਅਜਿੱਤੇ ਰੰਧਾਵੇ ਦਾ ਉਧਾਰ 19 
ਕ. ਬਗਦਾਦ ਫੇਰੀ 20 
ਖ. ਸੂਫੀ-ਸੰਤਾਂ ਆਦਿ ਦੇ ਹਵਾਲੇ 26 
ਗ. ਅੱਚਲ ਵਟਾਲੇ ਜਾਣਾ 33 
ਘ. ਜਪੁਜੀ ਸਾਹਿਬ ਦਾ ਸੰਕਲਨ 35 
ਬ. ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦਾ ਵਰਣਨ 36 
ਚ. ਸ੍ਰੀ ਗੁਰ ਨਾਨਕ ਪ੍ਰਕਾਸ਼ ਦਾ ਇਤਿਹਾਸਕ-ਮੁਲਾਂਕਣ 40 
ਛ. ਸ੍ਰੀ ਗੁਰ ਨਾਨਕ ਪ੍ਰਕਾਸ਼ ਵਿਚ ਗੁਰੂ ਨਾਨਕ ਸਾਹਿਬ ਦੀ 45 


ਅੰਕਿਤ ਬਾਣੀ, ਜੋ “ਗੁਰੂ ਗ੍ਰੰਥ ਸਾਹਿਬ” ਵਿਚ ਨਹੀਂ' । 


911 58004 0801 5॥00। 2। ੪00੫੧ ੧3101500੫੧)60011.60।। 


ਭਾਗ ਦੂਜਾ (ਮੂਲ-ਪਾਠ) 


ਅਧਿਆਇ ਸਿਰਲੇਖ ਪੰਨਾ ਨੰ; 
28, ਸਹੁਰੇ ਨਗਰ ਫੇਰੀ ਤੇ ਅਜਿੱਤਾ ਉਧਾਰ 56 
30. ਕਰਤਾਰਪੁਰ ਵਸਾਉਣਾ, ਬ੍ਰਾਹਮਣ ਦੀ ਰਸੋਈ ਦੀ ਸੁੱਚ 80 
31. ਸਿੱਖ ਰਹੁ-ਰੀਤ ਅਰੰਭ, ਸ਼ਹੁ ਸੁਹਾਗਣ, ਮੂਲਾ ਆਦਿ 104 
3% ਜਲਾਲ ਨੂੰ ਸੁਮੱਤ ਦੇਣੀ ਤੇ ਗੁਰਮੁਖਾਂ ਬਾਰੇ ਅਰਥ ਦੱਸਣੇ 126 
33. ਸ਼ੇਖ਼ ਇਬਰਾਹੀਮ ਫ਼ਰੀਦ ਸਾਨੀ ਨਾਲ ਗੋਸ਼ਟ 142 
34. ਬਗ਼ਦਾਦ ਵਿਖੇ ਦਸਤਗੀਰ ਪੀਰ ਦਾ ਉਧਾਰ 162 
45, ਮਰਦਾਨੇ ਦਾ ਅੰਤ, ਸਿੱਧ ਗੋਸ਼ਟ, ਸੱਜਣ-ਠੱਗ, ਸ਼ਾਹਜ਼ਾਦਾ 180 
36. ਕੰਧਾਰ-ਯਾਰਵਲੀ, ਖੱਤਰੀ, ਸ਼ਾਹ ਸ਼ਰਫ ਤੇ ਮਾਨਚੰਦ 208 
37. ਮੁਲਤਾਨ ਦੇ ਪੀਰਾਂ ਨਾਲ ਗੋਸ਼ਟ, ਸ਼ਮਸ ਤਬਰੇਜ਼ ਦੀ ਕਥਾ 228 
38. ਸ਼ਹੁ-ਸੁਹਾਗਣ ਉਧਾਰ, ਬਾਲ ਗੁੰਦਾਈ, ਮੂਲੇ ਦਾ ਅੰਤ 254 
39. ਕਰਤਾਰਪੁਰ ਨਿਵਾਸ, ਸ਼ਿਵਰਾਤਰੀ ਤੇ ਅੱਚਲ ਵਟਾਲੇ 280 
40. ਸਿੱਧ ਗੋਸ਼ਟ, ਇੱਕ ਸੰਤ ਬਾਲਕ ਤੇ ਮਾਲੋ ਸ਼ੇਖ਼ 304 
41. ਉਬਾਰੇਖਾਨ ਤੇ ਅਦ੍ਰਹਖਾਨ ਦਾ ਮਿਲਾਪ 330 
42. ਬੱਚੇ ਦਾ ਪਰਸੰਗ, ਮੂਲਾ ਕੀੜ ਆਦਿ ਸਿੱਖਾਂ ਨੂੰ ਉਪਦੇਸ਼ 358 
43. ਮਾਲੋ, ਮਾਂਗੋ, ਕਾਲੂ ਤੇ ਹੇਰ ਸਿੱਖਾਂ ਨੂੰ ਉਪਦੇਸ਼ 380 
44. ਸਿੱਖਾਂ ਦੀ ਪਰੇਮ-ਭਾਵਨਾ ਦੇਖੀ ਤੇ ਸਾਧੂ ਦਰਸ਼ਨ ਦਾ ਫਲ 406 
45. ਸੈਦੋ ਘੇਉ ਸਿੱਖ। ਸਿੱਖੀ, ਫਕੀਰੀ ਤੇ ਗ੍ਰਿਹਸਤ 426 
46. ਉਪਦੇਸ਼ ਭਾਈ ਬੁੱਢਾ ਜੀ ਅਤੇ ਬਾਲੇ ਦਾ ਪਰਲੋਕ ਗਮਨ 444 
47. ਸ੍ਰੀ ਪਰਮ-ਪਾਵਨ ਲਹਿਣਾ ਜੀ ਨਾਲ ਮਿਲਾਪ 464 
48. ਸ੍ਰੀ ਲਹਿਣਾ ਜੀ ਦਾ ਸੇਵਾ ਕਰਨਾ 490 
49. ਬਿਰਛਾੰ ਤੋਂ ਭੋਜਨ ਤੇ ਗੁਰੂ ਜੀ ਦਾ ਤਪ ਕਰਨਾ 510 
50. ਘਾਲ ਅਤੇ ਮਿਹਰ, ਗੁਰਸਿੱਖੀ ਦੀ ਪਰਖ ਕਰਨੀ 530 
51. ਭਾਈ ਲਹਿਣਾ ਜੀ ਨੂੰ ਉਪਦੇਸ਼ 554 
52. ਭਾਈ ਲਹਿਣਾ ਜੀ ਨੂੰ ਗੁਰਤਾ, ਜਪੁਜੀ ਦਾ ਮਹਾਤਮ 574 
53. ਸਿੱਖਾਂ ਨੂੰ ਉਪਦੇਸ਼ ਰ੍ 602 
54. ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 622 
55. ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਦਾ ਪਰਸੰਗ ``648 
56. ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਦਾ ਪਰਸੰਗ 666 
27. ਗੁਰੂ ਜੀ ਦਾ ਸੱਚਖੰਡ ਪਰਵੇਸ਼ 684 
ਅੰਤਕਾ ਰ 


-ਸੰਪੂਰਨ “ਸ੍ਰੀ ਗੁਰ ਨਾਨਕ ਪ੍ਰਕਾਸ਼” ਦੀ ਪੁਸਤਕਾਵਲੀ 
5।। 53000 38001 50101 ਹ। ੬099 ੧3101500੫੧)6011.60।। 
11 


ਸ੍ਰੀ ਗੁਰ ਨਾਨਧ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪ੍ਰਸਤਾਵਨਾ 


ਉ. ਮੁੱਢਲੀ ਜਾਣਕਾਰੀ 
ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਸਾਹਿਬ ਦੀ ਜੀਵਨ-ਗਾਥਾ 'ਸ੍ਰੀ ਗੁਰ ਨਾਨਕ 
ਪ੍ਰਕਾਸ਼” ਦੀ ਕਾਵਿ-ਰਚਨਾ ਨੂੰ ਬ੍ਰਿਜ-ਭਾਸ਼ਾ ਵਿੱਚ ਕਲਮਬੱਧ ਕੀਤਾ ਹੈ। ਇਸ ਦਾ ਪ੍ਯੋਜਨ 
(ਮੰਤਵ), ਕਰਤਾ ਨੇ, ਗੁਰ-ਮਹਿਮਾ ਲਿਖਿਆ ਹੈ: 
ਬੀਨ ਬੀਨ ਗੁਰ ਮਹਿਮਾ ਆਛੀ। ਮਾਖਨ ਜਿਉ' ਲੀਨੀ ਤਜਿ ਛਾਛੀ॥!? 


ਮਹਾਂਕਵੀ ਭਾਈ ਸੰਤੋਖ ਸਿੰਘ ਨੇ 'ਸ੍ਰੀ ਗੁਰ ਨਾਨਕ ਪ੍ਰਕਾਸ਼” ਨੂੰ ਮੁੱਖ-ਰੂਪ ਵਿੱਚ ਹੇਠ 
ਲਿਖੇ ਦੋ ਹਿੱਸਿਆਂ ਵਿੱਚ ਵੰਡਿਆ ਹੈ' 
(ਉ) ਪੂਰਬਾਰਧ 
(ਅ) ਉਤਰਾਰਧ 

ਪੂਰਾਬਰਧ-ਭਾਗ ਵਿੱਚ 73 ਅਧਿਆਇ ਰੱਖੇ ਗਏ ਹਨ; ਪਰ ਅਸੀਂ ਪਾਠਕਾਂ ਦੀ 
ਸਹੂਲਤ ਲਈ ਇਸ ਨੂੰ ਹੇਠ ਦਿੱਤੇ ਦੋ-ਭਾਗਾਂ ਵਿੱਚ ਵੰਡ ਦਿੱਤਾ ਹੈ: 


(ਓ) 1. ਪੂਰਬਾਰਧ: ਪੋਥੀ ਪਹਿਲੀ ਇਸ ਵਿੱਚ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਲੈ ਕੇ 
“ਵੇਈਂ ਪ੍ਰਵੇਸ਼” ਤਕ ਦੇ 37 ਅਧਿਆਇ ਹਨ ਅਤੇ ਵੇਈਂ ਨਦੀ ਪ੍ਰਵੇਸ਼, ਗੁਰੂ ਨਾਨਕ ਦੇਵ ਜੀ 
ਦੇ ਜੀਵਨ ਦੀ ਬੜੀ ਵਿਸ਼ੇਸ਼ ਘਟਨਾ ਹੈ। 


2. ਪੂਰਬਾਰਧ: ਪੋਥੀ ਦੂਜੀ ਇਸ ਵਿੱਚ 38 ਤੋਂ ਲੈ ਕੇ 73 ਤੱਕ ਕੁੱਲ 35 ਅਧਿਆਇ 
ਹਨ। ਇਹ ਭਾਗ, ਭਾਈ ਲਾਲੋ ਮਿਲਾਪ” ਤੋਂ' ਸ਼ੁਰੂ ਹੋ ਕੇ, “ਸਾਲਸਰਾਇ ਜੌਹਰੀ”, “ਰਾਖ਼ਸ਼ 
ਤਾਰਨ” ਦੀਆਂ ਸਾਖੀਆਂ 'ਤੇ ਸਮਾਪਤ ਹੁੰਦਾ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਦੀਆਂ 
ਉਦਾਸੀਆਂ ਦਾ ਹਾਲ ਹੈ। 

ਸ੍ਰੀ ਗੁਰ ਨਾਨਕ ਪ੍ਰਕਾਸ਼” ਦਾ ਦੂਜਾ ਮੁੱਖ ਭਾਗ ਉਤਰਾਰਧ ਹੈ, ਜਿਸ ਨੂੰ ਅਸੀਂ ਪਾਠਕਾਂ 
ਦੀ ਸਹੂਲਤ ਲਈ ਦੋ ਹਿੱਸਿਆਂ ਵਿੱਚ ਵੰਡਿਆ ਹੈ । ਇਸ ਵਿੱਚ ਕੁਲ 57 ਅਧਿਆਇ ਸ਼ਾਮਲ 
ਹਨ । 


(ਅੰ) 1. ਉਤਰਾਰਧ: ਪੋਥੀ ਪਹਿਲੀ 

ਉਤਰਾਰਧ ਦਾ ਪਹਿਲਾ ਭਾਗ (ਭਾਵ ਉਤਰਾਰਧ ਦੀ ਪਹਿਲੀ ਪੋਥੀ ਅਧਿਆਇ 1 
ਤੋਂ 28 ਤਕ) ਗੁਰੂ ਨਾਨਕ ਸਾਹਿਬ ਦੀ, ਪਹਾੜਾਂ ਦੀ ਯਾਤਰਾ 'ਪੁਰਾਣਾਂ” ਮੁਤਾਬਕ, ਨੌਂ-ਖੰਡਾਂ 
ਦੀ ਸੈਰ ਨਾਲ ਸ਼ੁਰੂ ਹੁੰਦਾ ਹੈ ਅਤੇ ਬਾਬਰ ਦੇ ਹਮਲੇ 'ਤੇ ਸਮਾਪਤ ਹੁੰਦਾ ਹੈ । 


5।। 53000 38001 50101 ਹ। €0%% ਲਾ ੧3101500੫੧)6011.60।। 


ਪ੍ਰਸਤਾਵਨਾ 


2. ਉਤਰਾਰਧ: ਪੋਥੀ ਦੂਜੀ 

ਹਥਲੀ ਪੋਥੀ ਉਤਰਾਰਧ ਦੀ ਦੂਜੀ ਪੋਥੀ ਹੈ, ਜਿਸ ਵਿਚ 29ਵੇ' ਅਧਿਆਇ ਤੋਂ 
57ਵੇ' ਅਧਿਆਇ ਤਕ ਕੁੱਲ 29 ਅਧਿਆਇ ਸ਼ਾਮਲ ਹਨ । ਇਸ ਵਿਚ ਗੁਰੂ ਨਾਨਕ ਸਾਹਿਬ 
ਦਾ ਕਰਤਾਰਪੁਰ ਵਿਖੇ ਦਾ ਜੀਵਨ ਦਿੱਤਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ 
ਨਾਲ ਸਮਾਪਤੀ ਹੁੰਦੀ ਹੈ। ਪਾਠਕਾਂ ਦੀ ਜਾਣਕਾਰੀ ਲਈ, ਇਸ ਤੋਂ ਪਹਿਲੀਆਂ ਪੋਥੀਆਂ ਦੀਆਂ 
ਪ੍ਰਸਤਾਵਨਾਵਾਂ ਵਿੱਚ ਸ਼ਾਮਲ ਕੀਤੇ ਲੇਖਾਂ (ਵਿਸ਼ਿਆਂ) 
ਦਾ ਵਿਸਥਾਰ ਇਸ ਤਰਾਂ ਹੈ: 
ਪੂਰਬਾਰਧ, ਪੋਥੀ-ਪਹਿਲੀ ਦੀ ਪ੍ਰਸਤਾਵਨਾ: 
“ਸ੍ਰੀ ਗੁਰ ਨਾਨਕ ਪ੍ਰਕਾਸ਼” ਦੀ ਪੋਥੀ-ਪਹਿਲੀ ਦੀ ਪ੍ਰਸਤਾਵਨਾ ਵਿੱਚ ਨਿਮਨ-ਲਿਖਤ ਵਿਸ਼ਿਆਂ 
`ਤੇ ਨੋਟ ਦਿੱਤੇ ਗਏ ਹਨ:- ` 
(1) ਭਾਈ ਸੰਤੋਖ ਸਿੰਘ ਦਾ ਮੁਢਲਾ ਜੀਵਨ ਅਤੇ 'ਸ੍ਰੀ ਗੁਰ ਨਾਨਕ ਪ੍ਰਕਾਸ਼” ਗ੍ਰੰਥ ਦੀ 

ਸਮਾਪਤੀ (1823 ਈ:) 
(2)'ਸ੍ਰੀ ਗੁਰ ਨਾਨਕ ਪ੍ਰਕਾਸ਼” ਵਿੱਚ ਕਲਪਨਾ ਦਾ ਪ੍ਰਯੋਗ 
(3) ਭਾਈ ਸੰਤੋਖ ਸਿੰਘ ਦਾ 'ਸ੍ਰੀ ਗੁਰ ਨਾਨਕ ਪ੍ਰਕਾਸ਼ ਅਤੇ ਭਾਈ ਬਾਲੇ ਵਾਲੀ “ਜਨਮਸਾਖੀ” 
(4) ਕੱਤਕ ਦੀ ਪੂਰਨਮਾਸ਼ੀ `ਤੇ ਗੁਰੂ ਨਾਨਕ ਸਾਹਿਬ ਦਾ ਜਨਮ 
(5) ਗੁਰੂ ਨਾਨਕ ਜੀ ਦੀਆਂ ਪਾਂਧੇ ਅਤੇ ਮੁੱਲਾਂ ਕੋਲ ਪੜ੍ਹਨ ਦੀਆਂ ਸਾਖੀਆਂ 
(6) ਸ੍ਰੀ ਗੁਰੂ ਨਾਨਕ ਸਾਹਿਬ ਦੇ ਸਮੇਂ' ਵਿੱਚ ਸਗਾਈ ਅਤੇ ਵਿਆਹ ਦੀਆਂ ਰਸਮਾਂ 
(7) ਚੰਦੋਰਾਣੀ ਅਤੇ ਬੇਬੇ ਨਾਨਕੀ ਦਾ ਵਾਰਤਾਲਾਪ 
(8) ਗੁਰੂ ਨਾਨਕ ਸਾਹਿਬ ਅਤੇ ਦੌਲਤ ਖਾਂ ਲੋਧੀ 
(9) ਹਿੰਦੂ ਦੇਵੀ-ਦੇਵਤੇ ਤੇ ਗੁਰਮਤਿ 
(10) ਫੁਟਕਲ: ਇਸਤਰੀ ਜਾਤੀ ਦੀ ਹੀਣਤਾ, ਬਲਦ ਜਾਂ ਸ਼ੇਸ਼ਨਾਗ ਦਾ ਧਰਤੀ ਨੂੰ ਚੁੱਕਣਾ, 
ਜੰਵੂ ਦੀ ਰਸਮ। 


ਪੁਰਬਾਰਧ, ਪੋਥੀ-ਦੂਜੀ ਦੀ ਪ੍ਰਸਤਾਵਨਾ: 

“ਸ੍ਰੀ ਗੁਰ ਨਾਨਕ ਪ੍ਰਕਾਸ਼” ਦੀ ਪੋਥੀ-ਦੂਜੀ ਦੀ ਪ੍ਰਸਤਾਵਨਾ ਵਿੱਚ ਨਿਮਨ-ਲਿਖਤ ਵਿਸ਼ਿਆਂ 
`ਤੇ ਲਿਖਿਆ ਗਿਆ ਹੈ: 

(1) ਵੇਈਂ' ਪ੍ਰਵੇਸ਼ 

(2) ਭਾਈ ਗੁਰਦਾਸ ਜੀ ਦੀ ਵਾਰ ਪਹਿਲੀ ਵਿੱਚ ਗੁਰੂ ਨਾਨਕ ਸਾਹਿਬ ਦੇ ਸਫ਼ਰਾਂ ਦੀ ਰੂਪ-ਰੇਖਾ। 
(3) ਭਾਈ ਬਾਲੇ ਦੀ ਜਨਮਸਾਖੀ ਵਿੱਚ ਗੁਰੂ ਨਾਨਕ ਸਾਹਿਬ ਦੇ ਸਫ਼ਰਾਂ ਦਾ ਵੇਰਵਾ 
(4) “ਸ੍ਰੀ ਗੁਰ ਨਾਨਕ ਪ੍ਰਕਾਸ਼” ਵਿੱਚ ਗੁਰੂ ਨਾਨਕ ਜੀ ਦੇ ਸਫ਼ਰਾਂ ਦੀ ਵਿਉਂਤਬੰਦੀ 

(5) 'ਸ੍ਰੀ ਗੁਰ ਨਾਨਕ ਪ੍ਰਕਾਸ਼” 'ਵਿੱਚ ਕਰਾਮਾਤਾਂ 

(6) ਗੁਰੂ ਨਾਨਕ ਸਾਹਿਬ ਜੀ ਦੀ ਲੰਕਾ-ਫੇਰੀ 

(7) ਸਿੱਧ, ਨਾਥ ਅਤੇ ਜੋਗੀ 


911 58004 0801 5000 2। ੪00੫੧ '₹ ।00॥੧0੧&॥੨॥00੫76070%। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


(8) ਬੀਤੇ ਸਮੇਂ ਦੇ ਸਿੱਧ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਮਿਲੇ? 

(9) ਗੁਰੂ ਨਾਨਕ ਜੀ ਦੇ ਮੱਕੇ ਜਾਣ ਦੀ ਸਾਖੀ 

(10) ਸਿੱਖ ਗੁਰੂ ਸਾਹਿਬਾਨ ਨੇ ਹਿੰਦੂ-ਮਿਥਿਹਾਸਕ ਹਵਾਲੇ ਕਿਉਂ ਦਿੱਤੇ? 
(11) 'ਸੀ ਗੁਰ ਨਾਨਕ ਪ੍ਰਕਾਸ਼” ਵਿੱਚ ਪੁਰਾਣਕ-ਗਾਥਾਵਾਂ ਵਾਲੇ ਅਧਿਆਇ 
ਉਤਰਾਰਧ, ਪਹਿਲੀ ਪੋਥੀ ਦੀ ਪ੍ਰਸਤਾਵਨਾ: 

“ਸ੍ਰੀ ਗੁਰ ਨਾਨਕ ਪ੍ਰਕਾਸ਼” ਦੀ ਇਸ ਪੋਥੀ ਦੀ ਪ੍ਰਸਤਾਵਨਾ ਵਿੱਚ ਨਿਮਨ-ਲਿਖਤ ਵਿਸ਼ਿਆਂ `ਤੇ 
ਲਿਖਿਆ ਗਿਆ ਹੈ: 

(1) ਮੁੱਢਲੀ ਜਾਣਕਾਰੀ 

(2) ਗੁਰਬਾਣੀ ਵਿੱਚ ਨੌਂ-ਖੰਡ 

(3) ਪੁਰਾਣਕ ਨੌਂ-ਖੰਡ 

(4) ਨੌੱ-ਖੰਡਾਂ ਦੇ ਸਫ਼ਰ 

(5) ਨੌੱ-ਖੰਡਾਂ ਦੀ ਪਛਾਣ 

(6) ਸਫ਼ਰਾਂ ਦੀ ਇਤਿਹਾਸਕਤਾ 

(7) ਸ੍ਰਿਸ਼ਟੀ ਦੀ ਰਚਨਾ 

(8) ਸਾਖੀ ਪੰਜਾ ਸਾਹਿਬ 

(9) ਏਮਨਾਬਾਦ ਦੀ ਬਰਬਾਦੀ 

(10) 'ਸ੍ਰੀ ਗੁਰ ਨਾਨਕ ਪ੍ਰਕਾਸ਼” ਵਿੱਚ ਮਿਥਿਹਾਸਕ ਰੂਪਕ ਤੇ ਅਲੰਕਾਰ 
(11) ਮਿਥਿਹਾਸ `ਤੇ ਅਧਾਰਿਤ ਅਧਿਆਇ 


ਉਤਰਾਰਧ ਪੋਥੀ ਦੂਜੀ, ਹੱਥਲੀ ਪੋਥੀ ਹੈ । ਇਸ ਦੀ ਪ੍ਰਸਤਾਵਨਾ ਵਿਚ ਦਿੱਤੇ ਵਿਸ਼ਿਆਂ ਦਾ 
ਵਿਸਥਾਰ ਇਸ ਪੁਸਤਕ ਦੀ ਵਿਸ਼ੇ ਸੂਚੀ ਵਿਚ ਦਿੱਤਾ ਗਿਆ ਹੈ । 


ਅ. ਪਰਿਵਾਰ ਨੂੰ ਮਿਲਣਾ 

ਕੁਦਰਤੀ ਅਸੂਲ ਅਟੱਲ ਹਨ, ਉਨ੍ਹਾਂ ਨੂੰ ਕਿਸੇ ਇਤਿਹਾਸਕ- -ਪ੍ਰਮਾਣ ਦੀ ਲੋੜ ਨਹੀਂ 
ਹੁੰਦੀ। ਉਹ ਭੂਤਕਾਲ ਵਿੱਚ ਵੀ ਸੱਚ ਸਨ, ਵਰਤਮਾਨ ਵਿੱਚ ਵੀ ਸੱਚ ਹਨ ਤੇ ਭਵਿੱਖ ਵਿੱਚ 
ਵੀ ਸੱਚੇ ਹੋਣਗੇ। ਭਾਈ ਸੰਤੋਖ ਸਿੰਘ ਵਾਰਤਾਲਾਪ ਲਿਖਣ ਵਿੱਚ ਬਹੁਤ ਨਿਪੁੰਨ ਸਨ, ਕੋਈ 
ਵੀ ਵਿਸ਼ਾ ਹੋਵੇ, ਉਨ੍ਹਾਂ ਦੀ ਗੱਲਬਾਤ ਕੁਦਰਤੀ ਅਸੂਲਾਂ ਤੇ ਨਿਰਧਾਰਤ, ਸਰਲ, ਸੁਚੱਜੀ ਅਤੇ 
ਭਾਵਪੂਰਤ ਹੁੰਦੀ ਹੈ। ਵਾਤਾਵਰਣ ਦਾ ਵਿਸਥਾਰ ਭਾਈ ਸੰਤੋਖ ਸਿੰਘ ਇਸ ਤਰਾਂ ਸਿਰਜਦੇ ਹਨ 
ਕਿ ਪੜ੍ਹਨ ਵਾਲਾ ਅਨੁਭਵ ਕਰਦਾ ਹੈ ਜਿਵੇਂ' ਉਹ, ਉਨ੍ਹਾਂ ਕੋਲ ਬੈਠਾ ਗੱਲਬਾਤ ਸੁਣ ਰਿਹਾ ਹੋਵੇ। 
29 ਵੇਂ ਅਧਿਆਇ ਵਿੱਚ ਗੁਰੂ ਨਾਨਕ ਸਾਹਿਬ ਜਦੋਂ 'ਪੱਖੋਕੇ ਰੰਧਾਵੇ” ਜਾਂਦੇ ਹਨ ਤਾਂ ਉਨ੍ਹਾਂ 
ਦੇ ਸੱਸ-ਸਹੁਰਾ ਬੜੇ ਖਰ੍ਹਵੇ ਥੋਲ ਬੋਲਦੇ ਹਨ। ਗੁਰੂ ਸਾਹਿਬ ਕੋਈ ਉਤਰ ਨਹੀਂ ਦਿੰਦੇ। ਪਰ 
ਉਨ੍ਹਾਂ ਦੀ ਵਾਰਤਾਲਾਪ ਮਾਤਾ ਸੁਲੱਖਣੀ ਨਾਲ ਬਹੁਤ ਭਾਵਪੂਰਤ ਹੈ। ਮਾਤਾ ਸੁਲੱਖਣੀ ਜੀ 
ਵਾਰਤਾਲਾਪ ਕਰਦੇ ਭਾਵੁਕ ਹੋ ਜਾਂਦੇ ਹਨ ਤੇ ਰੋਣ ਲੱਗ ਪੈਂਦੇ ਹਨ। ਉਹ ਗੁਰੂ ਸਾਹਿਬ ਨੂੰ 


5। 5000 38001 5000। 2। 0) ੧3101500੫੧6011.60।। 


-ਪ੍ਰਸੜਾਵਨਾ 


ਦੱਸਦੇ ਹਨ ਕਿ ਮੇਰੇ ਨਨਾਣ, ਬੇਬੇ ਨਾਨਕੀ ਜੀ ਜਿੰਨਾ ਚਿਰ ਜਿਉਂਦੇ ਰਹੇ, ਸਾਡਾ ਬੇਟਾ ਸ੍ਰੀ 
ਚੰਦ ਉਨ੍ਹਾਂ ਦੇ ਘਰ ਹੀ ਖਾਂਦਾ-ਪਹਿਨਦਾ ਸੀ। ਮੈਨੂੰ ਕੋਈ ਚਿੰਤਾ ਨਹੀਂ ਸੀ। ਪਰ ਜਦ ਦੇ ਉਹ 
ਪਰਲੋਕ ਸਿਧਾਰ ਗਏ ਹਨ, ਮੇਰੇ `ਤੇ ਸਭ ਪਾਸਿਓਂ ਮੁਸੀਬਤਾਂ ਹੀ ਆਣ ਪਈਆਂ ਹਨ। ਮੇਰਾ 
ਜੀਵਨ ਬਹੁਤ ਦੁਖੀ ਹੋ ਗਿਆ ਹੈ। 

ਦਸ ਦਿਸ ਤੇ ਮੁਝ ਬਨਜੋ ਕੁਫੇਰਾ । ਕਿਸ ਪ੍ਰਕਾਰ ਹ੍ਰੈ ਜੀਵਨ ਮੇਰਾ? ”। 

ਅਸ ਕਹਿ ਆਂਖਨ ਆਂਸੂ ਗੇਰਤ । ਊਚ ਸ੍ਰਾਸ ਲੈ ਧਰਨੀ ਹੇਰਤ ॥੮੩॥੯? 


ਸੁਲੱਖਣੀ ਦੀ ਗੱਲਬਾਤ ਸੁਣ ਕੇ ਗੁਰੂ ਨਾਨਕ ਜੀ ਦਾ ਕੋਮਲ ਹਿਰਦਾ ਪਸੀਜ ਗਿਆ ਤੇ ਆਪ 
ਨੇ ਇਸ ਤਰਾਂ ਫ਼ਰਮਾਇਆ ਕਿ ਜੇ ਤੁਹਾਨੂੰ ਦੁੱਖ-ਸੁੱਖ ਪਰਵਾਨ ਹੋਵੇ ਤਾਂ ਸਮਝ ਲਵੇ ਕਿ ਕਈ 
ਵਾਰ ਭੁੱਖੇ ਵੀ ਰਹਿਣਾ ਪਵੇਗਾ। ਜੋ ਸਾਡਾ ਹਾਲ ਹੋਵੇਗਾ, ਉਹ ਤੁਹਾਡਾ ਵੀ ਹੋਵੇਗਾ। ਤੁਹਾਨੂੰ 
ਬਹੁਤ ਹਠ ਕਰਨਾ ਪਵੇਗਾ। ਜੇ ਇਹੋ-ਜਿਹਾ ਜੀਵਨ ਮਨਜ਼ੂਰ ਹੈ ਤਾਂ ਸਾਡੇ ਨਾਲ ਰਹਿ ਸਕਦੇ 
ਹੋ। ਇਸ ਵਾਰਤਾਲਾਪ ਨੂੰ ਭਾਈ ਸੰਤੋਖ ਸਿੰਘ ਨੇ ਇਸ ਤਰਾਂ ਲਿਖਿਆ ਹੈ: 

ਸੀ ਨਾਨਕ ਪਿਖ ਸੁਨ ਕੈ ਬਾਨੀ। ਰਿਦੈ ਬਿਖੈ ਕਰੁਨਾ ਬਹੁ ਠਾਨੀ। 

ਕਹਤ ਭਏ 'ਸੁਨ ਚੋਣੀ ! ਕਾਨਾ। ਢੁਖ ਪੁਨ ਭੂਖ ਜਿ ਕਰਹੁ ਪ੍ਰਵਾਨਾ॥ ੮੪॥" 


ਮਾਤਾ ਸੁਲੱਖਣੀ ਇੱਕ ਆਦਰਸ਼ਕ ਭਾਰਤੀ-ਇਸਤਰੀ ਸਨ। ਉਨ੍ਹਾਂ ਉੱਤਰ ਦਿੱਤਾ ਕਿ ਮੈਂ 
ਗਹਿਣੇ ਆਦਿ ਨਹੀਂ ਮੰਗਦੀ। ਮੈਂ ਦਿਲੋਂ ਇਹ ਚਾਹੁੰਦੀ ਹਾਂ ਕਿ ਦੁੱਖ-ਭੁੱਖ ਸਹਿ ਕੇ ਵੀ ਮੈਂ ਸਦਾ 
ਤੁਹਾਡੇ ਕੋਲ ਰਹਾਂ: 

...ਭਨੈ ਸੁਲਖਨੀ “ਸੁਨ ਬਚ ਮੋਰੇ। ਨਹਿ' ਭੂਖਨ ਜਾਚੋ' ਢਿਗ ਤੋਰੇ॥ ੮੫॥ 

ਰਿਦੇ ਬਿਖੈ ਚਾਹੋ' ਨਿਤ ਐਸੇ। ਤੁਮ ਜਿਉ ਹਾਲ ਹੋਇ ਮਮ ਤੈਸੇ। 

ਦੁਖ ਭੁਖ ਸਹਿ ਕੈ ਅਪਨ ਸਰੀਰਾ। ਰਹੋ' ਸਦੀਵ ਤੁਮਾਰੇ ਤੀਰਾ'॥ ੮੬॥ “'”? 


ਮਾਤਾ ਸੁਲੱਖਣੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਜੇ ਤੁਹਾਡੇ 
ਮਨ ਵਿੱਚ ਇਹ ਇੱਛਾ ਹੈ ਤਾਂ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਆ ਜਾਓ। ਜੇਕਰ ਇਹ ਹੀ 
ਤੁਹਾਡੀ ਸ਼ਰਧਾ ਹੈ ਤਾਂ ਕਰਤਾਰ ਭਲੀ ਕਰੇਗਾ। 

ਪ੍ਰਭੁ ਬੋਲੇ “ਜੇ ਅਸ ਮਨ ਤੇਰੇ। ਆਨਹੁ ਸੁਤ ਅਬ ਕਰਹੁ ਨ ਦੇਰੇ । 

ਸਬ ਕਰਤਾਰ ਕਰਹਿਗੋ ਨੀਕੀ।ਜੇ ਸਰਧਾ ਐਸੀ ਦਿਢ ਜੀ ਕੀ"॥ ੮੭॥ 
ਇਹ ਗੱਲ ਸੁਣ ਕੇ ਸੁਲੱਖਣੀ ਛੇਤੀ ਨਾਲ ਘਰ ਨੂੰ ਚਲੀ ਗਈ ਤੇ ਖੁਸ਼ੀ-ਖੁਸ਼ੀ ਪੁੱਤਰਾਂ ਨੂੰ ਨਾਲ 
ਲੈ ਕੇ ਗੁਰੂ ਜੀ ਦੀ ਸ਼ਰਨ ਵਿੱਚ, ਵਾਪਸ ਆ ਗਈ: ਰ 

ਸਿਰੀਚੰਦ ਕੋ ਸੰਗ ਲੇ ਦੂਸਰ ਲਖਮੀ ਦਾਸ। 

ਆਇ ਸੁਲਖਨੀ ਬੈਠਗੀ ਪਾਇ ਹਰਖ ਸੁਖਰਾਸ ॥ ੯੦॥ 
ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸਨ, ਉਨ੍ਹਾਂ ਦੇ ਪੁੱਤਰ ਵੀ ਚਰਨ-ਬੰਦਨਾ ਕਰਕੇ ਉੱਥੇ ਬੈਠ 
ਗਏ। ਉਨ੍ਹਾਂ ਦੀ ਸਾਰੀ ਚਿੰਤਾ ਦੂਰ ਹੋ ਗਈ। ਭਾਈ ਸੰਤੋਖ ਸਿੰਘ ਦੇ ਕਥਨ ਅਨੁਸਾਰ 
ਅਜਿੱਤਾ-ਰੰਧਾਵਾ ਸਾਰੇ ਪਰਿਵਾਰ ਦੀ ਸੇਵਾ-ਸੰਭਾਲ ਕਰਦਾ ਰਿਹਾ। !%? 


911 58004 0801 5000 ਹ। ੪00੫੧ ੧3101500੫੧)6011.60।। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਏ. ਕਰਤਾਰਪੁਰ ਵਸਾਉਣਾ 


ਭਾਈ ਸੰਤੋਖ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਜੀ ਕੁਝ ਸਮਾਂ “ਪੱਖੋਕੇ ਰੰਧਾਵੇ” 
ਰਹਿ ਕੇ “ਰਾਵੀ” ਦਰਿਆ ਵੱਲ ਚੱਲ ਪਏ ਤੇ ਇੱਕ ਰਮਣੀਕ ਥਾਂ `ਤੇ ਡੇਰਾ ਲਾ ਲਿਆ: 
ਸੁੰਦਰ ਤੀਰ ਦੇਖਿ ਇਕ ਥਾਈ'। ਬੈਠਿ ਗਏ ਤਹਿ' ਸ੍ਰੀ ਜਗ ਸਾਂਈ' ॥੧੧॥ 


ਗੁਰੂ ਨਾਨਕ ਸਾਹਿਬ ਕੋਲ ਬਹੁਤ ਸਾਰੇ ਸਿੱਖ ਆਉਣੇ ਅਰੰਭ ਹੋ ਗਏ ਤੇ ਹਰ ਸਮੇ 
ਭੀੜ ਲੱਗੀ ਰਹਿੰਦੀ ਸੀ: 
ਲੇ ਉਪਦੇਸ਼ ਸਿਖ ਬਹੁ ਹੋਵਹਿ' । ਸੇਵਹਿ ਸਗਰੇ ਦੇਖਨ ਖੋਵਹਿ'। 
ਇਕ ਤੇ ਜਸ ਦੂਸਰ ਸੁਨ ਕਾਨਾਂ । ਆਵਹਿ ਦਰਸ਼ਨ ਹਿਤ ਤਿਹ' ਥਾਨਾ। ॥੧੩॥ ? 


ਪਠਾਣਾਂ ਦੇ ਰਾਜ ਵਿੱਚ ਸਿਕਦਾਰ ਅਤੇ ਮੁਗਲਾਂ ਦੇ ਰਾਜ ਵਿੱਚ ਆਮਿਲ”"$2, 
ਮਾਮਲਾ ਉਗਰਾਹੁਣ ਵਾਲੇ ਵੱਡੇ ਅਫਸਰ ਜਾਣੇ ਜਾਂਦੇ ਸਨ। ਇਨ੍ਹਾਂ ਦੇ ਅਧੀਨ ਇੱਕ ਮਿਥਿਆ 
ਹੋਇਆ ਇਲਾਕਾ ਹੁੰਦਾ ਸੀ, ਜਿਸ ਵਿੱਚੋਂ ਫਸਲ ਪੱਕਣ 'ਤੇ ਸਰਕਾਰੀ ਮਾਮਲਾ ਉਗਰਾਹੁਣ 
ਦੀ ਇਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਸੀ। ਇਨ੍ਹਾਂ ਨਾਲ ਹੋਰ ਬਹੁਤ ਸਾਰਾ ਸਰਕਾਰੀ ਅਮਲਾ ਹੂੰਦਾ 
ਸੀ । ਆਮਿਲ ਤੇ ਸਿਕਦਾਰ ਨੂੰ ਕਰੋੜੀਆ ਵੀ ਕਿਹਾ ਜਾਂਦਾ ਸੀ ਕਿਉਂਕਿ ਇਨ੍ਹਾਂ ਦਾ ਇੱਕ 
ਕਰੋੜ ਦਾਮ ਉਗਰਾਹੁਣ ਦਾ ਜ਼ੁੰਮਾ ਹੁੰਦਾ ਸੀ। ਉਦੋਂ ਇੱਕ ਰੁਪਏ ਦੇ 40 ਦਾਮ ਹੁੰਦੇ ਸਨ, ਇਸ 
ਤਰਾਂ ਇੱਕ ਕਰੋੜ ਦਾ ਢਾਈ ਲੱਖ ਰੁਪਿਆ ਬਣਦਾ ਸੀ । 

ਜਦੋਂ ਇਲਾਕੇ ਦੇ ਆਮਿਲ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਨੇ ਰਾਵੀ ਦੇ ਕਿਨਾਰੇ 
ਇੱਕ ਸੁਹਾਵਣਾ ਥਾਂ (ਕਰਤਾਰਪੁਰ ਵਾਲੀ ਥਾਂ) ਵੇਖ ਕੇ ਡੇਰਾ ਲਾ ਲਿਆ ਹੈ ਤਾਂ ਉਸ ਨੂੰ ਬਹੁਤ 
ਹੈਰਾਨੀ ਹੋਈ ਕਿ ਉਸ ਦੀ ਆਗਿਆ ਤੋਂ ਬਗੈਰ ਇਨ੍ਹਾਂ ਨੇ ਕਿਵੇਂ ਜਗ੍ਹਾ ਮੱਲ ਲਈ? ਪਹਿਲੇ 
ਦਿਨ ਜਦ ਉਹ ਆਮਿਲ ਘੋੜੇ `ਤੇ ਚੜ੍ਹ ਕੇ ਗੁਰੂ ਜੀ ਨੂੰ ਉਠਾਉਣ ਲਈ ਤੁਰਨ ਲੱਗਾ ਤਾਂ ਉਸ 
ਦਾ ਘੋੜਾ ਬਿਦਕ (ਭੂਤਰ) ਗਿਆ। ਦੁਬਾਰਾ ਇੱਕ ਦਿਨ ਫੇਰ ਉਹ ਘੋੜੇ ਉੱਤੇ ਸਵਾਰ ਹੋ 
ਕੇ ਤੁਰਿਆ ਤਾਂ ਉਸ ਦੀ ਅੱਖ ਵਿੱਚ ਕੁਝ ਪੈ ਗਿਆ। 

ਲੋਕਾਂ ਨੇ ਆਮਿਲ ਨੂੰ ਕਿਹਾ ਕਿ ਜਿਸ ਫ਼ਕੀਰ ਨੂੰ ਤੂੰ ਉਠਾਉਣਾ ਚਾਹੁੰਦਾ ਹੈਂ, ਉਹ 
ਬਹੁਤ ਕਰਨੀ ਵਾਲਾ ਹੈ; ਤੈਨੂੰ ਉਸ ਕੋਲ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਕੁਝ ਸਮੇਂ 
ਬਾਅਦ ਉਸ ਆਮਿਲ ਨੂੰ ਇਸ ਗੱਲ ਦੀ ਸੋਝੀ ਹੋ ਗਈ ਤੇ ਉਹ ਗੁਰੂ ਨਾਨਕ ਜੀ ਦੇ ਦਰਸ਼ਨਾਂ 
ਲਈ ਆਇਆ। ਫੇਰ ਉਹ ਗੁਰੂ ਜੀ ਪੁਤੀ ਬਹੁਤ ਸ਼ਰਧਾਵਾਨ ਬਣ ਗਿਆ। ਕਰੋੜੀਏ ਦੀ 
ਸਾਖੀ, ਸਾਰੀਆਂ ਜਨਮਸਾਖੀਆਂ ਵਿੱਚ ਮਿਲਦੀ ਹੈ। ਕਈ ਥਾਂਵਾਂ `ਤੇ ਇਸ ਦਾ ਨਾਂ ਕਰੋੜੀ 
ਮੱਲ ਵੀ ਲਿਖਿਆ ਹੈ। ਗੁਰੂ ਸਾਹਿਬ ਅੱਗੇ ਨਵਾਂ ਪਿੰਡ ਵਸਾਉਣ ਲੱਗਿਆਂ ਇਹੋ-ਜਿਹੀਆਂ 
_ਮੁਸ਼ਕਲਾਂ ਆਉਣੀਆਂ ਸੁਭਾਵਕ ਸਨ। 

ਲਾਹੌਰ ਵਿੱਚ ਦੁਨੀਚੰਦ ਨਾਮ ਦਾ ਗੁਰੂ ਜੀ ਦਾ ਇੱਕ ਹੋਰ ਸਿੱਖ, “ਕਰੋੜੀਆ” ਰਹਿੰਦਾ 
ਸੀ। ਜਦ ਉਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਨੇ ਲਾਹੌਰ ਦੇ ਇਲਾਕੇ ਕਰਤਾਰਪੁਰ ਵਿਖੇ ਡੇਰਾ 
ਲਾਇਆ ਹੈ ਤਾਂ ਉਸ ਨੇ ਆ ਕੇ ਗੁਰੂ ਜੀ ਦੇ ਲਈ ਧਰਮਸ਼ਾਲਾ ਤਿਆਰ ਕਰਵਾਈ ਤੇ ਗੁਰੂ ਜੀ 


5।। 53000 8001 5001 04) ” ੧3101500੫੧)6011.60।। 


ਪੁਸਤਾਵਨਾ 


ਦੇ ਨਿਵਾਸ ਵਾਸਤੇ ਮਕਾਨ ਬਣਾਇਆ। ਇਸ ਤਰਾਂ ਕਰਤਾਰਪੁਰ ਅਬਾਦ ਹੋਣਾ ਸ਼ੁਰੂ ਹੋ ਗਿਆ 
ਤੇ ਗੁਰੂ ਜੀ ਦੇ ਕੋਲ ਸਿੱਖਾਂ ਦੀ ਆਵਾਜਾਈ ਸ਼ੁਰੂ ਹੋ ਗਈ। ਹਿੰਦੂ ਅਤੇ ਮੁਸਲਮਾਨ ਵੀ ਗੁਰੂ ਜੀ 
ਕੋਲ ਸ਼ਰਧਾ ਸਹਿਤ ਆਉਣ ਲੱਗ ਪਏ। ਭਾਈ ਸੰਤੋਖ ਸਿੰਘ ਲਿਖਦੇ ਹਨ: 


ਗ੍ਰਾਮ ਨਗਰ ਤਹਿ' ਨਿਕਟ ਜੁ ਅਹਿਹੀ'। ਮਿਲਹਿ' ਪਰਸਪਰ ਉਸਤਤਿ ਕਹਿਹੀ'। 

“ਪੂਰਨ ਪੁਰਖ ਬਡਾ ਇਹ ਸਾਧੂ । ਜਿਸ ਦਰਸ਼ਨ ਨਾਸਹਿ' ਅਪਰਾਧੂ ॥ ੧੪॥ 

ਕਲਾਵਾਨ ਗੁਨਵਾਨ ਮਹਾਨਾ। ਹੋਵਤ ਸਾਚ ਜੁ ਕਰਹਿ ਬਖਾਨਾ। 

ਨਿਤ ਸਾਹਿਬ ਸੈ' ਜਿਸਕੀ ਪ੍ਰੀਤਾ। ਸ਼ਾਂਤਿ ਰੂਪ ਨਹਿ' ਡੋਲੈ ਚੀਤਾ॥ ੧੫॥ 

ਇਹ ਦਰਵੇਸ਼ ਖ਼ੁਦਾਇ ਪਯਾਰਾ। ਕਿਧੌ' ਖ਼ੁਦਾਇ ਆਪ ਤਨ ਧਾਰਾ”। 

ਬਹੁ ਨਰ ਆਨ ਬੂਝਨਾ ਕਰਹੀ'। ਤੂਰਨ ਸਭ ਕੋ ਪੁਸ਼ਨ ਉਚਰਹੀ'॥ ੧੬॥ 

ਸੰਨਯਾਂਸੀ, ਬੁਹਮਚਾਰੀ, ਗੁਹਸਤੀ। ਤਪੀ, ਬੈਰਾਗੀ, ਬਾਨ ਜਿ ਪ੍ਰਸਤੀ। 

ਜੋਗੀ, ਬਹੁਰ ਬੈਸ਼ਨੋ ਜੋਊ। ਹਿੰਦੂ, ਮੁਸਲਮਾਨ ਸਭ ਕੋਊ ॥੧੭॥ 

ਆਇ ਜਿ ਸੰਸੈ ਕੋਊ ਕਰਹੀ। ਤਤਛਿਨ ਉੱਤਰ ਪ੍ਰਭੂ ਉਚਰਹੀ'। 

ਸੁਨਿ ਸੁਨਿ, ਸਰਧਾ ਉਰ ਮਹਿ' ਧਰਹੀ'। ਸਬਦ ਲਿਖਹਿ' ਪੁਨ ਬਹੁਰ ਬਿਚਰਹੀ'॥੧੮॥ “'? 


ਖੇਤੀ ਕਰਨ ਵਾਲੇ ਜ਼ਿਮੀਂਦਾਰ ਫ਼ਸਲਾਂ ਬੀਜਣ ਲੱਗ ਪਏ। ਜਦ ਫ਼ਸਲ ਪੱਕ ਕੇ ਤਿਆਰ ਹੋ 
ਜਾਂਦੀ ਤਾਂ ਗੁਰੂ ਜੀ ਅੱਗੇ ਲੰਗਰ ਲਈ ਭੇਟ ਕਰਦੇ ਸਨ। ਕੋਈ ਵੀ ਬੰਦਾ ਭੁੱਖਾ ਨਾ ਰਹਿੰਦਾ, 
ਉਸ ਅਨਾਜ ਨਾਲ ਸਦਾ ਲੰਗਰ ਵਰਤਦਾ ਰਹਿੰਦਾ। 

ਬੋਵਹਿ' ਬਹੁਤ ਅੰਨ ਕ੍ਰਿਸ਼ਿਕਾਰੀ। ਪਾਕੇ ਤੇ ਜਬ ਹੋਇ ਤਯਾਰੀ। 

ਆਨਹਿ' ਸਤਿਗੁਰ ਕੇਰ ਅਗਾਰੀ। ਦੇਗ ਚਲਾਵਹਿ' ਤਿਹਨਾਂ ਭਾਰੀ॥ ੬੩॥ “ £? 


ਸ. ਬਾਬਾ ਬੁੱਢਾ ਜੀ 


ਬਾਬਾ ਬੁੱਢਾ ਜੀ, ਬਹੁਤ ਪ੍ਰਸਿੱਧ ਸਿੱਖਾਂ ਵਿੱਚੇ ਹਨ। ਇਨ੍ਹਾਂ ਦਾ ਅਸਲ-ਨਾਂ “ਬੂੜਾ' 
ਸੀ। ਇਹ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਜੀ ਤਕ 
ਸਭ ਗੁਰੂਆਂ ਨੂੰ ਗੁਰਗੱਦੀ ਸਮੇਂ ਤਿਲਕ ਲਾਉਂਦੇ ਰਹੇ। ਸ੍ਰੀ ਗੁਰੂ ਅਰਜਨ ਸਾਹਿਬ ਵੇਲੇ ਸ੍ਰੀ 
ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਣ 'ਤੇ ਇਹ ਪਹਿਲੇ ਗ੍ਰੰਥੀ ਥਾਪੇ ਗਏ।6'?? 

ਬਾਬਾ ਬੁੱਢਾ ਜੀ, ਸੁੱਘੇ-ਰੰਧਾਵੇ ਦੇ ਘਰ 1506 ਈਸਵੀ ਨੂੰ ਪਿੰਡ ਕੱਥੂਨੰਗਲ, ਮੌਜੂਦਾ 
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜਨਮੇ। ਆਪ ਦਾ ਨਾਂ ਬੂੜਾ ਰੱਖਿਆ ਗਿਆ। ਛੋਟੀ ਉਮਰ ਵਿੱਚ ਹੀ 
ਗੁਰੂ ਨਾਨਕ ਸਾਹਿਬ ਨੂੰ ਮਿਲੇ ਤੇ ਸਿੱਖੀ ਧਾਰਨ ਕਰ ਲਈ। ਆਪ ਦਾ ਦਿਹਾਂਤ 1631 ਈਸਵੀ 
ਵਿੱਚ ਗੁਰੂ ਹਰਿਗੋਬਿੰਦ ਦੇ ਸਮੇ' ਹੋਇਆ ਤੇ ਪਿੰਡ ਰਮਦਾਸ (ਜ਼ਿਲ੍ਹਾ ਅੰਮਿ੍‌ਤਸਰ) ਵਿੱਚ 
ਸਸਕਾਰ ਵਾਲੀ ਥਾਂ `ਤੇ ਗੁਰਦੁਆਰਾ ਬਣਿਆ ਹੋਇਆ ਹੈ।€'9) ਸਿੱਖਾਂ ਦੀ ਭਗਤਮਾਲਾ 
ਵਿੱਚ “ਬਾਬਾ ਬੁੱਢਾ ਜੀ” ਦਾ ਹਾਲ ਇਸ ਤਰਾਂ ਅੰਕਿਤ ਹੈ: 


5।। 53000 8000 50101 ਹ। ੬0੫ 17 ।80011ਇ00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਤਾਂ ਇੱਕ ਦਿਨ ਬਨ ਬਿਖੇ ਭਾਈ ਬੂੜਾ ਗਊਆਂ ਚਰਾਂਵਦਾ ਸੀ। ਸਾਹਿਬ ਦਾ 
ਦੀਦਾਰੁ ਆਣਿ ਕੀਤੋਸੁ ਤੇ ਦੁਧ ਅਗੇ ਆਣਿ ਰਖਿਓਸੁ ਤੇ ਅਰਦਾਸ ਆਣ ਕੀਤੀ: ਗਰੀਬ 
ਨਵਾਜ ! ਤੇਰਾ ਦਰਸਨੁ ਕੀਤਾ ਹੈ, ਮੇਰਾ ਜਨਮੁ ਮਰਨੁ ਕਟੀਐ ਜੀ! ਤਾਂ ਬਚਨੁ ਹੋਇਆ ਤੂੰ 
ਤਾਂ ਅਜੇ ਬਾਲਕ ਹੈ', ਤੈਨੂੰ ਏਹੁ ਬੁਧ ਕਿੱਥੋਂ ਪ੍ਰਾਪਤ ਹੋਈ ਹੈ? ਤਾਂ ਓਸ ਆਖਿਆ: ਜੀ ਸਾਡੇ 
ਪਿੰਡ ਵਿੱਚ ਮੁਗ਼ਲ ਆਨ ਉਤਰੇ ਸਨ, ਨਾਲੇ ਓਨਾਂ ਕਚੀਆਂ ਖੇਤੀਆਂ ਵਢ ਲਈਆਂ ਨਾਲੇ 
ਪੱਕੀਆਂ ਨਾਲੇ ਡਡੁਰੀਆਂ। ਤਾਂ ਮੇਰੇ ਮਨ ਵਿੱਚ ਆਈ ਜੋ ਏਨਾਂ ਡਾਢਿਆਂ ਦਾ ਹਥੁ ਕਿਸੇ ਨਹੀਂ 
ਫੜਿਆ ਤਾਂ ਜਮਾਂ ਦਾ ਹਥੁ ਕਿਸ ਫੜਨਾ ਹੈ! ਤਾਂ ਬਚਨੁ ਹੋਇਆ: ਤੂੰ ਤਾਂ ਬਾਲਕੁ ਨਹੀਂ, ਤੇਰੀ 
ਤਾਂ ਬੁਢਿਆਂ ਕੀ ਜੈਸੀ ਮਤਿ ਹੈ, ਤੂੰ ਤਾਂ ਬੁਢਾ ਹੈ'। ਤੂੰ ਇਕ ਮਨ ਹੋਇਕੇ ਵਾਹਿਗੁਰੂ ਕਾ ਨਾਮੁ 
ਧਿਆਵੇਂਗਾ ਤਾਂ ਤੇਰਾ ਕਲਿਆਣੁ ਹੋਵੈਗਾ। ਤਾਂ ਓਸ ਕਹਿਆ: ਜੀ ਬਾਣੀ ਕੋਈ ਡਾਢੀ ਜਪਦੇ 
ਹੈਨਿ, ਕੋਈ ਹੌਲੀ ਜਪਦੇ ਹੈਨਿ, ਮੈਂ ਕਿਸ ਤਰਾਂ ਜਪਾਂ? ਤਾਂ ਬਚਨੁ ਹੋਇਆ: ਚਾਰ ਪ੍ਰਕਾਰ 
ਕੀਆਂ ਬਾਣੀਆਂ ਹੈਨਿ:- ਇਕੁ ਪਰਾ ਬਾਣੀ ਹੈ, ਜੋ ਪਰਾ ਦੁਆਰੇ ਨਾਭਿ ਦੇ ਬਿਖੇ ਧਿਆਨੁ 
ਧਰਤੇ ਹੈਨਿ। ਪਸੰਤੀ ਬਾਣੀ ਦੁਆਰਾ ਰਿਦੇ ਬੀਚ ਧਿਆਨੁ _ਧਰਤੇ ਹੈਂ। ਇਕ ਮਧਮਾ ਬਾਣੀ 
ਹੈ ਜਿਸ ਦੁਆਰੇ ਸੁਵਾਸਾਂ ਕਰਕੇ ਜਪਤੇ ਹੈਨ। ਇਕ ਬੈਖਰੀ ਬਾਣੀ ਦੁਆਰਾ ਬਾਹਰ ਪ੍ਰਗਟ 
ਪੜਤੇ ਹੈਨਿ, ਪਰ ਪਰੋਜਨ ਮਨ ਕੇ ਇਕਾਗਰ ਹੀ ਕਾ ਹੈ। ਜੈਸੇ ਘੀਉ ਸਭ ਬਿੰਜਨ ਮੈਂ 
ਮਿਲਿਆ ਹੂਆ ਸਨਿਗਧ ਕਰਤਾ ਹੈ, ਤੈਸਾ ਨਾਮੁ ਇਕਾਗਰ ਮਨ ਜਪਿਆ ਕਲਿਆਣੁ ਕਰਦਾ 
ਹੈ। ਪਰੁ ਤੂੰ ਪਰਾ ਬਾਈ ਦੁਆਰੇ ਨਾਮੁ ਜਪੁ ਤੇ ਸੰਤਾਂ ਦੀ ਸੇਵਾ ਕਰੂ। ਇਸ ਮੈਂ ਤੇਰੀ ਆਰਜਾ 
ਭੀ ਵਧੈਗੀ, ਅਰ ਤੇਰਾ ਕਲਿਆਣੁ ਭੀ ਹੋਵੈਗਾ”।“ 

“ਗਲਾਸਰੀ ਆਫ਼ ਦੀ ਪੰਜਾਬ ਕਾਸਟਜ਼ ਐਂਡ ਟਰਾਈਬਜ਼, ਏ. ਐੱਚ. ਰੋਜ਼, 
ਜਿਲਦ ਤੀਜੀ ਵਿੱਚ ਰੰਧਾਵਾ ਗੋਤ ਦੇ ਵਿਸਥਾਰ ਥੱਲੇ ਇਸ ਵਾਰਤਾ ਨੂੰ ਹੋਰ ਤਰਾਂ ਲਿਖਿਆ 
ਹੈ। ਉੱਥੇ ਦੱਸਿਆ ਹੈ ਕਿ ਜਦੋਂ ਬੂੜਾ ਬਾਲਕ, ਗੁਰੂ ਨਾਨਕ ਸਾਹਿਬ ਕੋਲ ਆਇਆ ਤਾਂ ਉਸ 
ਦਾ ਮਾਲ-ਡੰਗਰ ਕਿਸੇ ਹੋਰ ਪੈਲੀ ਵਿੱਚ ਵੜ ਗਿਆ ਤੇ ਉਸ ਖੇਤ ਦਾ ਮਾਲਕ ਬੂੜੇ ਨੂੰ ਲੱਭਦਾ- 
ਲੱਭਦਾ ਗੁਰੂ ਨਾਨਕ ਕੋਲ ਪੁੱਜ ਗਿਆ। ਉਸ ਪੁੱਛਿਆ, ਬੂੜਾ ਬਾਲਕ ਵਾਗੀ ਇੱਥੇ ਆਇਆ 
ਹੈ ਕਿ ਨਹੀਂ? ਉੱਤਰ ਵਿੱਚ ਗੁਰੁ ਜੀ ਨੇ ਕਿਹਾ ਕਿ ਇੱਥੇ ਤਾਂ ਇੱਕ ਬੁੱਢਾ ਹੀ ਆਇਆ ਹੈ। 
ਤਾਂ ਉਸ ਖੇਤ ਦੇ ਮਾਲਕ ਨੂੰ ਬੁੜੇ ਬਾਲਕ ਦੀ ਥਾਂ ਇੱਕ ਬੁੱਢਾ ਮਨੁੱਖ ਚਿੱਟੀ ਦਾੜ੍ਹੀ ਵਾਲਾ ਨਜ਼ਰੀਂ 
ਆਇਆ ਤੇ ਉਹ ਉੱਥੋਂ ਵਾਪਸ ਚਲਾ ਗਿਆ। 12? 

ਪੁਰਾਤਨ ਜਨਮਸਾਖੀ ਵਿੱਚ ਲਿਖਿਆ ਹੈ ਕਿ ਇੱਕ ਵਾਂਰ ਸ੍ਰੀ ਗੁਰੂ ਨਾਨਕ ਸਾਹਿਬ 
ਕਰਤਾਰਪੁਰ ਤੋਂ ਮੌਜੂਦਾ ਕੱਬੂਨੰਗਲ ਪਿੰਡ ਦੇ ਬਾਹਰਵਾਰ ਆ ਕੇ ਬੈਠ ਗਏ। ਇਹ ਪਿੰਡ 
ਮੌਜੂਦਾ ਅੰਮ੍ਰਿਤਸਰ ਤੋਂ 12 ਮੀਲ ਉੱਤਰ ਵੱਲ ਹੈ। ਇਹ ਰੰਧਾਵਿਆਂ ਦਾ ਪਿੰਡ ਸੀ। ਪਿੰਡ ਤੋਂ 
ਬਾਹਰ ਇੱਕ ਬਾਲਕ ਡੰਗਰ ਚਾਰ ਰਿਹਾ ਸੀ। ਗੁਰੂ ਸਾਹਿਬ ਜਿੱਥੇ ਬੈਠੇ ਸਨ, ਉੱਥੇ ਇਹ 
ਬਾਲਕ ਵੀ ਆ ਗਿਆ। ਇਹ ਬਾਲਕ ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਮਿਲਿਆ ਅਤੇ ਗੱਲਬਾਤ 
ਕੀਤੀ। ਗੁਰੁ ਜੀ ਨੇ ਪੁੱਛਿਆ ਕਿ ਤੇਰੀ ਉਮਰ ਤਾਂ ਖਾਣ-ਪੀਣ ਦੀ ਹੈ ਤੇ ਤੂੰ ਬਹੁਤ ਸਿਆਣੀਆਂ 
ਗੱਲਾਂ ਕਰਦਾ ਹੈਂ। ਇਸ ਉਤਰ ਵਿੱਚ ਬਾਲਕ ਨੇ ਕਿਹਾ ਕਿ ਇੱਕ ਦਿਨ ਮੇਰੀ ਮਾਂ ਨੇ ਆਖਿਆ 
ਕਿ ਤੂੰ ਅੱਗ ਬਾਲ। ਮੈਂ ਵੇਖਿਆ ਕਿ ਨਿੱਕੀਆਂ ਲੱਕੜੀਆਂ ਨੂੰ ਅੱਗ ਪਹਿਲਾਂ ਲੱਗਦੀ ਹੈ ਤੇ 
ਜੀਆਂ ਤੂ ਨਟ ਸਿਚ ਕਿ ਂਨਿੰਕਾਈੀ ਕੂ ਮਸੂਰਾੜੇ ਦਾਚਲਿਆਜ਼ਾੜੀ ਲੇ 


5।। 5800੫ 800 5001. ੬0098 ।4੦॥੧01੪1੯॥0੩96007, 6011 


ਪ੍ਰਸਤਾਵਨਾ 


ਸਾਧ-ਸੰਗਤ ਦੀ ਸੇਵਾ ਕਰਨ ਲੱਗ ਪਿਆ ਹਾਂ। ੯”? ਗੁਰੂ ਜੀ ਇਹ ਸੁਣ ਕੇ ਬਹੁਤ ਖੁਸ਼ ਹੋਏ 
ਤੇ ਬਾਲਕ ਦਾ ਨਾਂ ਪੁੱਛਿਆ। ਉਸ ਨੇ ਦੱਸਿਆ ਕਿ ਮੇਰਾ ਨਾਂ ਬੂੜਾ ਹੈ। ਗੁਰੂ ਸਾਹਿਬ ਨੇ ਕਿਹਾ 
ਕਿ ਬਹਤਾਪਰੇ'ਈੀਆਂ ਤੇ ਸਿਯਤੀਆਂ ਜਾਂ ਲਕਦ਼ਾ ਚੋ; 'ੇਚਾ ਜਾਬ ਚੋਣਾ ਚਰੀ 
ਹੈ। 

ਭਾਈ ਬਾਲੇ ਦੀ ਜਨਮਸਾਖੀ ਅਨੁਸਾਰ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਬਾਲਕ 
ਬੂੜਾ ਇੱਕ ਦਿਨ ਆਪਣੇ ਘਰੋਂ ਮੱਖਣ ਦਾ ਕੁੱਜਾ ਲੈ ਕੇ ਕਰਤਾਰਪੁਰ ਵਿੱਚ ਆ ਗਿਆ ਤੇ ਗੁਰੂ 
ਨਾਨਕ ਸਾਹਿਬ ਅੱਗੇ ਰੱਖ ਦਿੱਤਾ। ਭਾਈ ਸੰਤੋਖ ਸਿੰਘ ਜੀ ਅਨੁਸਾਰ, ਗੁਰੂ ਨਾਨਕ ਸਾਹਿਬ 
ਨੇ ਇਸ ਤਰਾਂ ਫ਼ਰਮਾਇਆ' 

“ਡੋ ਬਾਲਿਕ ! ਪਿਤ ਮਾਤ ਤੇ ਆਨਯੋ ਘ੍ਰਿੱਤ ਜ਼ੁਰਾਇ। 

ਬਹੁਰੋ ਜੇ ਘਰ ਜਾਵਈ' ਮਾਰਹਿ' ਤੋਹਿ ਰਿਸਾਇ॥ ੨੫॥ 

ਇਹ ਮਾਖਨ ਹਮ ਲੇਵਹਿ' ਨਾਂਹੀ। ਗਮਨਹੁ ਲੇ ਅਪਨੇ ਘਰ ਮਾਂਹੀ। 

ਪਹੁ'ਚਯੋ ਹਮਕੋ ਤੈ' ਜੋ ਲਯਾਇ। ਹਰੈ ਪ੍ਰਸੰਨ ਦੇਖਯੋਂ ਉਰ ਭਾਇ "॥੨੬॥ 

ਸੁਨਿਕੈ ਬੂੜਾ ਰੋਵਨ ਲਾਗਾ। ਪ੍ਰੇਮ ਬਿਰਹ ਉਰ ਅੰਤਰ ਜਾਗਾ। 

“ਮਾਰਹਿ' ਮਾਤ ਪਿਤਾ ਮੁਝ ਕਬਿਹੀ। ਤੁਮ ਮਾਰਤਿ ਹੋ ਮੋ ਕੋ ਅਬਿ ਹੀ॥੨੭॥ 
ਗੁਰੂ ਨਾਨਕ ਸਾਹਿਬ ਮੁਸਕਰਾ ਪਏ ਤੇ ਉਨ੍ਹਾਂ ਨੇ ਇਹ ਬਚਨ ਕੀਤਾ: 

ਮੁਸ਼ਕਾਨੇ ਗੁਨ ਖਾਨ ਬਾਣੀ ਤਿਹ ਸੋ' ਪੁਨ ਭਨੀ। 

“ਬੂਢੇ ਬਡੇ ਸਮਾਨ ਬਾਤੈ' ਤੂੰ ਮੁਖ ਤੇ ਕਹੈ'"॥੩੧॥ 

ਤਬ ਹੀ ਤੇ ਇਹ ਨਾਮ -- ਭਾਈ ਬੁਢਾ -- ਕਹਤਿ ਹੈ'। ...॥੩੨॥ 

“ਹੇ ਸਿਸੁ ਕਰਕੈ ਭਾਉਨਿ ਭਾਰੀ। ਬੰਦਨ ਕਰ ਕਰਤਾਰ ਅਗਾਰੀ। 

ਪੂਰਨ ਹੋਵਹਿ ਉਰ ਕੀ ਆਸਾ। ਪ੍ਰਾਪਤਿ ਭਲੋ ਗਯਾਨ ਸੁਖ ਰਾਸਾ"॥੩੩॥ 

ਸੁਨਕੈ ਦੈ ਕਰ ਜੋਰਨ ਕੀਨੇ। ਬੰਦੇ ਪੰਕਜ ਪਾਇ ਪ੍ਰਬੀਨੇ। 

ਭਯੋ ਗਾਨ ਤਹਿ' ਛਿਨ ਸੁਖਰਾਸੀ। ਸਗਰੀ ਉਰ ਤੇ ਦੈਤ ਬਿਨਾਸੀ ॥੩੪॥ “' ?? 


ਹ. ਅਜਿੱਤੇ ਰੰਧਾਵੇ ਦਾ ਉਧਾਰ 


ਪੱਖੋਕੇ ਪਿੰਡ (ਜ਼ਿਲ੍ਹਾ ਗੁਰਦਾਸਪੁਰ) ਦੇ ਚੌਧਰੀ ਦਾ ਪੁੱਤਰ ਅਜਿੱਤਾ-ਰੰਧਾਵਾ ਗੁਰੂ 
ਜੀ ਦਾ ਸਿੱਖ ਬਣਿਆ। ਪੱਖੋਕੇ-ਰੰਧਾਵਾ, ਗੁਰੂ ਸਾਹਿਬ ਦਾ ਸਹੁਰਾ ਪਿੰਡ ਸੀ, ਜਿੱਥੇ ਗੁਰੂ 
ਸਾਹਿਬ ਮਹਾਨ ਉਦਾਸੀਆਂ ਤੋਂ' ਪਿੱਛੋਂ ਸਾਰੇ ਪਰਿਵਾਰ ਨੂੰ ਮਿਲੇ। ਇੱਥੇ ਹੀ ਅਜਿੱਤੇ-ਰੰਧਾਵੇ 
ਨੂੰ ਆਤਮ-ਗਿਆਨ ਪ੍ਰਾਪਤ ਹੋਇਆ। ਭਾਈ ਬਾਲੇ ਦੀ ਸਭ ਤੋਂ ਪੁਰਾਣੀ ਜਨਮਸਾਖੀ (1658 
ਈ:) ਜੋ ਹੁਣ ਤਕ ਪ੍ਰਾਪਤ ਹੈ, ਉਸ ਵਿੱਚ ਗੁਰੂ ਨਾਨਕ ਸਾਹਿਬ ਦੀ ਅਜਿੱਤੇ-ਰੰਧਾਵੇ ਨਾਲ 
ਗੱਲਬਾਤ ਵਿੱਚ ਇਹ ਸ਼ਬਦ “ਸਭ ਰਸ ਮਿੱਠੇ ਮੰਨਿਆ ਸੁਣਿਐ ਸਾਲੋਣੇ” ਉਚਾਰਨ ਕੀਤਾ 
ਦੱਸਿਆ ਹੈ। ਸ਼ਬਦ ਦੀਆਂ ਚਾਰ ਪੰਗਤੀਆਂ ਚਾਰ ਪ੍ਰਸ਼ਨਾਂ ਦਾ ਉਤਰ ਹੈ। 5? 

ਖਾਲਸਾ ਕਾਲਜ, ਅੰਮ੍ਰਿਤਸਰ ਦੇ ਸਿਖ ਹਿਸਟਰੀ ਰੀਸਰਚ ਡਿਪਾਰਟਮੈਂਟ ਵਿੱਚ ਇੱਕ 
ਹੱਥ-ਲਿਖਤ “ਅਜਿੱਤਾ-ਰੰਧਾਵੇ ਦੀ ਗੋਸ਼ਟ” ਹੈ, ਜਿਸ ਵਿੱਚ ਗੁਰੂ ਨਾਨਕ ਜੀ ਦੀ ਅਜਿੱਤੇ ਨਾਲ 


$। 58000 9800 5010 2 ੬0੫9 _ '? _ ।੧8੧01੧1੨॥0੫੧601.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦਾ ਵਿਸਥਾਰ ਹੈ।ਭਾਈ ਬਾਲੇ ਵਾਲੀ ਜਨਮਸਾਖੀ ਵਿੱਚ ਵੀ ਅਜਿੱਤੇ ਦੀ ਗੋਸ਼ਟ 
ਮਗ ਦੀ ਕਤ ਜਨਿ ਤਰ ਕਰਤ ਜਰੀ ਹਜ ਇਦਂ ਜਰ 
ਹੁੰਦੀ ਹੈ:- 

“੫ਨਟਕੇ ਸਮਾਂ ਭਾਈ ਸਤਾ ਰੰਹਾਵਾ ਗੁਣ ਲੀ ਕੇ ਪਨ ਆਕੇ ਮੱਥਾ ਟੇਕੈਆ ਤੇ #ਰਦਾਸ਼ 
ਕੀਤਾ ਲੂ ਮੱ ਝਹਤ ਸਾਧ ਸੰਤਾਂ ਦੇ ਦਨਲਨ ਕੀਤਾ ਹੈ ਪਰ ਮੇਠੇ ਮਨ ਦਾ ਸੰਸਾ ਨਗੰੱ7ਟਆ/ ਤੁਹਾਡੇ ਹਣ 
ਦਰਸ਼ਨ ਗੀਤਾ ਹੈ, ਮੋਰਾ ਲੰਨਾ ਨਵੈਰਤ ਕਰੋਂ ਜੌਂ ਮੂ ਸ਼ਾਂਤ ਪਾਪਤ ਹੱਵੇ/ "(152 

ਇਸ ਦੇ ਉਤਰ ਵਿੱਚ ਗੁਰੂ ਨਾਨਕ ਜੀ ਦਾ ਬਹੁਤ ਲੰਬਾ ਵਿਖਿਆਨ ਹੈ, ਜੋ ਸਿਖਾਂ 
ਦੀ ਭਗਤਮਾਲਾ ਵਿੱਚ ਵੀ ਅੰਕਿਤ ਹੈ। ਇਸ ਵਿੱਚ ਸ਼ਾਂਤੀ, ਜੋਗ, ਹਿੰਸਾ ਬ੍ਰਹਮਚਾਰ ਆਦਿ 
ਕਈ ਵਿਸ਼ਿਆਂ `ਤੇ ਚਰਚਾ ਹੈ। 

ਭਾਈ ਸੰਤੋਖ ਸਿੰਘ ਨੇ ਅਜਿੱਤੇ ਦੇ ਉਧਾਰ ਲਈ ਕੋਈ ਗਿਆਨ-ਗੋਸ਼ਟ ਨਹੀਂ 
ਕਰਵਾਈ। ਸਿਰਫ ਇਹ ਦੱਸਿਆ ਹੈ ਕਿ ਅਜਿਤਾ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ 
ਉਸ ਨੂੰ ਗਿਆਨ ਪ੍ਰਾਪਤ ਹੋ ਗਿਆ। ਅਜਿੱਤੇ ਰੰਧਾਵੇ ਦੇ ਖੂਹ ਦੀ ਛਾਂ ਗੁਰੂ ਨਾਨਕ ਸਾਹਿਬ 
ਨੂੰ ਸੁਹਾਵਣੀ ਲੱਗੀ ਤੇ ਉਹ ਉੱਥੇ ਬੈਠ ਗਏ, ਅੱਗੇ ਵਾਰਤਲਾਪ ਅਰੰਭ ਹੁੰਦੀ ਹੈ। 

ਜਹਿ' ਸੋਹਤ ਬੇਦੀ ਕੁਲਦੀਪਾ। ਗਮਨਯੋ ਤਿਨ ਕੇ ਤਬਹਿ ਸਮੀਪਾ। 

ਹੈ ਕਰ ਦੀਨ ਪ੍ਰੇਮ ਉਰਭਰ ਕੈ । ਰਹਿਓ ਚਰਨ ਕਵਲਨ ਸਿਰ ਧਰਕੈ ॥ ੪੦॥ 

ਬਹੁਰ ਨ ਊਪਰ ਸੀਸ ਉਠਾਵਾ। ਸ੍ਰੀ ਨਾਨਕ ਜੀ ਕਛੁ ਨ ਅਲਾਵਾ। 

ਬੈਠ ਰਹੇ ਤੂਸ਼ਨ ਕੋ ਧਾਰੀ।ਜੋ ਨਿਜ ਸੇਵਕ ਮੋਖ ਉਦਾਰੀ॥ ੪੧॥ 

ਨਹੀ' ਅਜਿੱਤੇ ਸੀਸ ਉਚਾਯੋ। ਇਸ ਪੁਕਾਰ ਇਕ ਜਾਮ ਬਿਤਾਯੋ। 

ਕ੍ਰਿਪਾ ਦ੍ਰਿਸ਼ਟਿ ਕੋ ਦੇਖ ਗੁਸਾਂਈ। ਮ੍ਰਿਦੁਲ ਮਧੁਰ ਮੁਖ ਗਿਰਾ ਅਲਾਈ॥ ੪੨॥ 

ਹਾਥ ਜੋਰਕੈ ਬਿਨਤੀ ਭਾਖੀ। “ਰਾਵਰ ਹੋ ਸਭ ਘਟ ਕੇ ਸਾਖੀ। 

ਤੁਮ ਸਭ ਜਾਨਹੁ ਅੰਤਰਜਾਮੀ। ਕਯੋ' ਬਨਹੈ ਮਮ ਕਹਨੋ' ਸੂਾਮੀ॥ ੪੪॥ 

ਸੁਨਤ ਪ੍ਰਸੀਦੇ ਰਿਦੇ ਗੁਸਾਂਈ । ਕਰਨ ਕ੍ਰਿਤਾਰਥ ਗਿਰਾ ਅਲਾਈ। 

“ਬੰਦਨ ਕਰ ਕਰਤਾਰ ਅਗਾਰੀ। ਪੂਜਹਿ ਮਨਕਾਮਨਾ ਤੁਮਾਰੀ” ॥ ੪੬॥ 

ਸੁਨਕੈ ਬਹੁਰ ਚਰਨ ਲਪਟਾਯੋ। ਤਤ ਛਿਨ ਗਾਨ ਰਿਦੈ ਹੁਇ ਆਯੋ। “' ? 


ਕ. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਗ਼ਦਾਦ ਫੇਰੀ 


ਸਭੇ ਜਨਮਸਾਖੀਆਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਮੱਕੇ ਅਤੇ ਬਗਦਾਦ ਜਾਣਾ, 
“ਪੱਛਮ ਦੀ ਉਦਾਸੀ” ਨਾਲ ਲਿਖਿਆ ਗਿਆ ਹੈ। ਪਰ “ਸ੍ਰੀ ਗੁਰ ਨਾਨਕ ਪ੍ਰਕਾਸ਼” ਵਿੱਚ ਭਾਈ 
ਸੰਤੋਖ ਸਿੰਘ ਨੇ ਕਿਸੇ ਭੂਗੋਲਿਕ-ਤੱਥ ਨੂੰ ਮੁੱਖ ਨਹੀਂ ਰੱਖਿਆ ਕਿਉਂਕਿ ਉਸ ਦਾ ਮਨੋਰਥ, ਗੁਰੂ 
ਨਾਨਕ ਸਾਹਿਬ ਜੀ ਨੂੰ, ਹਰ ਥਾਂ `ਤੇ ਕਰਾਮਾਤੀ ਢੰਗ ਨਾਲ ਭੇਜਣਾ ਸੀ, ਜਿਵੇਂ ਕਿ ਪੂਰਬਾਰਧ 
ਦੇ ਦੂਜੇ ਭਾਗ ਵਿੱਚ, _ਉਹ ਮਦੀਨੇ ਤੋਂ' ਸਿੱਧੇ ਹੀ ਸੁਲਤਾਨਪੁਰ (ਪੰਜਾਬ) ਪਹੁੰਚ ਗਏ। ਸ਼ਾਇਦ 
ਇਸੇ ਕਰਕੇ ਭਾਈ ਸੰਤੋਖ ਸਿੰਘ ਜੀ ਨੇ, ਗੁਰੂ ਨਾਨਕ ਦੇਵ ਜੀ ਦੇ ਮੱਕੇ ਜਾਣ ਦਾ ਹਾਲ 


5।। 53000 8000 50101 ਹ। €0%%0 ੧3101500੫੧)6011.60।। 


ਪ੍ਰਸਤਾਵਨਾਂ 


ਪੂਰਬਾਰਧ ਦੇ ਦੂਜੇ-ਭਾਗ ਵਿੱਚ ਅੰਕਿਤ ਕੀਤਾ ਹੈ ਅਤੇ ਬਗਦਾਦ ਜਾਣ ਦਾ ਹਾਲ ਉਤਰਾਰਧ 
ਦੇ ਦੂਜੇ ਭਾਗ ਵਿੱਚ ਦਰਜ ਹੈ। ਭੂਗੋਲਿਕ-ਦ੍ਰਿਸ਼ਟੀਕੋਣ ਤੋਂ, ਮੱਕੇ ਤੋਂ ਮੁੜਦਿਆਂ, ਬਗਦਾਦ 
ਰਸਤੇ ਵਿੱਚ ਆਉਂਦਾ ਹੈ ਪਰ ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਬਗਦਾਦ ਜਾਣ 
ਦੇ ਰਸਤੇ ਬਾਰੇ ਕੋਈ ਸੰਕੇਤ ਨਹੀਂ ਦਿੱਤਾ। 
ਈਰਾਨੀ ਨਾਂ ਹੈ, ਜਿਸ ਦਾ ਭਾਵ ਹੈ “ਰੱਬ ਦਾ ਦਿੱਤਾ ਤੋਹਫ਼ਾ”। ਬਗ਼ਦਾਦ ਬਹੁਤ ਪ੍ਰਾਚੀਨ 
ਸ਼ਹਿਰ ਹੈ। ਪਿਛਲੇ 3000 ਸਾਲ ਤੋ' ਵੱਧ ਇਸੇ ਥਾਂ `ਤੇ, ਇਸੇ ਨਾਂ ਨਾਲ ਇਹ ਨਗਰ ਪ੍ਰਸਿੱਧ 
ਸੀ। ਸਮੁੰਦਰੀ-ਰਸਤਾ ਲੱਭਣ ਤੋ' ਪਹਿਲਾਂ ਬਗ਼ਦਾਦ, ਮੱਕੇ ਵਾਂਗ ਪੂਰਬ ਤੇ ਪੱਛਮ ਵਲੋਂ 
ਕਾਫ਼ਲਿਆਂ ਦਾ ਕੇਂਦਰ ਸੀ। ਬਗ਼ਦਾਦ ਦੇ ਇਤਿਹਾਸ ਦਾ ਸੁਨਹਿਰੀ-ਕਾਲ, ਨੌਵੀਂ ਸਦੀ 
ਈਸਵੀ ਸੀ, ਜਦੋਂ' ਖ਼ਲੀਫ਼ਾ “ਹਾਰੂੰ ਰਸ਼ੀਦ' ਦੇ ਉਤਰ-ਅਧਿਕਾਰੀ ਖ਼ਲੀਫ਼ਾ-ਅਲ-ਮਾਮੂਮ ਨੇ 
ਇਸ ਨੂੰ ਬਹੁਤ ਪ੍ਰਫੁੱਲਤ ਕੀਤਾ। ਉਸ ਸਮੇ' ਇਹ ਪੱਛਮ ਵਿੱਚ ਇਸਲਾਮ ਦਾ ਸਭ ਤੋਂ ਵੱਡਾ 
ਕੇਂਦਰ ਸਮਝਿਆ ਜਾਂਦਾ ਸੀ। ਤੇਰ੍ਹਵੀਂ ਸਦੀ ਈਸਵੀ ਵਿੱਚ ਇਸ ਦਾ ਪਤਨ ਅਰੰਭ 
ਹੋਇਆ। ਹਲਾਕੂ ਖ਼ਾਂ ਨੇ 1258 ਈ: ਵਿੱਚ ਇਸ ਨਿਆਂ ਸੋਲ੍ਹਵੀ' ਸਦੀ ਦੇ ਅੱਧ ਵਿੱਚ 
ਬਗ਼ਦਾਦ, ਤੁਰਕਾਂ ਦੇ ਅਧੀਨ ਹੋ ਗਿਆਓ20)। 

ਸੀ ਗੁਰੂ ਨਾਨਕ ਸਾਹਿਬ ਦੇ ਸਮੇਂ ਬਗਦਾਦ, ਈਰਾਨੀਆਂ ਦੇ ਅਧੀਨ ਸੀ। 1507- 
08 ਈਸਵੀ ਵਿੱਚ ਬਗ਼ਦਾਦ ਨੂੰ 'ਸਫ਼ਵੀ ਸ਼ਾਹ ਇਸਮਾਈਲ? ਨੇ ਜਿੱਤਿਆ ਤੇ 1524 ਈਸਵੀ 
ਕਦ ਜੀਤ ਇਹ ਕੀ ਜਾਹ ਨਂਬਹਮੜਾਵਾ ਨੀ ਬਕ ਭਿ ਲੀਅ= 
ਮੱਤ ਦੀਆਂ ਮਸਜਿਦਾਂ ਦੀ ਜਿੱਥੇ ਜ਼ਿਆਰਤ ਕੀਤੀ, ਉੱਥੇ ਕਈ ਸੁੰਨੀ-ਮਸਜਦਾਂ ਨੂੰ ਵੀ ਢਾਹ 
ਦਿੱਤਾ ਤੇ ਉਨ੍ਹਾਂ ਦੇ ਇਮਾਮਾਂ ਨੂੰ ਮਰਵਾ ਦਿੱਤਾ ਸੀ"227। ਬਗ਼ਦਾਦ ਦੇ ਇਤਿਹਾਸ ਵਿੱਚ ਇਹ 
ਵੀ ਬੜਾ ਭਾਰੀ ਧਾਰਮਿਕ ਸੰਕਟ ਦਾ ਸਮਾਂ ਸੀ। 

ਬਗ਼ਦਾਦ ਸ਼ਹਿਰ “ਦਜਲਾ” ਦਰਿਆ ਦੇ ਕੰਢੇ `ਤੇ ਸੀ। ਪ੍ਰਾਚੀਨ ਕਾਲ ਵਿੱਚ ਇਹ 
ਸ਼ਹਿਰ ਦਰਿਆ ਦੇ ਪੱਛਮੀ ਕੰਢੇ `ਤੇ ਸੀ ਤੇ ਫੇਰ ਉੱਥੋਂ ਉੱਜੜ ਕੇ, ਪੂਰਬੀ ਕੰਢੇ `ਤੇ ਅਬਾਦ 
ਹੋਇਆ23)। ਗੁਰੂ ਨਾਨਕ ਸਾਹਿਬ ਦੇ ਸਮੇਂ ਬਗ਼ਦਾਦ ਸ਼ਹਿਰ, ਦਰਿਆ ਦੇ ਪੂਰਬੀ ਕੰਢੇ 
`ਤੇ ਅਬਾਦ ਸੀ। ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ, ਸ਼ਹਿਰ ਤੋਂ ਬਾਹਰ, ਮੌਜੂਦਾ 
ਰੇਲਵੇ-ਸਟੇਸ਼ਨ (ਜੋ ਕਿ ਪੱਛਮੀ ਕੰਢੇ 'ਤੇ ਹੈ ਤੇ ਪੁਲ ਦੇ ਨਾਲ ਸ਼ਹਿਰ ਨਾਲ ਮਿਲਿਆ ਹੋਇਆ 
ਹੈ) ਦੇ ਪਿਛਲੇ ਪਾਸੇ ਜਿੱਥੇ ਅੱਜ ਕੱਲ੍ਹ ਪੁਰਾਣਾ ਕਬਰਸਤਾਨ ਹੈ, ਆ ਠਹਿਰੇ£?5। ਹਰ ਰੋਜ਼ 
ਵਾਂਗੂੰ ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਉੱਠੇ ਤੇ ਭਾਈ ਮਰਦਾਨੇ ਨੇ ਕੀਰਤਨ ਅਰੰਭ ਦਿੱਤਾ 
ਤੇ ਇਸ ਪਉੜੀ ਦਾ ਗਾਇਨ ਕੀਤਾ;- 
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓਕਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ 
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ... ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥ (25) 

ਇਸ ਸਰੋਦ ਕਰਕੇ ਨਗਰ ਵਿੱਚ ਰੌਲਾ ਪੈ ਗਿਆ, ਕਿਉਂਕਿ ਮੁਸਲਮਾਨੀ-ਸ਼ਰੀਅਤ 
ਅਨੁਸਾਰ ਸਰੋਦ ਦੀ ਮਨਾਹੀ ਸੀ। ਬਗ਼ਦਾਦ ਵਿੱਚ ਕਾਦਰੀ ਸੂਫ਼ੀ ਸੰਪਰਦਾ ਦੇ ਸੰਚਾਲਕ, ਸ਼ਾਹ 
ਮਹੀਉੱਦੀਨ “ਅਬਦੂਲ ਕਾਦਰ ਗੀਲਾਨੀ” (1077- 1168 ਈ:) ਦਾ ਮਜ਼ਾਰ ਪ੍ਰਸਿੱਧ ਅਸਥਾਨ 
ਸੀ। ਇਹ ਮਜ਼ਾਰ ਉਸ ਦੇ ਪੁੱਤਰ, ਜੋ ਉਸ ਦੇ ਪਿੱਛੋਂ ਗੱਦੀਨਸ਼ੀਨ ਬਣਿਆ, ਨੇ ਬਣਵਾਇਆ 


5।। 53000 8000 50101 ਹ। ੬0੫ 21 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੀ ਤੇ ਇਸ ਵਿੱਚ ਸੱਤਾਂ ਮੁਨਾਰਿਆਂ ਵਾਲੀ ਮਸਜਿਦ ਹੈ£'257। ਅੱਜ ਕੱਲ੍ਹ ਇਸ ਅਸਥਾਨ ਦੀ 
ਕੋਈ ਚੰਗੀ ਹਾਲਤ ਨਹੀਂ ਪਰ ਗੁਰੂ ਨਾਨਕ ਸਾਹਿਬ ਦੇ ਸਮੇਂ ਇਹ ਇੱਕ ਪ੍ਰਸਿੱਧ ਅਸਥਾਨ ਸੀ। 

“ਬਰਾਊਨ” ਦੇ ਕਥਨ ਅਨੁਸਾਰ ਕਾਦਰੀ-ਸੂਫ਼ੀਆਂ ਵਿੱਚ ਸ਼ਾਮਲ ਹੋਣ ਵੇਲੇ ਕਈ 
ਅਰੰਭਕ ਰਸਮਾਂ ਕੀਤੀਆਂ ਜਾਂਦੀਆਂ ਸਨ। ਰੱਬ ਦੇ ਸੱਤ ਨਾਂ, ਜਿਨ੍ਹਾਂ ਦਾ ਉਚਾਰਨ ਅੱਡ-ਅੱਡ 
ਹੁੰਦਾ ਸੀ, ਨਿਸ਼ਚਿਤ ਗਿਣਤੀ ਅਨੁਸਾਰ ਲੈਂਦੇ ਸਨ। ਇੱਕ ਰਸਮ ਇਹ ਸੀ ਕਿ ਇਸ ਸੰਪਰਦਾ 
ਵਿੱਚ ਦਾਖਲ ਹੋਣ ਵਾਲਾ ਹਰ ਨਵਾਂ ਮੁਰੀਦ ਦੋਹਾਂ ਹੱਥਾਂ ਦੇ ਅੰਗੂਠੇ ਖੜ੍ਹੇ ਕਰਕੇ ਆਪਣਾ ਸੱਜਾ 
ਹੱਥ ਮੁਰਸ਼ਦ ਦੇ ਸੱਜੇ ਹੱਥ ਵਿੱਚ ਦਿੰਦਾ ਸੀ£27?। ਇਸ ਕਰਕੇ ਕਾਦਰੀਆਂ ਵਿੱਚ ਮੁਰਸ਼ਦ 
ਨੂੰ “ਪੀਰ ਦਸਤਗੀਰ” ਕਿਹਾ ਜਾਂਦਾ ਸੀ, ਜਿਸ ਦਾ ਭਾਵ ਹੈ “ਹੱਥ ਪਕੜਨ ਵਾਲਾ ਪੀਰ” । ਗੁਰੂ 
ਨਾਨਕ ਸਾਹਿਬ ਦੇ ਸਮੇਂ ਵੀ ਸ਼ੇਖ਼ ਅਬਦੁੱਲ ਕਾਦਰ ਗੀਲਾਨੀ ਦੇ ਮਜ਼ਾਰ ਦੇ ਗੱਦੀਨਸ਼ੀਨ ਨੂੰ 
“ਪੀਰ ਦਸਤਗੀਰ” ਹੀ ਕਹਿੰਦੇ ਸਨ। 

ਜਦੋਂ ਗੁਰੂ ਨਾਨਕ ਸਾਹਿਬ ਦੇ ਸਰੋਦ ਬਾਰੇ ਨਗਰ ਵਿੱਚ ਰੌਲਾ ਪਿਆ ਤਾਂ ਕੁਝ ਲੋਕ 
ਪੀਰ ਦਸਤਗੀਰ ਕੋਲ ਵੀ ਆਏ। ਪੀਰ ਦਸਤਗੀਰ ਕੋਲ ਉਸ ਸਮੇ' ਉਸ ਦਾ ਪੁੱਤਰ ਵੀ ਖੜ੍ਹਾ 
ਸੀ। ਸੋ, ਪੀਰ ਸਾਹਿਬ, ਉਨ੍ਹਾਂ ਦਾ ਪੁੱਤਰ ਤੇ ਹੋਰ ਲੋਕ ਇਸ ਅਨੋਖੇ ਫ਼ਕੀਰ ਨੂੰ ਵੇਖਣ ਲਈ 
ਨਗਰ ਤੈਸਾ ਨਕਲਾਂ 8)। ਗੁਰੂ ਨਾਨਕ ਸਾਹਿਬ ਅਤੇ ਮਰਦਾਨੇ ਨੇ ਆਪਣੇ ਵੱਲ ਭੀੜ 
ਆਉਂਦੀ ਵੇਖ ਕੇ, ਕੀਰਤਨ ਬੰਦ ਕਰ ਦਿੱਤਾ ਤੇ ਸਾਵਧਾਨ ਹੋ ਗਏ। ਪੀਰ ਦੁਸਤਗੀਰ ਨੇ 
ਆਉਂਦਿਆਂ ਹੀ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਕਿਸ ਮੁਸਲਮਾਨੀ ਸੰਪਰਦਾ ਵਿੱਚੋਂ ਹੋ? ਗੁਰੂ ਜੀ 
ਨੇ ਕਿਹਾ ਕਿ ਅਸੀਂ ਰੱਬ ਦੇ ਬੰਦੇ ਹਾਂ ਤੇ ਮੁਸਲਮਾਨਾਂ ਦੇ ਕਿਸੇ ਫ਼ਿਰਕੇ ਵਿੱਚੋਂ ਨਹੀਂ। ਤਾਂ ਪੀਰ 
ਨੇ ਕਿਹਾ ਤੁਸੀਂ ਕਾਫ਼ਰ ਹੋ, ਅਸੀਂ ਤੁਹਾਨੂੰ ਸੰਗਸਾਰ (ਪੱਥਰ ਮਾਰਨਾ) ਕਰਦੇ ਹਾਂ ?5?। ਇਸ 
'ਤੇ ਗੁਰੂ ਸਾਹਿਬ ਨੇ ਉੱਚੀ ਅਵਾਜ਼ ਨਾਲ “ਸਤਿ ਕਰਤਾਰ” ਦੀ ਬਾਂਗ ਦਿੱਤੀ”?22, ਇਸ `ਤੇ 
ਪੌਰ ਦਸਤਗੀਰ ਤੇ ਹੋਰ ਸਭ ਲੋਕ ਬਹੁਤ ਹੈਰਾਨ ਹੋਏ। ਉਨ੍ਹਾਂ ਕਿਹਾ ਜੋ ਇਹ ਸਰੋਦ ਕਰਦਾ 
ਹੈ, ਜ਼ਰੂਰ ਕੋਈ ਮਸਤਾਨਾ ਫ਼ਕੀਰ ਹੈ।ਫਿਰ ਪੀਰ ਨੇ ਪੁੱਛਿਆ ਕਿ ਤੁਸੀਂ ਸਰੇਦ ਕਿਉਂ ਕੀਤਾ 
ਹੈ? ਮੁਸਲਮਾਨਾਂ ਵਿੱਚ ਸਰੋਦ ਮਨ੍ਹਾ ਹੈ। ਗੁਰੂ ਜੀ ਨੇ ਕਿਹਾ ਕਿ ਰੱਬ ਦੀ ਉਸਤਤ ਵਿੱਚ ਕੀਰਤਨ 
ਰੂਹ ਦੀ ਖ਼ੁਰਾਕ ਹੈ ।ਰਸੂਲ ਨੇ ਤਾਂ ਬੁਰਾਈਆਂ ਤੇ ਵਿਸ਼ੇ-ਵਿਕਾਰਾਂ ਵਾਲਾ ਸਰੋਦ ਬੰਦ ਕੀਤਾ ਹੈ। 
ਫੇਰ ਕਿਸੇ ਪੁੱਛਿਆ ਕਿ ਤੁਸੀਂ ਪੜ੍ਹਦੇ ਸੀ ਕਿ ਅਨੇਕਾਂ ਪਾਤਾਲ ਤੇ ਅਨੇਕਾਂ ਅਕਾਸ਼ ਹਨ, ਇਹ 
ਕੁਫ਼ਰ ਹੈ ਕਿਉਂਕਿ ਇਸਲਾਮ ਵਿੱਚ ਸੱਤ ਅਸਮਾਨ ਤੇ ਸੱਤ ਹੀ ਪਾਤਾਲ ਦੱਸੇ ਹਨ। ਗੁਰੂ ਨਾਨਕ 
ਸਾਹਿਬ ਨੇ ਫ਼ਰਮਾਇਆ, ਰੱਬ ਦੀ ਲੀਲਾ ਬੇਅੰਤ ਹੈ, ਉਸ ਦਾ ਕੋਈ ਸ਼ੁਮਾਰ ਨਹੀਂ । ਇਸ ਤਰਾਂ 
ਪੀਰ ਦਸਤਗੀਰ ਤੇ ਉਸ ਦਾ ਪੁੱਤਰ ਬਹੁਤ ਪਰਸੰਨ ਹੋਏ ਤੇ ਗੁਰੂ ਸਾਹਿਬ ਨਾਲ ਗੱਲਬਾਤ 
ਕਰਕੇ ਵਾਪਸ ਚਲੇ ਗਏ ਤੇ ਹੋਰ ਲੋਕ ਵੀ ਉਨ੍ਹਾਂ ਨਾਲ ਵਾਪਸ ਘਰਾਂ ਨੂੰ ਚਲੇ ਗਏ। 

ਭਾਈ ਗੁਰਦਾਸ ਜੀ ਅਨੁਸਾਰ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਕੁਝ ਸਮਾਂ 
ਬਗਦਾਦ ਰਹੇ ਅਤੇ ਇਸ ਸਮੇ' ਪੀਰ ਦਸਤਗੀਰ ਤੇ ਹੋਰਨਾਂ ਫ਼ਕੀਰਾਂ ਨਾਲ ਗੁਰੂ ਸਾਹਿਬ 
ਗੱਲਬਾਤ ਕਰਦੇ ਰਹੇ£??। ਇਸ ਸਮੇਂ ਫ਼ਕੀਰ “ਬਹਿਲੋਲ” ਗੁਰੂ ਜੀ ਦੇ ਬਚਨਾਂ ਨੂੰ ਬਹੁਤ 
ਧਿਆਨ ਨਾਲ ਸੁਣਦਾ ਰਿਹਾ ਤੇ ਗੁਰੂ ਜੀ ਦਾ ਸਿੱਖ ਬਣਿਆ। ਇਸ ਗੱਲ ਦਾ ਪਤਾ ਸੰਨਿਆਸੀ 
ਅਨੰਦਾਚਾਰੀਆ ਦੇ ਲੱਭੇ ਸ਼ਿਲਾਲੇਖ ਤੋਂ ਮਿਲਦਾ ਹੈ, ਜਿਸ ਦਾ ਕਕਨ ਉਸ ਆਪਣੀ ਪੁਸਤਕ 
“ਸਨੋ ਬਰਡਜ਼” ਵਿੱਚ ਕੀਤਾ ਹੈ। ਇਹ ਸ਼ਿਲਾਲੇਖ ਬਗ਼ਦਾਦ-ਸ਼ਹਿਰ ਤੋਂ ਬਾਹਰਵਾਰ ਵੇਖਿਆ 


5।। 53000 8000 50101 4। ੬0322 ੧3101500੫੧6011.60।। 


ਪ੍ੁਸਤਾਵਨਾ 


ਗਿਆ, ਉਸ ਸ਼ਿਲਾਲੇਖ ਦੇ ਸ਼ਬਦ ਇਸ ਤਰਾਂ ਸਨ:- 

“ਇੱਥੇ ਗੁਰੂ ਨਾਨਕ ਸਾਹਿਬ ਨੇ ਫ਼ਕੀਰ ਬਹਿਲੋਲ ਨਾਲ ਬਚਨ ਕੀਤੇ ਅਤੇ ਗੁਰੂ ਜੀ 
ਦੇ ਇੱਥੋਂ ਈਰਾਨ ਤੋਂ ਜਾਣ ਦੇ ਸੱਠ ਸਾਲ (ਸੱਠ ਸਰਦੀਆਂ) ਪਿੱਛੋਂ ਬਹਿਲੋਲ ਦੀ ਆਤਮਾ ਗੁਰੂ 
ਦੇ ਬਚਨਾਂ `ਤੇ ਉਸੇ ਤਰਾਂ ਟਿਕੀ ਰਹੀ, ਜਿਵੇ' ਸ਼ਹਿਦ ਦੀ ਮੱਖੀ, ਸ਼ਹਿਦ ਦੇ ਉਸ ਫੁੱਲ 'ਤੇ 
ਬੈਠੀ ਰਹੇ, ਜੋ ਅੰਮ੍ਰਿਤ-ਵੇਲੇ ਦੀ ਲੋਅ ਨਾਲ ਪ੍ਰਕਾਸ਼ਮਾਨ ਰੋਵੇ" 22)।” 

ਅਰਬੀ ਦੇ ਇਸ ਸ਼ਿਲਾਲੇਖ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ 
ਨਾਮਲੇਵਾ ਫ਼ਕੀਰ ਬਹਿਲੋਲ ਸੱਠ ਸਾਲ ਤਕ ਬਗਦਾਦ ਵਿੱਚ ਗੁਰੂ ਜੀ ਦੇ ਬਚਨਾਂ ਨੂੰ ਕਮਾਊਂਦਾ 
ਰਿਹਾ। ਇਹ ਬਹਿਲੋਲ ਫ਼ਕੀਰ ਕੌਣ ਸੀ? ਇਸ ਦਾ ਠੀਕ ਤਰਾਂ ਪਤਾ ਨਹੀਂ ਲੱਗਦਾ"3”?। 

ਬਗਦਾਦ ਦੇ ਪੱਛਮ ਵੱਲ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸਨ, ਉੱਥੇ ਇੱਕ ਕਮਰੇ 
ਵਿੱਚ, ਇੱਕ ਕਬਰ 'ਤੇ ਇੱਕ ਥੜ੍ਹਾ ਬਣਿਆ ਹੋਇਆ ਹੈ। ਕਹਿੰਦੇ ਹਨ ਕਿ ਇਹ ਬਹਿਲੋਲ 
ਦੀ ਕਬਰ ਹੈ ਤੇ ਥੜ੍ਹਾ ਉਸ ਥਾਂ `ਤੇ ਹੈ, ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸਨ। ਇਹ ਥੜ੍ਹਾ 
ਤਿੰਨ ਫੁੱਟ ਚੌੜਾ ਤੇ ਚਾਰ ਫੁੱਟ ਲੰਮਾ ਹੈ ਤੇ 2 ਜਾਂ 3 ਫੁੱਟ ਉੱਚਾ ਹੈ। 1918 ਈ: ਵਿੱਚ ਇਸ 
ਮਜ਼ਾਰ 'ਤੇ ਜੋ ਮਜੌਰ ਰਹਿੰਦਾ ਸੀ, ਉਸ ਦਾ ਨਾਂ ਸੱਯਦ ਯੂਸਫ਼ ਸੀ। ਕਮਰੇ ਦੇ ਸਾਹਮਣੇ 
ਵਿਹੜਾ ਹੈ ਤੇ ਵਿਹੜੇ ਦੇ ਚੁਫੇਰੇ ਇੱਕ ਚਾਰਦੀਵਾਰੀ ਹੈ, ਜਿਸ ਅੰਦਰ ਜਾਣ ਲਈ ਇੱਕ 
ਦਰਵਾਜ਼ਾ ਹੈ। ਥੜ੍ਹੇ 'ਤੇ ਤੁਰਕੀ ਭਾਸ਼ਾ ਵਿੱਚ ਇੱਕ ਸ਼ਿਲਾਲੇਖ ਹੈ, ਜਿਸ ਦਾ ਪੰਜਾਬੀ ਉਲਥਾ 
ਇਸ ਤਰਾਂ ਹੈ:- 

ਵੇਖੋ ਮਹਾਨ ਈਸ਼ਵਰ ਨੇ ਮੁਰਾਦ ਪੂਰੀ ਕੀਤੀ। ਬਾਬ਼ਾ ਨਾਨਕ ਦਰਵੇਸ਼ ਵਾਸਤੇ 
ਨਵੀਂ ਇਮਾਰਤ ਬਣੀ। ਇਸ ਦੇ ਬਣਾਉਣ ਵਿੱਚ ਸੱਤਾਂ ਰੱਬੀ-ਦਰਵੇਸ਼ਾਂ ਨੇ ਸਹਾਇਤਾ ਕੀਤੀ। 
ਇਸ ਦੀ ਮਿਤੀ 927 ਉਹਦੀ ਲੀ ਖ਼ੁਸ਼ਨਸੀਬ ਚੇਲੇ ਨੇ ਧਰਤੀ ਵਿੱਚੋਂ ਪਾਣੀ ਦਾ 
ਨਵਾਂ ਪਰਵਾਹ ਚਲਾਇਆ। ”% 

ਇਸ ਦਿ 
ਡਾ. ਗੰਡਾ ਸਿੰਘ ਦੀ ਕਿਤਾਬ ਵਿਚ (ਪਹਿਲੀ ਐਡੀਸ਼ਨ, 1950) ਪੰਨਾ 12 'ਤੇ ਦਿੱਤੀ ਫਾਰਸੀ 
ਤੁਰਕੀ ਸ਼ਿਲਾਲੇਖ ਦਾ ਅਨੁਵਾਦ ਹੈ । ਉਥੇ ਇਸ ਸ਼ਿਲਾਲੇਖ ਦੀ ਮਿਤੀ 927 ਹਿਜਰੀ ਅੰਕਿਤ 
ਹੈ । ਕਈ ਇਸ ਮਿਤੀ ਨੂੰ 917 ਹਿਜਰੀ ਪੜ੍ਹਦੇ ਹਨ । ਭਾਈ ਵੀਰ ਸਿੰਘ ਇਸ ਨੂੰ 917 
ਰਾ ਤਮ ਆ ਬਲ 
ਹੈ । ਏਕੇ ਵਿਚ ਰਤਾ ਟੇਢ ਹੋਣ ਕਰਕੇ ਉਹ 927 ਹਿਜਰੀ ਵੀ ਖਿਆਲ ਪੈ ਜਾਂਦਾ ਹੈ” 
ਇਕ ਹੋਰ ਅਰਬੀ ਦਾ ਖੁਤਬਾ ਦੱਸਿਆ ਜਾਂਦਾ ਹੈ, ਜਸ ਤਵ ਚੇ ਨਜ਼ਲੀਿੈਟਕਜੀਸਾ 
ਨੇ ਲਿਖਿਆ ਹੈ । ਉਸ ਦੀ ਮਿਤੀ 912 ਹਿਜਰੀ ਲਿਖੀ ਹੈ ।6??7 ਭਾਈ ਵੀਰ ਸਿੰਘ ਜੀ 
ਨੇ ਉਪਰੋਕਤ ਖੁਤਬੇ ਦਾ ਅਨੁਵਾਦ ਹੋਰ ਤਰਾਂ ਕੀਤਾ ਹੈ । ਉਹ ਅਸੀਂ ਉਨ੍ਹਾਂ ਦੇ ਨੋਟ ਵਿਚ 
ਦੇ ਰਹੇ ਹਾਂ । ਇਸੇ ਸਿਲਾਲੇਖ ਦੇ ਹੋਰ ਵੀ ਕਈ ਅਨੁਵਾਦ ਕੀਤੇ ਗਏ ਹਨ । ਕੁਝ ਕੁ ਦਾ 

ਕਥਨ ਭਾਈ ਸਾਹਿਬ ਨੇ ਆਪਣੇ ਨੋਟ ਵਿਚ ਕਰ ਦਿੱਤਾ ਹੈ । 
ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ: “ਸਭ ਤੋਂ ਪੁਰਾਣਾ ਪਤਾ ਬਗ਼ਦਾਦ ਸਤਿਗੁਰੂ ਜੀ 
ਦੇ ਜਾਣ ਦਾ ਭਾਈ ਗੁਰਦਾਸ ਜੀ ਨੇ ਵਾਰ ਪਹਿਲੀ ਪਉੜੀ ਪੈਂਤੀ, ਛੱਤੀ ਵਿੱਚ ਦੱਸਿਆ ਹੈ, 
ਸਤਿਗੁਰੂ ਜੀ ਨੇ ਬਾਂਗ ਦੇ ਕੇ ਸਾਰੀ ਨਗਰੀ ਨੂੰ ਸੁੰਨ ਕਰ ਦਿੱਤਾ, ਜਿਸ ਤੋਂ ਹੈਰਾਨਗੀ ਹੋਈ ਤੇ ਪੀਰਾਂ 


5।। 53000 38000 50101 ਹ। ੬09 25 ।੧30115000੧)6011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਨੇ ਆ ਤਕਰਾਰ ਕੀਤੇ। ਹੈਰਾਨੀ ਤੇ ਤਕਰਾਰ ਦੱਸਦੇ ਹਨ ਕਿ ਬਾਂਗ ਸਤਿਗੁਰੂ ਜੀ ਨੇ ਮੁਸਲਮਾਨਾਂ 
ਵਾਲੀ ਨਹੀਂ, ਆਪਣੀ ਦਿੱਤੀ ਸੀ। ਮੁਸਲਮਾਨਾਂ ਦੇ ਘਰ ਵਿੱਚ ਤਾਂ ਮੁਸਲਮਾਨੀ ਪੱਖ ਦੇ ਕੇਂਦਰ ਵਿੱਚ 
ਇਹ ਕੁਝ ਕਰਨਾ ਬੜਾ ਅਚਰਜ ਹੈ। ਫਿਰ ਪੀਰ ਨੇ ਆ ਕੇ ਬਹਿਸ ਕੀਤੀ । ਲੱਖਾਂ ਅਕਾਸ਼ 
ਪਤਾਲ, ਦੇ ਵਿਸ਼ੇ ਉੱਤੇ ਬਹਿਸ ਹੋ ਕੇ ਪਰਤੱਖ ਨਜ਼ਾਰੇ ਦਿਖਾ ਕੇ ਬਾਬੇ ਨੇ ਫਤਹਿ ਪਾਈ । ਇਸੇ 
ਪੀਰ ਦਾ, ਜਿਸ ਨਾਲ ਬਹਿਸ ਹੋਈ, ਦਸਤਗੀਰ ਪਤਾ ਦਿੱਤਾ ਹੈ। ਦਸਤਗੀਰ ਖਿਤਾਬ ਸੀ 
ਅਬਦੂਲ ਕਾਦਰ ਗੀਲਾਨੀ ਦਾ। ਕਹਿੰਦੇ ਹਨ, ਇਸ ਦੇ ਇਕ ਸੌ ਦੇ ਲਗਪਗ ਨਾਮ ਸਨ। ਭਾਈ 
ਗੁਰਦਾਸ ਜੀ ਦਸਤਗੀਰ ਕਹਿ ਕੇ ਉਸ ਗੱਦੀ ਦੇ ਤਿਸ ਵੇਲੇ ਦੇ ਪੀਰ ਵੱਲ ਇਸ਼ਾਰਾ ਕਰ ਰਹੇ 
ਹਨ। ਇਹ ਗੱਦੀ ਹੁਣ ਤਕ ਬਗ਼ਦਾਦ ਵਿੱਚ ਹੈ। ਭਾਈ ਮਨੀ ਸਿੰਘ ਜੀ ਦੀ ਸਾਖੀ ਵਿੱਚ ਇਸ 
ਬਾਂਗ ਦੀ, ਜੋ ਗੁਰੂ ਬਾਬੇ ਨੇ ਦਿੱਤੀ ਸੀ, ਇਹ ਇਬਾਰਤ ਦੱਸੀ ਹੈ:- 'ਗੁਰਬਰ ਅਕਾਲ, ਸਤਿ 
ਸ੍ਰੀ ਅਕਾਲ, ਚਿਤ ਚਰਨ ਨਾਮ, ਘਰਿ ਘਰਿ ਪ੍ਰਣਾਮ, ਪ੍ਰਭ ਕ੍ਰਿਪਾਲ ਜੋ ਸਰਬ ਜੀਵਾਲ॥ ' 
ਸਵੀਡਨ ਨਾਰਵੇ ਵਿੱਚ ਵਸਦੇ ਸੰਨਿਆਸੀ ਸ੍ਰੀ ਆਨੰਦਾਚਾਰਯਾ ਨੇ ਆਪਣੀ ਕਿਤਾਬ “ਸਨੋ 
ਬਰਡਜ਼ '(9%੪ 8195) ਵਿੱਚ ਇੱਕ ਕਵਿਤਾ ਲਿਖੀ ਹੈ ਜੋ ਉਹ ਲਿਖਦੇ ਹਨ ਕਿ ਬਗ਼ਦਾਦ 
ਸ਼ਹਿਰ ਦੇ ਬਾਹਰ ਵਾਰ ਇੱਕ ਮੰਦਰ ਵਿੱਚ ੯੧੨ ਹਿਜਰੀ ਦੇ ਇਕ ਅਰਬੀ ਦੇ ਖੁਤਬੇ (108221- 
੧200) ਨੂੰ ਪੜ੍ਹ ਕੇ ਅਸਾਂ ਲਿਖੀ ਹੈ। ਉਸ ਖੁਤਬੇ ਦੀ ਇਬਾਰਤ ਆਪ ਨੇ ਇਉਂ ਦੱਸੀ ਹੈ:- 
“ਏਥੇ ਬਚਨ ਕੀਤੇ ਹਿੰਦੂ ਫਕੀਰ ਗੁਰੂ ਨਾਨਕ ਨੇ ਫਕੀਰ ਬੇਲੋਲ ਨਾਲ ਅਤੇ ਏਹ ਸੱਠ 
ਸਿਆਲੇ, ਜਦ ਤੋਂ ਕਿ ਗੁਰੂ ਜੀ ਈਰਾਨ (ਇਰਾਕ) ਤੋਂ ਵਾਪਸ ਚਲੇ ਗਏ, ਬੇਲੋਲ ਦੀ ਰੂਹ 
ਮਾਲਿਕ (ਭਾਵ ਗੁਰੂ ਨਾਨਕ) ਦੇ ਵਚਨਾਂ ਤੇ ਟਿਕੀ ਰਹੀ ਜਿਵੇ' ਮਧੂ ਭਰੇ ਪਹੁ ਪ੍ਰਕਾਸ਼ ਨਾਲ 
ਚਮਕੇ ਗੁਲਾਬ ਉੱਤੇ ਸ਼ਹਿਦ ਦੀ ਮੱਖੀ ਟਿਕੀ ਹੁੰਦੀ ਹੈ।” 
ਉਸ ਦੇ ਆਪਣੇ ਅੰਗਰੇਜ਼ੀ ਦੇ ਲਫਜ਼ ਇਉ ਸਨ:- 
€)॥ 1€80102 3੩ “&13123€ 185€11196103) 13੩ ੩ $5113111€ 001610€ 11੧੬ 
(0੧੧ 03 193210030, 03੧0 912 14113. 
210 €7੬ ॥੬ 1੬7 (015 1005€ 01 1216780€ ॥੬ ੧੧0੧੬ 11੬5੦ ੧੦105 
02011 11 5000: "1161੬ 530੬ 106 11000 9010 14818॥ (੦ “811 88101, 
810 701 1105 51੩1੧ ੧1015, 5116 11੬ 300 1੬7 1131, (੧੬ 5601 67 
88101, 135 7੬5੧0 011 (1੬ ੧1851₹7"5 ੧੦70 11੬੬ ੩ 0੬ 0150 0॥ 8 
48੧11-11੧ 1011ਛ੯-705€” 

“ਬੇਲੋਲ ਗਾਲਬਨ ਬੇਲੋਲ ਦਾਨਾ ਦੀ ਗੱਦੀ ਦਾ ਜਾਨਸ਼ੀਨ ਸੀ, ਪਰ ਇਹ ਕੋਈ ਹੋਰ 
ਬੇਲੋਲ ਹੋਣਾ ਵਧੇਰੇ ਅਗ਼ਲਬ ਹੈ। ਪਰ ਇਸ ਵਿਸ਼ੇ ਪਰ ਖੋਜ ਦੀ ਲੋੜ ਹੈ ਤੇ ਉਸ ਥਾਂ ਦੀ ਵੀ 
ਖੋਜ ਦੀ ਲੋੜ ਹੈ, ਜਿੱਥੇ ਬੈਠ ਕੇ ਏਸ ਨਾਲ ਬਚਨ ਹੋਏ ਤੇ ਏਹ ਖ਼ੁਤਬਾ ਲੱਗਾ। 

ਖਾਲਸਾ ਸਮਾਚਾਰ 4 ਜੁਲਾਈ 1918 ਵਿੱਚ ਲਿਖਿਆ ਹੈ ਕਿ “ਭਾਈ ਕਰਮ ਸਿੰਘ 
ਜੀ (ਹਿਸਟੋਰੀਅਨ) ਨੇ ਲੜਾਈ ਤੋ' ਪਹਿਲਾਂ ਬਗ਼ਦਾਦ ਨੂੰ ਦੇਖਿਆ ਸੀ, ਉਨ੍ਹਾਂ ਨੇ ਅਬਦੁਲ 
ਕਾਦਰ ਗੀਲਾਨੀ ਦੇ ਦਰਵਾਜ਼ੇ ਤੋਂ ਬਾਹਰ, ਜੋ ਸ਼ਹਿਰ ਤੋ' ਪੂਰਬੋਤਰ ਵੱਲ ਹੈ-ਇੱਥੇ ਗੁਰੂ ਨਾਨਕ 
ਸਾਹਿਬ ਜੀ ਨੇ ਰਿਹਾਇਸ਼ ਰੱਖੀ ਸੀ- ਦਾ ਪਤਾ ਦਿੱਤਾ ਸੀ। ” 


911 58004 0801 5000 ਹ। €003% ੧3101500੫੧)6011.60।। 


ਪ੍ਰਸਤਾਵਨਾ 


“ਹੁਣ ਬਗ਼ਦਾਦ ਤੋਂ ਪਤਾ ਕਰਨ `ਤੇ ਸਾਨੂੰ ਇੱਕ ਹੋਰ ਸੁੱਧ ਆਈ ਹੈ ਕਿ ਸ਼ਹਿਰੋਂ 
ਪੱਛੋਂ' ਨੂੰ ਮੀਲ ਕੁ ਦੀ ਵਿੱਥ ਤੇ ਰੇਲਵੇ ਲਾਈਨ “ਬਗ਼ਦਾਦ ਸਾਮੱਰਾ ਰੇਲਵੇ” ਦੇ ਲਾਗੇ ਇੱਕ 
ਨਿਸ਼ਾਨ ਅਜੇ ਤਕ ਕਾਇਮ ਹੈ, ਉੱਥੇ ਇਕ ਚਾਰਦੀਵਾਰੀ ਹੈ। ਜਿਸ ਦੇ ਵਿੱਚ ਸ੍ਰੀ ਗੁਰੂ ਨਾਨਕ 
ਦੇਵ ਜੀ ਦਾ ਯਾਦਗਾਰੀ ਥੜ੍ਹਾ ਹੈ। ਜਿਸ ਥੜ੍ਹੇ ਦੇ ਉਪਰ ਇਕ ਬਾਰੀ ਹੈ ਤੇ ਉਸ ਬਾਰੀ ਵਿੱਚ 
ਪੱਥਰ ਪਰ ਉਕਰਿਆ ਇਕ ਖ਼ੁਤਬਾ ਲੱਗਾ ਹੋਇਆ ਹੈ। 
ਜਾਂਦੀਆਂ, ਅਸਾਂ ਨੇ ਇਸ ਦੀ ਤਾਜ਼ੀ ਫੋਟੋ ਤੇ ਨਕਲ ਬਗ਼ਦਾਦ ਤੋਂ ਮੰਗਾਈ ਹੈ। ਇਹ ਖ਼ੁਤਬਾ ਰਲੀ ਹੋਈ 
ਤੁਰਕੀ ਤੇ ਅਰਬੀ ਜ਼ਬਾਨ ਵਿੱਚ ਹੈ, ਇਸ ਖ਼ੁਤਬੇ ਦੀ ਇਬਾਰਤ ਦਾ ਉਰਦੂ ਤਰਜਮਾ ਇਹ ਹੈ:- “(ਜਬ) 
ਮੁਰਾਦ ਨੇ ਦੇਖੀ ਗਿਰੀ ਹੂਈ ਹਜ਼ਰਤ ਰੱਬਿ ਮਜੀਦ 'ਬਾਬਾ ਨਾਨਕ ਔਲੀਆ ਅੱਲਾ” ਕੀ ਇਮਾਰਤ 
ਤੋ ਨਈ ਅਪਨੇ ਹਾਥੋਂ ਕੀ ਮਦਦ ਸੇ ਬਨਾਈ ਤਾਕਿ ਤਾਰੀਖ ਕੇ ਤੌਰ ਪਰ ਪੁਸ਼ਤ ਦਰ ਪੁਸ਼ਤ ਕਾਇਮ 
ਰਹੇ ਔਰ ਉਸ ਕੇ ਨੇਕ ਬਖ਼ਤ ਮੁਰੀਦ ਕਾ ਸਹਾਬ ਜਾਰੀ ਰਹੇ। ਸੰਨ ੯੧੭ ਹਿ:।” 

“ਸਵਾਮੀ ਆਨੰਦਾਚਾਰਯਾ ਨੇ ਜੋ ਖ਼ੁਤਬਾ ਪੜ੍ਹਿਆ, ਉਹ ਅਰਬੀ ਦਾ ਦੱਸਦੇ ਹਨ ਤੇ 
ਉਸ ਵਿੱਚ ਉਨ੍ਹਾਂ ਸੰਨ 912 ਹਿਜਰੀ ਪੜ੍ਹਿਆ ਹੈ ।” 

“ਅਜੇ ਤਕ ਪੜਾ ਨਹੀਂ ਲੱਗਾ ਕਿ ਉਹ ਖ਼ੁਤਬਾ ਕਿੱਥੇ ਹੈ? ਹੈ ਜਾਂ ਕਿਤੇ ਢੈ-ਡਿੱਗ 
ਪਿਆ ਹੈ। ਯਾ ਉਨ੍ਹਾਂ ਨੇ ਇਹੋ ਖ਼ੁਤਬਾ ਦੇਖਿਆ ਸੀ ਤੇ ਹਿਜਰੀ ਸੰਮਤ 917 ਦਾ 912 ਉਨ੍ਹਾਂ 
ਨੇ ਪੜ੍ਹ ਲਿਆ ਸੀ। ਹਰ ਹਾਲ, ਗੁਰੂ ਨਾਨਕ ਦੇਵ ਜੀ ਦੀ ਉਮਰ 912 ਹਿਜਰੀ ਵਿੱਚ 36, 
917 ਹਿ: ਵਿੱਚ 41, 927 ਹਿ: ਵਿੱਚ 51 ਸਾਲ ਦੀ ਸੀ। ਸੰਭਵ ਹੈ ਕਿ ਗੁਰੂ ਜੀ 913 ਤੋਂ 
917 ਤਕ ਪੰਜ ਬਰਸ ਬਗ਼ਦਾਦ ਤੇ ਮੱਕੇ ਦੇ ਸੈਲੇ (ਸੈਰ) ਵਿੱਚ ਰਹੇ ਹੋਣ (ਭਾਵ ਸੈਰ ਕਰਨ 
ਵਿੱਚ ਮਸਰੂਫ ਰਹੇ ਹੋਣ)। 912 ਵਿੱਚ ਬੈਲੋਲ ਨੂੰ ਤੇ 917 ਵਿੱਚ ਦਸਤਗੀਰ ਨੂੰ ਕਿਰਤਾਰਥ 
ਕੀਤਾ ਹੋਵੇ। ਖੋਜ ਦੀ ਲੋੜ ਹੈ। 

“ਇਸ ਖੁਤਬੇ ਦਾ ਚਾਹੋ ਅਰਥ ਕੋਈ ਠੀਕ ਹੋਵੇ ਤੇ ਕਿਵੇ' ਹੋਵੇ ਪਰ ਇਸ ਤੋਂ ਇਕ 
ਹੋਰ ਬਾਹਰਲੀ ਉਗਾਹੀ ਮਿਲ ਗਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਓਥੇ ਜ਼ਰੂਰ ਗਏ ਹਨ ਅਰ 
ਓਥੇ ਮੁਸਲਮਾਨੀ ਕੇਂਦਰ ਵਿੱਚ ਜਿੱਥੇ ਹਿੰਦੂ ਦਾ ਨਾਮ ਲੈਣਾ ਗਰਦਨਜ਼ਨੀ ਹੁੰਦਾ ਸੀ, ਓਥੇ ਆਪ 
ਨੇ ਇਤਨੀ ਕਦਰ ਪਾਈ ਕਿ ਓਹਨਾਂ ਲਈ ਯਾਦਗਾਰ ਬਣਾਈ ਗਈ। ਫਿਰ ਓਥੇ ਉਹਨਾਂ ਦਾ 
ਸਤਿਕਾਰ ਐਤਨਾ ਸੀ ਕਿ ਉਸ ਇਮਾਰਤ ਦੇ ਕਿਸੇ ਕਾਰਣ ਮਿਸਮਾਰ ਹੋ ਜਾਣ ਤੇ ਮੁਰਾਦ 
(ਗ਼ਾਲਬਨ ਸੁਲਤਾਨ ਮੁਰਾਦ ੩) ਨੇ ਦੁਬਾਰਾ ਯਾਦਗਾਰ ਖੜ੍ਹੀ ਕੀਤੀ ਅਰ ਐਸਾ ਕਰਨ ਨੂੰ ਉਸ 
ਨੇ ਪੁੰਨ ਮੰਨਿਆ ਤੇ ਪੁਸ਼ਤ ਦਰ ਪੁਸ਼ਤ ਇਸ ਯਾਦਗਾਰ ਦੀ ਕਾਇਮੀ ਨੂੰ ਉਸ ਨੇ ਆਪਣੇ 
ਧੰਨਭਾਗ ਸਮਝੇ। ਮੁਸਲਮਾਨੀ ਦੀਨ ਦੇ ਮਰਕਿਜ਼ ਵਿੱਚ ਪੰਜ ਸਦੀਆਂ ਇਸ ਯਾਦਗਾਰ ਦਾ 
ਕਾਇਮ ਰਹਿਣਾ, ਉਹ ਗਗਨੀ ਸਿਤਾਰਾ ਹੈ ਜੋ ਸਤਿਗੁਰੂ ਜੀ ਦੇ ਓਥੇ ਜਾਣ, ਦਿਗਬਿਜੈ ਕਰਨ, 
ਅਰ ਅਲੌਕਿਕ ਸਤਿਕਾਰ ਪ੍ਰਾਪਤ ਕਰਨ ਦੀ ਉਗਾਹੀ ਭਰ ਰਿਹਾ ਹੈ। ਸਾਡੇ ਲਈ ਤਾਂ ਭਾਈ 
ਗੁਰਦਾਸ ਜੀ ਦੀ ਉਗਾਹੀ ਹੀ ਕਾਫੀ ਹੈ, ਏਹ ਅਸਾਂ ਬਾਹਰਲੇ ਸਬੂਤ ਦਿਖਾਏ ਹਨ, ਜੋ ਮਿਲੇ 
ਹਨ। ਇਸ ਉਪਰ ਦਿੱਤੇ ਤਰਜਮੇ ਪਰ ਵੀ ਕੁਛ ਰਾਇ ਦਾ ਫਰਕ ਹੈ: 

“ਇਸ ਤੋਂ' ਮਗਰੋਂ ਵਿਸ਼ੇਸ਼ ਖੋਜ ਕਰਨ 'ਤੇ ਪਤਾ ਲੱਗਾ ਹੈ ਕਿ ਇਕ ਤਰਜਮਾ ਹੋਰ, 
ਇਸੇ ਖ਼ੁਤਬੇ ਦਾ ਐਉਂ' ਹੈ:- “ਦੇਖੀ ਜਿਸ ਨੇ ਹਜ਼ਰਤ ਬਾਬਾ ਨਾਨਕ ਫ਼ਕੀਰ ਦੀ ਦਰਗਾਹ, 


5।। 53000 38000 50101 । ੬0825 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਰੱਬ ਮਜੀਦ ਨੇ ਉਸ ਨੂੰ ਉਸ ਦੇ ਦਿਲ ਦੀ ਮੁਰਾਦ ਦਿੱਤੀ ਤੇ ਸੱਤਾਂ (ਅਸਮਾਨਾਂ ਦੇ ਫ਼ਰਿਸ਼ਤਿਆਂ 
ਨੇ ਉਸ ਦੀ) ਮਦਦ ਕੀਤੀ, ਤੇ ਇਹ ਉਸ (ਇਮਾਰਤ) ਦੀ ਤਾਰੀਖ ਨਿਕਲੀ ਕਿ “ਫੈਜ਼ ਦਾ 
ਚਸ਼ਮਾ (ਆਪਣੇ) ਨੇਕ ਬਖਤ ਮੁਰੀਦਾਂ ਲਈ ਜਾਰੀ ਕਰ ਦਿੱਤਾ। ” 

ਤੇ ਇਕ ਹੋਰ ਤਰਜਮਾ ਐਉਂ` ਹੈ:- 

“ਵੇਖੋ ਹਜ਼ਰਤ ਰੱਬ ਮਜੀਦ ਨੇ ਕਿਵੇਂ ਮੁਰਾਦ ਪੂਰੀ ਕੀਤੀ ਕਿ ਬਾਬੇ ਨਾਨਕ ਦੀ 
ਇਮਾਰਤ ਅਚਨਚੇਤ ਨਵੀਂ ਬਣ ਗਈ। ਸੱਤਾਂ ਪੀਰਾਂ ਨੇ ਮਦਦ ਕੀਤੀ ਤੇ ਇਹ ਇਸ ਦੀ 
ਤਾਰੀਖ ਨਿਕਲੀ ਕਿ (ਉਸ ਦੇ) ਨੇਕ ਬਖਤ ਮੁਰੀਦ ਦੀ ਰਵਾਯਤ ਨਾਲ ਧਰਤੀ ਤੇ ਪੂਜਨੀਕ 
ਥਾਂ ਕਾਇਮ ਹੋ ਗਈ। ” ਇਸ ਖੁਤਬੇ ਦੀ ਇਬਾਰਤ ਅਰਬੀ, ਫਾਰਸੀ ਤੇ ਤੁਰਕੀ ਮਿਲੀ ਹੋਈ 
ਹੋਣ ਕਰਕੇ ਅਰਥ ਕਰਨ ਵਿੱਚ ਬੜੀ ਦਿੱਕਤ ਪੇਸ਼ ਆਉਂਦੀ ਹੈ, ਇਸ ਦੀ ਤੀਜੀ ਸਤਰ ਦਾ 
ਪਾਠ ਹੈ: “ਯਦੀ ਲਰ ਇਮਦਾਦ ਐਦੁਬ ਕਿਲਦੀ ਕਿ ਤਾਰੀਖੇਨਾ। ” ਇਸ ਦੇ ਮੁੱਢਲਾ ਪਦ 
“ਯਦੀ” ਤੁਰਕੀ ਹੈ ਤੇ ਅਰਥ ਇਸ ਦਾ ਸੱਤ ਹੈ ਤੇ ਸੱਤਾਂ ਨੇ ਮਦਦ ਕੀਤੀ ਦਾ ਭਾਵ-ਅਰਥ 
ਕਈ ਲੈਂਦੇ ਹਨ ਕਿ ਸੱਤਾਂ ਪੀਰਾਂ ਨੇ ਮਦਦ ਕੀਤੀ ਜਾਂ ਸੱਤਾਂ ਅਸਮਾਨਾਂ ਦੇ ਫਰਿਸ਼ਤਿਆਂ ਨੇ 
ਮਦਦ ਕੀਤੀ ਜਾਂ ਸੱਤਾਂ ਜ਼ਿਮੀਨਾਂ ਤੇ ਸੱਤਾਂ ਅਸਮਾਨਾਂ ਨੇ ਮਦਦ ਕੀਤੀ। ” 
“ਇਸੇ ਸਤਰ ਦੇ ਅੰਤਲੇ ਪਦ ਤਾਰੀਖੇਨਾ ਤੋਂ ਪਤਾ ਲੱਗਦਾ ਹੈ ਕਿ ਅਗਲੀ ਸਤਰ ਵਿੱਚ ਤਾਰੀਖ 
ਅਥਵਾ ਸੰਮਤ ਹੈ, ਅਗਲੀ ਚੌਥੀ ਸਤਰ ਦਾ ਪਾਠ ਹੈ: “ਯਾਪਦੀ ਨਵਾਬ ਅਜਰਾ ਯਰਹ ਅਬੀ 
ਮੁਰੀਦ ਸਈਦ। ” ਅਬਜਦ ਦੇ ਹਿਸਾਬ ਨਾਲ ਇਨ੍ਹਾਂ ਪਦਾਂ ਦੀ ਗਿਣਤੀ ਤਰਤੀਬਵਾਰ 
274594205%21541342544%144=917 ਬਣਦੀ ਹੈ, ਜੋ ਖੁਤਬੇ ਦੇ ਹੇਠ ਲਿਖੇ ਸੰਮਤ 
ਨਾਲ ਮਿਲਦੀ ਹੈ” ।6?52 

ਦਿਰ ਕਿ “ਸਬੀਅਨ? ਜਾਂ 'ਸੁਬੀ” ਲੋਕ 
ਵਸਦੇ ਹਨ । “7? ਜੋ ਆਪਣੇ ਆਪ ਨੂੰ ਨਾਨਕ ਦੇ ਨਾਮ ਲੇਵਾ ਦੱਸਦੇ ਹਨ । ਇਹ ਦਾੜ੍ਹੀਆਂ 
ਤੇ ਕੇਸ ਰੱਖਦੇ ਹਨ ਅਤੇ ਗਲੇ ਵਿਚ ਗੁਰੂ ਨਾਨਕ ਦੀ ਤਸਵੀਰ ਲਟਕਾਉਂਦੇ ਹਨ । ਇਹ 
ਜ਼ਿਆਦਾਤਰ ਸੁਨਿਆਰੇ ਹਨ । ਇਹ ਲੋਕ ਆਪਣੇ ਆਪ ਨੂੰ ਮੁਸਲਮਾਨ ਨਹੀਂ' ਕਹਾਉਂਦੇ ਅਤੇ 
ਨਾ ਹੀ ਹੋਰ ਇਰਾਕ ਦੇ ਲੋਕ, ਇਨ੍ਹਾਂ ਨੂੰ ਮੁਸਲਮਾਨ ਸਮਝਦੇ ਹਨ । 6” ਲਹ 

ਗੁਰੂ ਨਾਨਕ ਸਾਹਿਬ ਕੁਝ ਸਮਾਂ ਬਗ਼ਦਾਦ ਵਿਚ ਰਹਿ ਕੇ ਫੇਰ ਅੱਗੇ ਵੱਲ ਚੱਲ ਗਏ 


ਖ. “ਸੀ ਗੁਰ ਨਾਨਕ ਪ੍ਰਕਾਸ਼” ਵਿੱਚ ਸੂਫੀ ਸੰਤਾਂ ਆਦਿ ਦੇ ਹਵਾਲੇ 


ਸਫ਼ਾ ਡਕਾਰ 

(1) ਅਬਦੁਲ ਕਾਦਰ ਗੀਲਾਨੀ (ਸ਼ੇਖ਼): ਸ਼ੇਖ਼ ਅਬਦੁਲ ਕਾਦਰ ਗੀਲਾਨੀ ਦਾ ਦੂਸਰਾ ਨਾਂ 

ਪੀਰ ਦਸਤਗੀਰ ਅਤੇ ਗੋਂਸਇ-ਆਜ਼ਮ ਮਹੀਉਦੀਨ ਸੀ। ਇਨ੍ਹਾਂ ਦੇ ਨਾਂ ਨਾਲ ਕਈ ਕਰਾਮਾਤਾਂ 

ਜੁੜੀਆਂ ਹੋਈਆਂ ਹਨ। ਇਨ੍ਹਾਂ ਦਾ ਜਨਮ ਗੀਲਾਨ (ਈਰਾਨ) ਵਿੱਚ 1078 ਈ: ਵਿੱਚ ਅਤੇ 

ਦੇਹਾਂਤ 22 ਫਰਵਰੀ 1166 ਈ: ਵਿੱਚ ਹੋਇਆ। ਇਨ੍ਹਾਂ ਦਾ ਮਜ਼ਾਰ ਬਗ਼ਦਾਦ ਵਿੱਚ ਹੈ। ਇਹ 

“ਕਾਦਰੀ” ਸੂਫ਼ੀ ਫ਼ਿਰਕੇ ਦੇ ਬਾਨੀ ਮੰਨੇ ਜਾਂਦੇ ਹਨ। ਇਨ੍ਹਾਂ ਦੇ ਬਾਰੇ ਰੱਬੀ ਗਿਆਨ ਦੀਆਂ ਕਈ 
੨1 58004 280 2000। 2। ੬09 26 __1%੧0੧15॥0੫960੧%॥.0।। 


ਪ੍ਰਸਤਾਵਨਾ 


ਪੁਸਤਕਾਂ ਪਹਿਲਾਂ ਵੀ ਲਿਖੀਆਂ ਮਿਲਦੀਆਂ ਹਨ?"?5?। ਇਨ੍ਹਾਂ ਦੇ ਮਜ਼ਾਰ `ਤੇ ਸੱਤਾਂ-ਮੁਨਾਰਿਆਂ 
ਵਾਲੀ ਮਸਜਿਦ ਹੈ, ਜੋ ਉਨ੍ਹਾਂ ਦੇ ਗੱਦੀਨਸ਼ੀਨ ਪੁੱਤਰ ਨੇ ਬਣਵਾਈ ਸੀ। ਸ਼ੇਖ਼ ਅਬਦੁਲ ਕਾਦਰ 
ਗੀਲਾਨੀ ਦੇ ਉੱਤਰ-ਅਧਿਕਾਰੀਆਂ ਨੂੰ “ਪੀਰ ਦਸਤਗੀਰ” ਕਿਹਾ ਜਾਂਦਾ ਹੈ। ਗੁਰੂ ਨਾਨਕ ਜੀ 
ਦੇ ਸਮੇਂ ਜੋ ਸ਼ੇਖ਼ ਅਬਦੁਲ ਕਾਦਰ ਗੀਲਾਨੀ ਦੇ ਮਜ਼ਾਰ `ਤੇ ਸੀ, ਉਸ ਦਾ ਨਾਂ ਵੀ ਜਨਮਸਾਖੀਆਂ 
ਵਿੱਚ ਪੀਰ ਦਸਤਗੀਰ ਹੀ ਲਿਖਿਆ ਹੋਇਆ ਹੈ। ਭਾਈ ਗੁਰਦਾਸ ਜੀ ਨੇ ਵਾਰ ਪਹਿਲੀ, ਪਉੜੀ 
ਪੈਂਤੀਵੀ' ਵਿੱਚ ਪੀਰ ਦਸਤਗੀਰ ਦਾ ਕਥਨ ਕੀਤਾ ਹੈ ਅਤੇ ਭਾਈ ਸੰਤੋਖ ਸਿੰਘ ਨੇ ਵੀ ਪੀਰ 
ਦਸਤਗੀਰ ਉਦਾਰ ਅੰਕਿਤ ਕੀਤਾ ਹੈ।ਵੇਖੋ ਅਧਿਆਇ 34, ਉਤਰਾਰਧ, ਭਾਗ ਦੂਜਾ। 
(2) ਬਹਾਉੱਦੀਨ ਜ਼ਕਰੀਆ: ਇਹ “ਮੁਲਤਾਨ ਸ਼ਹਿਰ” ਦੇ ਵਸਨੀਕ ਸਨ। ਇਨ੍ਹਾਂ ਦਾ ਜਨਮ 
ਕੋਟ-ਕਰੋਰ, ਜ਼ਿਲ੍ਹਾ ਮੁਲਤਾਨ (ਪਾਕਿਸਤਾਨ) ਵਿੱਚ 1170 ਈ: ਨੂੰ ਹੋਇਆ। ਇਹ 'ਕੁਤਬਦੀਨ 
ਮੁਹੰਮਦ” ਦੇ ਪੁੱਤਰ ਅਤੇ “ਜਮਾਲਉਦੀਨ ਕੁਰੈਸ਼ੀ” ਦੇ ਪੋਤਰੇ ਸਨ। ਧਾਰਮਕ-ਵਿੱਦਿਆ 
ਪ੍ਰਾਪਤ ਕਰਨ ਪਿੱਛੋਂ ਇਹ ਬਗ਼ਦਾਦ ਚਲੇ ਗਏ ਤੇ 'ਸ਼ੇਖ਼ ਸ਼ਹਾਬਉੱਦੀਨ ਸੁਹਰਾਵਰਦੀ” ਦੇ 
ਮੁਰੀਦ ਬਣ _ਗਏ। ਉਸ ਪਿੱਛੋਂ ਮੁਲਤਾਨ ਵਾਪਸ ਆ ਗਏ ਅਤੇ ਇੱਥੇ ਆ ਕੇ "ਸ਼ੇਖ਼ 
ਫ਼ਰੀਦੁਦੀਨ ਸ਼ੱਕਰਗੰਜ” ਨਾਲ ਇਨ੍ਹਾਂ ਦੀ ਗੂੜ੍ਹੀ ਮਿੱਤਰਤਾ ਹੋ ਗਈ। ਬਹਾਉਦੀਨ ਜ਼ਕਰੀਆ 
ਦਾ ਦਿਹਾਂਤ 7 ਨਵੰਬਰ 1266 ਈ: ਨੂੰ ਮੁਲਤਾਨ ਵਿੱਚ ਹੀ ਹੋਇਆ। ਇਨ੍ਹਾਂ ਦੀ ਬਹੁਤ ਮਾਨਤਾ 
ਸੀ ਤਹੀ ਵਾਲ ਰਵੀ ਮੇ ਜਾਂ ਨ। ਇਨ੍ਹਾਂ ਲੋ ਆਪਣੇ ਜਸ਼ਨਾਂ ਵਸਤੇ ਕਹਤ ਵੌਲਤ 
ਛੱਡੀ 

ਸ਼ੇਖ਼ ਬਹਾਉੱਦੀਨ ਮਖ਼ਦੂਮ, ਜੋ ਕਿ ਗੁਰੂ ਨਾਨਕ ਦੇਵ ਜੀ ਦੇ ਵੇਲੇ 'ਸ਼ੇਖ਼ ਬਹਾਉ 
ਦੀਨ ਜ਼ਕਰੀਆ” ਦੀ ਗੱਦੀ `ਤੇ ਬੈਠੇ ਹੋਏ ਸਨ, ਉਹ ਮਖ਼ਦੂਮ ਸ਼ੇਖ਼ ਯੂਸਫ਼ ਦੇ ਪੋਤੇ ਸਨ। 
“ਆਇਨੇ-ਅਕਬਰੀ` ਅਨੁਸਾਰ ਮੁਲਤਾਨ ਦੇ ਇਸ ਕੁਰੈਸ਼ੀ ਘਰਾਣੇ ਵਿੱਚੋਂ ਕੇਵਲ ਸ਼ੇਖ਼ ਯੂਸਫ਼ 
ਨੇ ਹੀ ਮੁਲਤਾਨ 'ਤੇ 17 ਸਾਲ ਰਾਜ ਕੀਤਾ। ਇਸ ਦਾ ਦਿਹਾਂਤ ਬਹਿਲੋਲ ਲੋਧੀ ਦੇ ਰਾਜ ਦੇ 
ਅਰੰਭ ਵਿੱਚ ਹੋਇਆ। ਸ਼ੇਖ਼ ਬਹਾਉਦੀਨ, ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸਨ”?। 
ਜਨਮਸਾਖੀਆਂ ਵਿੱਚ ਇਸ ਨੂੰ “ਮਖਦੂਮ ਬਹਾਵਦੀ” ਕਰਕੇ ਲਿਖਿਆ ਹੈ£'“22। ਗੁਰੂ ਨਾਨਕ 
ਦੇਵ ਜੀ ਦੀ 'ਸ਼ੇਖ਼ ਬਹਾਉੱਦੀਨ ਮਖ਼ਦੂਮ' ਨਾਲ ਗੱਲਬਾਤ ਮੁਲਤਾਨ ਵਿੱਚ ਹੋਈ। 

“ਰੁਕਓਲਦੀਨ ਅਬੁਲ ਫਤਾ” 'ਬਹਾਵਲ ਹੱਕ” ਦੇ ਪੋਤਰੇ ਸਨ। ਜਦੋਂ “ਇਬਨ 
ਬਤੋਤਾ” 1334 ਈਸਵੀ ਵਿੱਚ ਮੁਲਤਾਨ ਆਇਆ ਤਾਂ ਉਸ ਸਮੇਂ ਇਹ ਮੁਲਤਾਨ ਵਿੱਚ ਰਹਿੰਦੇ 
ਸਨ। ਇਹ 'ਸ਼ੇਖ਼ ਨਿਜ਼ਾਮਉੱਦੀਨ ਔਲੀਆ” ਦੇ ਸਮਕਾਲੀ ਸਨ। “ਓਰੀਐਂਟਲ 
ਡਿਕਸ਼ਨਰੀ” ਅਨੁਸਾਰ 'ਸ਼ੇਖ਼ ਜਲਾਲ ਮਖਦੂਮ-ਇ-ਜਹਾਨੀਆ” ਇਨ੍ਹਾਂ ਦੇ ਮੁਰੀਦ ਸਨ। ਇਨ੍ਹਾਂ 
ਦਾ ਮਜ਼ਾਰ ਮੁਲਤਾਨ ਦੇ ਕਿਲ੍ਹੇ ਦੇ ਦੱਖਣ-ਪੱਛਮ ਵੱਲ ਹੈ£“27। ਭਾਈ ਸੰਤੋਖ ਸਿੰਘ ਜੀ ਨੇ 
ਇਨ੍ਹਾਂ ਨੂੰ ਪੀਰ ਬਹਾਵਲੀ ਕਰਕੇ ਲਿਖਿਆ ਹੈ (ਵੇਖੋ, ਅਧਿਆਇ 37, ਅੰਕ 31)। ਇਸ 
ਅਧਿਆਇ ਵਿੱਚ ਪੀਰ ਰੁਕਨਦੀਨ ਦੀ ਗੁਰੂ ਨਾਨਕ ਸਾਹਿਬ ਨਾਲ ਵਾਰਤਾਲਾਪ ਲਿਖੀ ਹੈ। 


(3) ਸ਼ੇਖ਼ ਫਰੀਦ ਸ਼ੱਕਰਗੰਜ (ਫ਼ਰੀਦਓਦੀਨ ਸ਼ੇਖ਼): ਇਹ ਬੜੀ ਮਾਨਤਾ ਵਾਲੇ ਮੁਸਲਮਾਨ 
ਸੂਫ਼ੀ ਫ਼ਕੀਰ ਹੋਏ ਹਨ, ਜਿਨ੍ਹਾਂ ਨੂੰ “ਸ਼ੱਕਰਗੰਜ” ਵਜੋਂ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ 
ਕਿ ਉਨ੍ਹਾਂ ਦੇ ਮੂੰਹ ਵਿੱਚ ਮਿੱਟੀ ਵੀ ਖੰਡ ਬਣ ਜਾਂਦੀ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਸ਼ੇਖ਼ 


5।। 53000 8001 50101 ਹ। ੬039 ੧3101500੫੧)6011.60।। 


27 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਜਲਾਲੁੱਦੀਨ ਸੁਲੇਮਾਨ ਸੀ, ਜੋ ਕਾਬਲ ਦੇ ਫ਼ੱਰਖ਼ਸ਼ਾਹ ਦੇ ਖਾਨਦਾਨ ਵਿੱਚੋਂ ਸਨ। 

ਫ਼ਰੀਦ ਸ਼ੱਕਰਗੰਜ, ਖੁਆਜਾ ਕੁਤਬਦੀਨ ਬਖਤਿਆਰ ਕਾਕੀ ਦੇ ਮੁਰੀਦ ਸਨ ਅਤੇ 
ਸ਼ੇਖ਼ ਬਹਾਉੱਦੀਨ ਜ਼ਕਰੀਆ ਦੇ ਸਮਕਾਲੀ ਸਨ। ਇਨ੍ਹਾਂ ਦਾ ਜਨਮ 1173 ਈ: ਨੂੰ ਹੋਇਆ 
ਤੇ ਦੇਹਾਂਤ 17 ਅਕਤੂਬਰ 1266 ਈ: ਨੂੰ ਹੋਇਆ।“ ““? ਇਨ੍ਹਾਂ ਦਾ ਮਜ਼ਾਰ ਅਜੋਧਨ ਵਿੱਚ 
ਹੈ, ਜਿਸ ਨੂੰ ਪਾਕਪਟਨ ਕਿਹਾ ਜਾਂਦਾ ਹੈ। ਇਨ੍ਹਾਂ ਦੀ ਬਰਸੀ 'ਤੇ ਹਰ ਸਾਲ ਉਰਸ ਮਨਾਇਆ 
ਜਾਂਦਾ ਹੈ, ਜਿੱਥੇ ਦੂਰੋਂ-ਦੂਰੋਂ' ਲੋਕ ਜ਼ਿਆਰਤ ਕਰਨ ਆਉਂਦੇ ਹਨ”'%5?। 

ਸ਼ੇਖ਼ ਇਬਰਾਹੀਮ, ਗੁਰੂ ਨਾਨਕ ਦੇਵ ਜੀ ਦੇ ਸਮੇ' ਸ਼ੇਖ਼ ਫਰੀਦ ਸ਼ੱਕਰਗੰਜ ਦੀ ਗੱਦੀ 
'ਤੇ ਬੈਠੇ ਸਨ, ਜਿਨ੍ਹਾਂ ਨੂੰ “ਫ਼ਰੀਦ ਸਾਨੀ” ਵੀ ਕਿਹਾ ਜਾਂਦਾ ਹੈ। ਗੁਰੂ ਨਾਨਕ ਜੀ ਇਨ੍ਹਾਂ ਨੂੰ 
ਮਿਲਣ ਲਈ ਪਾਕਪਟਨ ਗਏ ਸਨ ਅਤੇ ਉਨ੍ਹਾਂ ਨਾਲ ਹੋਈ ਗੱਲਬਾਤ ਦਾ ਸਾਰ ਪੁਰਾਤਨ 
ਜਨਮਸਾਖੀ ਵਿੱਚ ਦਿੱਤਾ ਹੈ। ਸ਼ੇਖ਼ ਇਬਰਾਹੀਮ ਨੂੰ ਪੁਰਾਤਨ ਜਨਮਸਾਖੀ ਵਿੱਚ 'ਸ਼ੇਖ਼ ਬ੍ਰਹਮ” 
ਵੀ ਲਿਖਿਆ ਹੈਓ$?। ਭਾਈ ਸੰਤੋਖ ਸਿੰਘ ਜੀ ਨੇ ਅਧਿਆਇ 33 ਵਿੱਚ, ਇਨ੍ਹਾਂ ਦੀ ਗੁਰੂ 
ਨਾਨਕ ਸਾਹਿਬ ਨਾਲ ਹੋਈ ਲੰਮੀ ਵਾਰਤਾਲਾਪ ਲਿਖੀ ਹੈ। 


(4) ਸ਼ੇਖ਼ ਨਿਜਾਮੁਦੀਨ ਔਲੀਆ : ਇਹ ਸ਼ੇਖ਼ ਫ਼ਰੀਦੁਦੀਨ ਸ਼ੱਕਰਗੰਜ ਦੇ ਉੱਘੇ ਮੂਰੀਦ 
ਸਨ। ਇਨ੍ਹਾਂ ਨੂੰ ਸੁਲਤਾਨ-ਉਲ-਼ੇਖ਼ ਕਿਹਾ ਜਾਂਦਾ ਹੈ। ਇਨ੍ਹਾਂ ਦਾ ਜਨਮ “ਬਦਾਈਉਂ"' 27? 
ਵਿੱਚ 1236 ਈ: ਨੂੰ ਹੋਇਆ ਅਤੇ ਦੇਹਾਂਤ 1326 ਈ: ਨੂੰ ਦਿੱਲੀ ਵਿੱਚ ਹੋਇਆ। ਇੱਥੇ 
ਇਨ੍ਹਾਂ ਦਾ ਮਜ਼ਾਰ ਹੈ, ਜਿੱਥੇ ਅਜੇ ਵੀ ਅਨੇਕਾਂ ਮੁਸਲਮਾਨ ਜ਼ਿਆਰਤ ਕਰਨ ਆਉਂਦੇ ਹਨ। 
ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਸਾਹਿਬ ਅੱਗੇ ਪੀਰ ਨਿਜ਼ਾਮੁਦੀਨ ਦੇ ਗੱਦੀਨਸ਼ੀਨ ਦੀ 
ਬੇਨਤੀ ਨੂੰ ਅੰਕ 40, ਅਧਿਆਇ 21 ਵਿੱਚ ਲਿਖਿਆ ਹੈ: 

ਪੀਰ ਨਿਜ਼ਾਮਦੀਨ ਕਰ ਜੋਰੀ। ਬੋਲਕੋ ਹ੍ਰੈ ਕਰ ਦੀਨ ਬਹੋਰੀ। ॥ ੩੯ ॥ 

“ਸਭ ਹੀ ਸ਼ਰਨ ਤੁਮਾਰੀ ਆਏ। ਅਬ ਪੁਨਿ ਕੁੰਚਰ ਦੇਹੁ ਜਿਵਾਏ । 

ਤਵ ਖੁਦਾਇ ਮੈਂ' ਭੇਦ ਨ ਕੋਊ।ਚਹਹੁ ਜੁ ਉਰ ਮਹਿ' ਕਰ ਹੋ ਸੋਊ॥੪੦॥ 


(5) ਸ਼ੇਖ਼ ਜਲਾਲ ਬੁਖ਼ਾਰੀ: ਸ਼ੇਖ਼ ਜਲਾਲ ਬੁਖ਼ਾਰੀ, ਜਿਨ੍ਹਾਂ ਨੂੰ ਮਖ਼ਦੂਮ ਜਹਾਨੀਆ ਜਹਾਂਗਸ਼ਤ 
ਕਿਹਾ ਜਾਂਦਾ ਹੈ, ਮੁਲਤਾਨ ਦੇ ਇਲਾਕੇ ਦੇ ਪ੍ਰਸਿੱਧ ਸੂਫ਼ੀ ਸੰਤ ਹੋਏ ਹਨ। ਇਨ੍ਹਾਂ ਦੇ ਪਿਤਾ ਦਾ 
ਨਾਂ ਸੱਯਦ ਅਹਿਮਦ ਕਬੀਰ ਸੀ ਤੇ ਦਾਦੇ ਦਾ ਨਾਂ ਸੱਯਦ ਜਲਾਲ ਬੁਖ਼ਾਰੀ ਸੀ। ਸ਼ੇਖ਼ ਜਲਾਲ 
ਰੁਕਨੁੱਦੀਨ ਅਬੁਲ-ਫ਼ੱਤਾ ਜੋ ਸ਼ੇਖ਼ ਬਹਾਉੱਦੀਨ ਜ਼ਕਰੀਆ ਦਾ ਪੋਤਾ ਸੀ, ਦੇ ਮੁਰੀਦ ਸਨ। ਕਿਹਾ 
ਜਾਂਦਾ ਹੈ ਕਿ ਇਨ੍ਹਾਂ ਨੇ ਸਾਰੀ ਦੁਨੀਆ ਦਾ ਸਫ਼ਰ ਕੀਤਾ, ਜਿਸ ਕਰਕੇ ਇਨ੍ਹਾਂ ਨੂੰ ਜਹਾਂ-ਗਸ਼ਤ 
ਕਿਹਾ ਜਾਂਦਾ ਹੈ। ਇਨ੍ਹਾਂ ਨੇ ਮੱਕੇ ਦੀ ਜ਼ਿਆਰਤ ਸੱਤ ਵਾਰ ਕੀਤੀ ਤੇ ਉੱਥੋਂ ਇੱਕ ਪੱਥਰ ਲੈ 
ਕੇ ਆਏ, ਜਿਸ ਉੱਪਰ ਹਜ਼ਰਤ ਮੁਹੰਮਦ ਦੇ ਪੈਰਾਂ ਦੇ ਨਿਸ਼ਾਨ ਸਨ। ਇਹ ਪੱਥਰ ਉਨ੍ਹਾਂ ਨੇ 
ਆਪਣੇ ਮੁਰੀਦ ਬਾਦਸ਼ਾਹ ਫ਼ਿਰੋਜ਼ਸ਼ਾਹ ਤੁਗ਼ਲਕ ਨੂੰ ਦਿੱਤਾ ਸੀ। 

ਸ਼ੇਖ਼ ਜਲਾਲ ਦਾ ਜਨਮ 8 ਫਰਵਰੀ 1308 ਈ: ਨੂੰ ਹੋਇਆ ਤੇ ਦਿਹਾਂਤ 1384 ਈ: 
ਨੂੰ ਹੋਇਆ। ਉਨ੍ਹਾਂ ਦਾ ਮਜ਼ਾਰ ਉੱਚ ਅਸਥਾਨ (ਪੁਰਾਣੀ ਰਿਆਸਤ ਬਹਾਵਲਪੁਰ) ਮੁਲਤਾਨ 
ਵਿੱਚ ਸਥਿਤ ਹੈ। ਉਨ੍ਹਾਂ ਦੇ ਮਜ਼ਾਰ `ਤੇ ਫ਼ਾਰਸੀ ਵਿੱਚ ਸ਼ਿਲਾਲੇਖ ਉਕਰੀ ਹੋਈ ਹੈ, ਜਿਸ ਦੀ 


5।। 58000 8001 5010੧ 4। 08738 1੧8॥੧0੧੫1£॥0੧੧96018॥.0।। 


ਪ੍ਰਸਤਾਵਨਾ 


ਜ਼ਿਆਰਤ ਕਰਨ ਲਈ ਦੁਰ-ਦੁਰ ਤੋ ਯਾਤਰੀ ਆਉਂਦੇ ਹਨ। ਇਹ ਇਸਲਾਮ ਦਾ ਵੱਡਾ 
ਕੇਂਦਰ ਮੰਨਿਆ ਜਾਂਦਾ ਹੈਂ “59। 

ਆਮ ਤੌਰ 'ਤੇ ਹੁਣ ਵੱਡਾ ਪੁੱਤਰ ਹੀ ਮਖ਼ਦੂਮ ਬਣਦਾ ਹੈ, ਪਰ ਮਖ਼ਦੂਮ-ਇ- 
ਜਹਾਨੀਆ ਦੀ ਮੌਤ ਪਿੱਛੋਂ ਇਸ ਦਾ ਛੋਟਾ-ਭਰਾ ਗੱਦੀ ਉੱਤੇ ਬੈਠਿਆ। ਗੁਰੂ ਨਾਨਕ ਸਾਹਿਬ 
ਦੇ ਸਮੇਂ ਜੋ ਮਖ਼ਦੂਮ ਸਨ, ਉਹ ਇਨ੍ਹਾਂ ਦੀ ਔਲਾਦ ਵਿੱਚੋਂ ਸੀ ਤੇ ਉਸ ਦਾ ਨਾਮ ਸ਼ੇਖ਼ ਹਾਜੀ 
ਅਬਦੁੱਲਾ ਸਾਹਿਬ ਬੁਖ਼ਾਰੀ ਸੀ। ਇਨ੍ਹਾਂ ਦਾ ਹਾਲ ਆਇਨ-ਇ-ਅਕਬਰੀ ਵਿੱਚ ਦਿੱਤਾ ਹੈ ਤੇ 
ਇਸ ਦਾ ਦੇਹਾਂਤ 1525-26 ਈ: ਵਿੱਚ ਹੋਇਆ£$??। ਇਨ੍ਹਾਂ ਦੇ ਨਾਲ ਗੁਰੂ ਨਾਨਕ 
ਸਾਹਿਬ ਦੀ ਹੋਈ ਗੱਲਬਾਤ ਨੂੰ ਅਧਿਆਇ 32, ਉਤਰਾਰਧ, ਭਾਗ ਦੂਜਾ ਵਿੱਚ ਵੇਖੋ । 


(6) ਸ਼ਮਸ ਤਬਰੇਜ਼: ਇਸ ਨਾਂ ਦੇ ਦੋ ਸੂਫ਼ੀ ਸੰਤ ਹੋਏ ਹਨ, ਪਹਿਲੇ ਮਖ਼ਦੂਮ ਸ਼ਾਹ 
ਸ਼ਮਸਉੱਦੀਨ ਸਨ, ਜਿਨ੍ਹਾਂ ਦਾ ਜਨਮ 1165 ਈ: ਵਿੱਚ “ਸਬਜ਼ਵਾਰ ਗ਼ਜ਼ਨੀ” ਵਿੱਚ ਹੋਇਆ। 
ਇਹ ਮੁਲਤਾਨ ਆਏ ਸਨ ਅਤੇ “ਅਨਲਹੱਕ” ਕਹਿਣ `ਤੇ ਮੁਲਤਾਨ ਦੇ ਹਾਕਮ ਨੇ ਇਨ੍ਹਾਂ ਨੂੰ 
ਤਸੀਹੇ ਦੇ ਕੇ ਮਾਰਿਆ ਸੀ। ਇਨ੍ਹਾਂ ਦਾ ਮਜ਼ਾਰ ਮੁਲਤਾਨ ਵਿੱਚ ਹੈ। ਇਨ੍ਹਾਂ ਦੀਆਂ ਕਈ 
ਰਵਾਇਤਾਂ, ਦੂਸਰੇ _ਸ਼ਮਸੁਦੀਨ ਮੁਹੰਮਦ ਤਬਰੇਜ਼ੀ ਨਾਲ ਰਲ ਗਈਆਂ ਹਨ। 

ਸ਼ਮਸੁੱਦੀਨ ਮੁਹੰਮਦ ਤਬਰੇਜ਼ੀ ਦਾ ਜਨਮ 1247 ਈ: ਨੂੰ ਤਬਰੇਜ਼ (ਈਰਾਨ) ਵਿੱਚ 
ਹੋਇਆ। ਇਹ ਇਰਾਨ ਦੇ ਪ੍ਰਸਿੱਧ ਸੂਫ਼ੀ ਕਵੀ “ਮੌਲਾਨਾ ਰੂਮੀ” ਦੇ ਮੁਰਸ਼ਦ ਸਨ। ਅਨਲਹੱਕ 
ਕਹਿਣ `ਤੇ ਇਨ੍ਹਾਂ ਦੀ ਖੱਲ ਲਾਹੀ ਗਈ ਸੀ(59)। 

ਭਾਈ ਵੀਰ ਸਿੰਘ ਜੀ ਅਨੁਸਾਰ, ਜਿੱਥੇ ਸ਼ਮਸ ਤਬਰੇਜ਼ ਦੀ ਖ਼ਾਨਗਾਹ `ਤੇ ਬੈਠ ਕੇ, 
ਗੁਰੂ ਨਾਨਕ ਜੀ ਨੇ ਦੂਸਰੇ ਫ਼ਕੀਰਾਂ ਨਾਲ ਗੱਲਬਾਤ ਕੀਤੀ ਸੀ, ਉੱਥੇ ਇੱਕ ਮੰਜੀ ਹੋਇਆ 
ਕਰਦੀ ਸੀ ਅਤੇ ਇੱਕ ਗ੍ਰੰਥੀ ਉੱਥੇ ਰਹਿੰਦਾ ਹੁੰਦਾ ਸੀ। ਉਸ ਦੇ ਉੱਥੋਂ ਚਲੇ ਜਾਣ ਤੋਂ ਬਾਅਦ 
ਖ਼ਾਨਗਾਹ ਵਾਲਿਆਂ ਨੇ ਉਸ ਥਾਂ `ਤੇ ਕੰਧ ਬਣਾ ਦਿੱਤੀ। (ਵੇਖੋ ਭਾਈ ਵੀਰ ਸਿੰਘ ਜੀ ਦਾ ਨੋਟ, 
ਨਾਨਕ-ਪ੍ਰਕਾਸ਼, ਪੰਨਾ 1072) ਸ਼ਮਸ ਤਬਰੇਜ਼ ਦੀ ਵਾਰਤਾ ਲਈ ਵੇਖੋ, ਅੰਕ 4,ਅਧਿਆਇ 
37, ਉਤਰਾਰਧ, ਭਾਗ ਦੂਜਾ। 


(7) ਮਨਸੂਰ ਹੱਲਜ: ਇਨ੍ਹਾਂ ਦਾ ਅਸਲ ਨਾਮ ਸ਼ੇਖ਼ ਹੁਸੈਨ ਹੱਲਜ ਸੀ। ਇਹ 'ਬੈਜ਼ਾ” (ਅਰਬ 
ਦੇ ਸ਼ਹਿਰ) ਦੇ ਰਹਿਣ ਵਾਲੇ ਸਨ ਅਤੇ ਰੂੰ-ਪਿੰਜਣ ਦਾ ਕੰਮ ਕਰਦੇ ਸਨ। ਇਨ੍ਹਾਂ ਬਾਰੇ 
ਮੁਸਲਮਾਨਾਂ ਦੀਆਂ ਵੱਖ-ਵੱਖ ਧਾਰਨਾਵਾਂ ਹਨ। ਜ਼ਿਆਦਾ ਲੋਕ ਇਨ੍ਹਾਂ ਨੂੰ ਉੱਚ-ਕੋਟੀ ਦੇ ਸੰਤ 
ਮੰਨਦੇ ਹਨ ਅਤੇ ਕੁਝ ਇਨ੍ਹਾਂ ਨੂੰ ਜਾਦੂਗਰ ਸਮਝਦੇ ਹਨ। ਮਨਸੂਰ ਨੇ “ਅਨਲਹੱਕ` ਐਲਾਨ 
ਕੀਤਾ ਸੀ, ਜਿਸ ਦਾ ਭਾਵ 'ਮੈਂ ਰੱਬ ਹਾਂ” ਜਾਂ 'ਮੈ' ਸੱਚ ਹਾਂ” ਹੈ। ਅਜਿਹਾ ਕਹਿਣ `ਤੇ ਬਗ਼ਦਾਦ 
ਦੇ ਖ਼ਲੀਫ਼ਾ ਨੇ ਉਨ੍ਹਾਂ ਨੂੰ ਤਸੀਹੇ ਦੇ ਕੇ ਮਾਰਨ ਦਾ ਹੁਕਮ ਦਿੱਤਾ। ਉਨ੍ਹਾਂ ਨੂੰ 922 ਈ: ਵਿੱਚ ਮਰਵਾ 
ਦਿੱਤਾ ਗਿਆ ਸੀ। ਸੂਫੀ-ਸੰਤ ਉਨ੍ਹਾਂ ਨੂੰ ਇੱਕ ਮਹਾਨ ਆਤਮਕ-ਉੱਚਤਾ ਵਾਲੇ ਸ਼ਹੀਦ ਸਮਝਦੇ 

ਸਨ£?17। ਭਾਈ ਸੰਤੋਖ ਸਿੰਘ ਨੇ ਮਨਸੂਰ ਦੀ ਵਾਰਤਾਲਾਪ ਨੂੰ ਸ਼ਮਸ ਤਬਰੇਜ਼ ਨਾਲ ਜੋੜਿਆ 
ਹੈ, ਵੇਖੋ ਅਧਿਆਇ 37, ਅੰਕ 58 ਅਤੇ 59, ਉਤਰਾਰਧ ਭਾਗ ਦੂਜਾ। 


5।। 53000 8000 50101 ਹ। €09੫/ 29 _ 180011ਇ00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


(8) ਵਲੀ ਕੰਧਾਰੀ: “ਅਟਕ ਜ਼ਿਲ੍ਹਾ ਗਜ਼ਟੀਅਰ” (1930) ਸਫ਼ਾ 520-21 ਅਨੁਸਾਰ 
“ਵਲੀ ਕੰਧਾਰੀ” ਨੂੰ ਬਾਬਾ ਵਲੀ ਕੰਧਾਰੀ ਵੀ ਕਿਹਾ ਜਾਂਦਾ ਹੈ, ਉਹ ਕੰਧਾਰ (ਅਫ਼ਗ਼ਾਨਿਸਤਾਨ) 
ਤੋਂ ਆਏ ਸਨ। ਇਨ੍ਹਾਂ ਦੀ ਇਬਾਦਤ ਕਰਨ ਦੀ ਥਾਂ ਪਹਾੜੀ ਦੀ ਚੋਟੀ `ਤੇ ਹੈ। ਇਨ੍ਹਾਂ ਨੇ 
ਮੌਜੂਦਾ “ਹਸਨ ਅਬਦਾਲ”, ਗੁਰਦੁਆਰਾ ਪੰਜਾ ਸਾਹਿਬ, ਜ਼ਿਲ੍ਹਾ ਅਟਕ (ਪਾਕਿਸਤਾਨ) ਦੇ 
ਕੋਲ ਇੱਕ ਪੁਰਾਣੀ ਮਸਜਿਦ ਵਿੱਚ ਚਾਲੀ ਦਿਨ ਰੋਜ਼ਾ ਰੱਖਿਆ, ਜਿਸ ਕਰਕੇ ਇਹ ਪ੍ਰਸਿੱਧ ਹੋ 
ਗਏ। ਜਦੋਂ ਗੁਰੂ ਨਾਨਕ ਸਾਹਿਬ ਇੱਥੇ ਆਏ ਤਾਂ ਉਨ੍ਹਾਂ ਨੇ ਵਲੀ-ਕੰਧਾਰੀ ਕੋਲੋਂ ਪਾਣੀ 
ਮੰਗਿਆ ਪਰ ਉਸ ਨੇ ਨਹੀਂ ਦਿੱਤਾ। ਗੁਰੂ ਨਾਨਕ ਸਾਹਿਬ ਨੂੰ ਕਾਫ਼ਰ ਸਮਝ ਕੇ ਉਸ ਨੇ ਇੱਕ 
ਬਹੁਤ ਵੱਡਾ ਪੱਥਰ ਹੇਠਾਂ ਗੁਰੂ ਜੀ ਵੱਲ ਰੇੜ੍ਹ ਦਿੱਤਾ, ਜੋ ਗੁਰੂ ਸਾਹਿਬ ਨੇ ਹੱਥ ਨਾਲ ਰੋਕ 
ਲਿਆ। ਪਾਣੀ ਦੀ ਲੋੜ ਪੂਰੀ ਕਰਨ ਲਈ ਗੁਰੂ ਸਾਹਿਬ ਨੇ ਉਸ ਥਾਂ 'ਤੇ ਪਹਾੜ ਵਿੱਚ ਆਪਣੀ 
ਸੋਟੀ ਖੋਭ ਦਿੱਤੀ ਤੇ ਚਸ਼ਮੇ ਦੀ ਧਾਰਾ ਵਹਿ ਤੁਰੀ। ਇਹ ਚਸ਼ਮਾ ਹੁਣ ਤੱਕ ਵਗਦਾ ਹੈ£'?22। 
ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਇੱਥੇ ਗੁਰਦੁਆਰਾ “ਪੰਜਾ ਸਾਹਿਬ” ਬਣਿਆ ਹੋਇਆ 
ਹੈ। (ਵਿਸਥਾਰ ਲਈ ਵੇਖੋ, ਪੰਜਾ ਸਾਹਿਬ ਦੀ ਸਾਖੀ, ਅਧਿਆਇ 14, ਉਤਰਾਰਧ ਭਾਗ ਪਹਿਲਾ) 


(9) ਸ਼ਾਹ ਸ਼ਰਫ਼: ਭਾਈ ਸੰਤੋਖ ਸਿੰਘ ਜੀ ਨੇ ਸ਼ਾਹ ਸ਼ਰਫ਼ ਅਤੇ ਗੁਰੂ ਨਾਨਕ ਦੇਵ ਜੀ ਦੀ 
ਮੁਲਾਕਾਤ ਕੰਧਾਰ ਵਿੱਚ ਕਰਵਾਈ ਹੈ। ਹੋ ਸਕਦਾ ਹੈ ਕਿ ਇਹ ਕੋਈ ਹੋਰ ਸ਼ਾਹ ਸ਼ਰਫ਼ ਹੋਵੇ। 
ਪ੍ਰਸਿੱਧ ਫ਼ਕੀਰ 'ਬੂ-ਅਲੀ ਕਲੰਦਰ ਸ਼ੇਖ਼ ਸ਼ਰਫ਼ਉੱਦੀਨ” ਹੋਏ ਹਨ। ਇਨ੍ਹਾਂ ਨੂੰ ਸ਼ਾਹ ਸ਼ਰਫ਼ 
ਕਰਕੇ ਸੱਦਿਆ ਜਾਂਦਾ ਹੈ। ਇਨ੍ਹਾਂ ਦਾ ਦਿਹਾਂਤ 1325 ਈ: ਵਿਚ ਹੋਇਆ£'””?। ਇਨ੍ਹਾਂ ਦਾ 
ਮਜ਼ਾਰ ਪਾਨੀਪਤ ਵਿੱਚ ਬਣਿਆ ਹੋਇਆ ਹੈ, ਜੋ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ, ਸੂਫੀ- 
ਫ਼ਕੀਰਾਂ ਦਾ ਇੱਕ ਵੱਡਾ ਕੇਂਦਰ ਸੀ। 

ਗੁਰੂ ਜੀ ਦੇ ਵੇਲੇ ਸ਼ਾਹ ਸ਼ਰਫ਼ ਦੇ ਮਜ਼ਾਰ `ਤੇ ਮੁੱਖ ਈਦੁਲ ਕਬੀਰ ਸੀ, ਜੋ ਕਰਨੀ 
ਵਾਲਾ ਫ਼ਕੀਰ ਮੰਨਿਆ ਜਾਂਦਾ ਸੀ। ਇਸ ਦਾ ਦਿਹਾਂਤ 1540 ਈ: ਵਿੱਚ ਹੋਇਆ। ਇਸ ਦੇ 
ਕਈ ਨਾਂ ਸਨ, ਜਿਨ੍ਹਾਂ ਵਿੱਚ ਇੱਕ ਨਾਂ “ਸ਼ੇਖ਼ ਤਾਹਰ” ਵੀ ਸੀ। ਇਸ ਨੂੰ ਪੁਰਾਤਨ ਜਨਮਸਾਖੀ 
ਵਿੱਚ ਸ਼ੇਖ਼ ਟਟੀਹਰ” ਕਰਕੇ ਲਿਖਿਆ ਹੈ। ਭਾਈ ਸੰਤੋਖ ਸਿੰਘ ਜੀ ਦੇ ਅਨੁਸਾਰ ਸ਼ਾਹ 
ਸ਼ਰਫ਼, ਗੁਰੂ ਨਾਨਕ ਸਾਹਿਬ ਜੀ ਨੂੰ ਕੰਧਾਰ ਵਿਖੇ ਮਿਲਿਆ ਸੀ, (ਵੇਖੋ, ਅਧਿਆਇ 36, 


2 ੧ 


ਅੰਕ 15, ਉਤਰਾਰਧ ਭਾਗ ਦੂਜਾ) 


(10) ਸ਼ੇਖ਼ ਇਬਰਾਹੀਮ ਅਦਹਮ: ਇਹ ਬਲਖ਼ ਦਾ ਬਾਦਸ਼ਾਹ ਸੀ ਜੋ ਬਾਦਸ਼ਾਹੀ ਛੱਡ ਕੇ 
ਦਰਵੇਸ਼ ਬਣ ਗਿਆ ਸੀ। ਕਿਹਾ ਜਾਂਦਾ ਹੈ ਕਿ ਉਸ ਨੇ ਸੁਪਨੇ ਵਿੱਚ ਵੇਖਿਆ ਕਿ ਘਰ ਦੇ 
ਕੋਠੇ `ਤੇ ਇੱਕ ਆਦਮੀ ਕੋਈ ਚੀਜ਼ ਲੱਭ ਰਿਹਾ ਹੈ। ਉਸ ਨੇ ਪੁੱਛਿਆ ਕਿ ਤੂੰ ਕੀ ਵੇਖ ਰਿਹਾ 
ਹੈਂ? ਤਾਂ ਉਸ ਆਦਮੀ ਨੇ ਜਵਾਬ ਦਿੱਤਾ ਕਿ ਉਸ ਦਾ ਊਠ ਗੁਆਚ ਗਿਆ ਹੈ। “ਬਲਖ਼” ਦੇ 
ਬਾਦਸ਼ਾਹ ਨੇ ਫਿਰ ਕਿਹਾ, ਤੁਸੀਂ ਕਿੰਨੇ ਬੇਵਕੂਫ਼ ਹੋ ਕਿ ਊਠ ਨੂੰ ਘਰ ਦੀ ਛੱਤ 'ਤੇ ਲੱਭ ਰਹੇ 
ਹੋ।” ਉਸ ਮਨੁੱਖ ਨੇ ਜਵਾਬ ਦਿੱਤਾ ਕਿ ਤੁਸੀਂ ਵੀ ਮਹਾਂਮੂਰਖ ਹੋ, ਜੋ ਰੱਬ ਨੂੰ ਆਪਣੇ ਰਾਜ- 
ਭਾਗ ਦੀਆਂ ਮੁਸ਼ਕਲਾੰ ਤੇ ਫ਼ਿਕਰਾਂ ਵਿੱਚੋਂ ਲੱਭਦੇ ਹੋ। 


5।। 53000 8000 50101 ਹ। ੬0330 ੧3101500੫੧)6011.60।। 


ਪ੍ਰਸਤਾਵਨਾ 


ਇਬਰਾਹੀਮ ਉਸ ਦਿਨ ਤੋਂ ਹੀ ਤਖ਼ਤ ਅਤੇ ਰਾਜ ਤਿਆਗ ਕੇ, ਦਰਵੇਸ਼ ਬਣ 
ਗਿਆ। ਉਹ 110 ਸਾਲ ਜੀਵਿਆ ਸੀ?5?। (ਜ਼ਿਆਦਾ ਵਿਸਥਾਰ ਲਈ ਵੇਖੋ, ਅਧਿਆਇ 
37, ਉਤਰਾਰਧ ਭਾਗ ਦੂਜਾ, ਅੰਕ 36) 


(11) ਈਸਾ: ਭਾਈ ਸੰਤੋਖ ਸਿੰਘ ਨੇ ਈਸਾ ਦਾ ਕਥਨ ਮੁਸਲਮਾਨ ਸੂਫ਼ੀ ਫ਼ਕੀਰਾਂ ਦੇ ਹਵਾਲੇ 
ਨਾਲ ਦਿੱਤਾ ਹੈ। ਇਸ ਕਰਕੇ ਅਸੀਂ ਈਸਾ ਸਬੰਧੀ ਜਾਣਕਾਰੀ, ਸੂਫ਼ੀ ਫ਼ਕੀਰਾਂ ਨਾਲ ਹੀ ਦੇ 
ਰਹੇ ਹਾਂ। ਹਜ਼ਰਤ ਈਸਾ ਜਾਂ ਜੀਸਸ, ਫ਼ਲਸਤੀਨ ਦੇ ਰਹਿਣ ਵਾਲੇ ਸਨ। ਇਨ੍ਹਾਂ ਦਾ ਜਨਮ 
“ਮੇਰੀ” ਨਾਮਕ ਕੁਆਰੀ-ਕੰਨਿਆ ਦੇ ਘਰ “ਬੈਤਲਹਿਮ” ਵਿਖੇ ਹੋਇਆ ਸੀ। ਈਸਾਈਆਂ 
ਵਿੱਚ ਇਸ ਨੂੰ ਰੱਬ ਦਾ ਪੁੱਤਰ ਮੰਨਿਆ ਜਾਂਦਾ ਹੈ।ਈਸਾ ਨੇ ਤੀਹ-ਵਰ੍ਹੇ ਦੀ ਉਮਰ ਵਿੱਚ 
ਆਪਣਾ ਧਰਮ-ਪ੍ਰਚਾਰ ਅਰੰਭਿਆ ਤੇ ਕਈ ਚੇਲੇ ਬਣਾਏ, ਇਨ੍ਹਾਂ ਵਿੱਚ 12 ਮੁੱਖ (ਪ੍ਰਧਾਨ) 
ਚੇਲੇ ਗਿਣੇ ਜਾਂਦੇ ਹਨ।ਈਸਾ ਦੇ ਪ੍ਰਚਾਰ ਤੋਂ ਯਹੂਦੀ ਲੋਕ, ਈਸਾ ਦੇ ਵਿਰੋਧੀ ਹੋ ਗਏ ਸਨ। 

“ਯੂਰੋਸ਼ਲਮ” ਦਾ ਵੱਡਾ ਪਾਦਰੀ ਆਪਣੀ ਪ੍ਰਭਤਾ ਵਿੱਚ ਵਿਘਨ ਪੈਂਦਾ ਵੇਖ ਕੇ 
ਹਜ਼ਰਤ ਈਸਾ ਦਾ ਸਖ਼ਤ ਵੈਰੀ ਬਣ ਗਿਆ। ਉਸ ਉੱਤੇ ਇਹ ਦੋਸ਼ ਲਾਇਆ ਕਿ ਇਹ 
ਆਪਣੇ-ਆਪ ਨੂੰ ਖ਼ੁਦਾ ਦਾ ਪੁੱਤਰ ਸਮਝਦਾ ਹੈ। ਈਸਾ `ਤੇ ਬਦਅਮਨੀ ਫੈਲਾਉਣ ਦਾ ਦੋਸ਼ 
ਲਾ ਕੇ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਅਤੇ ਬਾਦਸ਼ਾਹ 'ਹੀਰੋਡ' ਨੇ ਇਸ ਨੂੰ ਸੂਲੀ `ਤੇ 
ਚਾੜ੍ਹਨ ਦਾ ਹੁਕਮ ਦੇ ਦਿੱਤਾ੧?7। 

ਮੌਜੂਦਾ ਈਸਵੀ ਸੰਨ ਹਜ਼ਰਤ-ਈਸਾ ਦੇ ਜਨਮ ਤੋਂ ਅਰੰਭ ਹੋਇਆ ਹੈ। ਈਸਾਈ 
ਧਰਮ ਸਾਰੀ ਦੁਨੀਆਂ ਵਿੱਚ ਫੈਲ ਗਿਆ ਅਤੇ ਇਸ ਦੀਆਂ ਕਈ ਸੰਪਰਦਾਵਾਂ ਹਨ। (ਭਾਈ 
ਸੰਤੋਖ ਸਿੰਘ ਦੇ ਹਵਾਲੇ ਲਈ ਵੇਖੋ, ਅਧਿਆਇ 37, ਉਤਰਾਰਧ ਭਾਗ ਦੂਜਾ, ਅੰਕ 78) । 


(12) ਯਾਰਵਲੀ: ਇੱਕ 'ਕੰਧਾਰ” ਨਿਵਾਸੀ ਪੀਰ ਸੀ, ਜੋ ਗੁਰੂ ਨਾਨਕ ਸਾਹਿਬ ਦਾ 
ਮੁਰੀਦ ਬਣ ਗਿਆ ਸੀ।$?67 (ਵੇਖੋ ਅਧਿਆਇ 36, ਉਤਰਾਰਧ ਭਾਗ ਦੂਜਾ) । 


ਲਾਂਵਾ, /ਵ#ਕਤਾਆਂ ਦਾ ਵਰਣਨ 

(1) ਹਬਸ਼ ਦੇਸ਼: ਹਬਸ਼ ਦੇਸ਼ ਦਾ ਮੌਜੂਦਾ ਨਾਮ “ਈਥੋਪੀਆ” ਜਾਂ 'ਐਬੇਸੀਨੀਆ” ਹੈ। ਇਹ 
ਦੇਸ਼ ਅਰਬ ਦੇ ਪੱਛਮ ਵੱਲ, ਲਾਲ-ਸਾਗਰ ਦੇ ਦੂਸਰੇ ਕੰਢੇ 'ਤੇ ਸਥਿਤ ਹੈ। ਇਸ ਦੀ ਅੱਧੀ ਵਸੋਂ 
ਈਸਾਈ ਤੇ ਅੱਧੀ ਮੁਸਲਮਾਨ ਹੈ5??।ਭਾਵੇਂ ਇਹ ਦੇਸ਼ ਅਰਬ-ਦੇਸ਼ ਤੋਂ ਜ਼ਿਆਦਾ ਦੂਰ 
ਨਹੀਂ',, ਪਰ ਗੁਰੂ ਨਾਨਕ ਦੇਵ ਜੀ ਦੇ, ਇੱਥੇ ਜਾਣ ਦਾ ਸੰਕੇਤ ਕਿਸੇ ਜਨਮਸਾਖੀ ਵਿੱਚ ਨਹੀਂ 
ਮਿਲਦਾ, ਸਿਰਫ਼ ਸ੍ਰੀ ਗੁਰ ਨਾਨਕ ਪ੍ਰਕਾਸ਼ ਵਿੱਚ ਹੀ ਮਿਲਦਾ ਹੈ। (ਵੇਖੋ, ਅਧਿਆਇ 17, 
ਉਤਰਾਰਧ ਭਾਗ ਪਹਿਲਾ) । 


(2) ਕਾਰੂੰ: ਇਤਿਹਾਸ ਵਿੱਚ ਕਈ 'ਕਾਰੂੰ” ਹੋਏ ਦੱਸੇ ਜਾਂਦੇ ਹਨ। ਪੁਰਾਣਾ ਕਾਰੂੰ, ਹਜ਼ਰਤ 
ਮੂਸਾ ਦੇ ਚਾਚੇ ਦਾ ਪੁੱਤਰ ਸੀ ਜੋ ਬਹੁਤ ਅਮੀਰ ਸੀ ਤੇ ਜਿਸ ਦੇ ਚਾਲੀ ਖ਼ਜ਼ਾਨੇ ਦੱਸੇ ਜਾਂਦੇ ਸਨ। 
ਹਜ਼ਰਤ ਮੂਸਾ ਨੇ ਉਸ ਨੂੰ ਕੰਜੂਸੀ, ਲਾਲਚ ਅਤੇ ਜ਼ੁਲਮ ਤੋਂ ਵਰਜਿਆ ਸੀ ਤੇ ਧਨ-ਦੌਲਤ ਜਮ੍ਹਾਂ 
ਕਰਨ ਤੋਂ ਰੋਕਿਆ ਸੀ, ਜਿਸ ਕਰਕੇ ਇਹ ਹਜ਼ਰਤ-ਮੂਸਾ ਦਾ ਵੈਰੀ ਹੋ ਗਿਆ ਸੀ । ਪਰ 
੨1 5800੫ 0801 51101 0 €400% ,। __ 1੫॥0੧੧1੮॥00੫੧608॥.੦0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਰੱਬ ਦੀ ਉਸ ਉੱਤੇ ਅਜਿਹੀ ਕਰੋਪੀ ਹੋਈ ਕਿ ਉਹ ਸਮੇਤ ਖ਼ਜ਼ਾਨਿਆਂ ਦੇ, ਧਰਤੀ ਵਿੱਚ ਧਸ 
ਗਿਆ ਸੀ$”52। 
ਨਾਨਕ ਸਾਹਿਬ ਨੇ ਸਿੱਖਿਆ ਦਿੱਤੀ ਸੀ। 

ਭਾਈ ਮਨੀ ਸਿੰਘ ਜੀ ਦੀ ਜਨਮਸਾਖੀ ਵਿੱਚ ਲਿਖਿਆ ਹੈ ਕਿ ਜੋ ਕਾਰੂੰ, ਗੁਰੂ ਨਾਨਕ 
ਸਾਹਿਬ ਨੂੰ ਮਿਲਿਆ ਸੀ, ਉਸ ਦਾ ਨਾਂ “ਹਮੀਦ ਕਾਰੂੰ” ਸੀ। ਦੌਲਤ ਜਮ੍ਹਾਂ ਕਰਨ ਕਰਕੇ ਉਸ 
ਦੀ ਕਾਰੂੰ ਅੱਲ ਪੈ ਗਈ ਸੀ । ਰ 

ਭਾਈ ਵੀਰ ਸਿੰਘ ਜੀ ਅਨੁਸਾਰ ਇੱਕ ਮਸ਼ਹੂਰ ਕਾਰੂੰ, ਇਰਾਨ ਦਾ ਬਾਦਸ਼ਾਹ ਵੀ 
ਹੋਇਆ ਹੈ, ਇਸ ਨੇ ਬਹੁਤ ਇਲਾਕੇ ਜਿੱਤੇ ਸਨ%??7। (ਕਾਰੂੰ ਦੀ ਵਾਰਤਾ ਲਈ ਵੇਖੋ, 
ਅਧਿਆਇ 16, ਉਤਰਾਰਧ ਭਾਗ ਪਹਿਲਾ) । 
(3) ਹਾਰੂੰ: ਹਜ਼ਰਤ ਮੂਸਾ ਦੇ ਵੱਡੇ ਭਰਾ ਦਾ ਨਾਂ “ਹਾਰੂੰ” ਸੀ। ਬਗ਼ਦਾਦ ਦੇ ਪੰਜਵੇ ਅੱਬਾਸੀ 
ਖ਼ਲੀਫ਼ਾ ਦਾ ਨਾਂ ਵੀ “ਹਾਰੂੰ” ਸੀ, ਜਿਸ ਨੂੰ ਹਾਰਨ-ਉੱਰ-ਰਸ਼ੀਦ ਕਹਿੰਦੇ ਹਨ। ਇਹ ਸਾਰੇ 
ਖ਼ਲੀਫ਼ਿਆਂ ਨਾਲੋਂ ਵਧੇਰੇ ਪ੍ਰਸਿੱਧ ਸਨ। 

ਇਹ ਸੱਤਵੀਂ-ਅੱਠਵੀਂ ਸਦੀ ਈ: ਵਿੱਚ ਹੋਏ ਹਨ££$9। ਭਾਈ ਸੰਤੋਖ ਸਿੰਘ ਜੀ 
“ਹਾਰੂੰ” ਨੂੰ “ਕਾਰੂੰ” ਦਾ ਵੱਡਾ ਭਰਾ ਲਿਖਦੇ ਹਨ। (ਵਿਸਥਾਰ ਲਈ ਵੇਖੋ, ਅਧਿਆਇ 16, 


ਉਤਰਾਰਧ ਭਾਗ ਪਹਿਲਾ, ਅੰਕ 9) । 


(4) ਉਬਾਰੇਖ਼ਾਨ: ਇਸ ਦਾ ਦੂਸਰਾ ਨਾਮ “ਅਬਦੁਲ ਰਹਿਮਾਨ ਖ਼ਾਨ” ਹੈ। ਇਹ ਸ੍ਰੀ ਗੁਰੂ 
ਨਾਨਕ ਦਾ ਮੁਰੀਦ ਬਣ ਗਿਆ ਅਤੇ ਕਰਤਾਰਪੁਰ ਵਿੱਚ ਸੰਗਤ ਦੀ ਸੇਵਾ ਕਰਦਾ ਰਿਹਾ। ਇਹ 
ਗੁਰਸਿੱਖਾਂ `ਵਿੱਚ ਗਿਣਿਆ ਜਾਂਦਾ ਹੈ£'51?। (ਵਿਸਥਾਰ ਲਈ ਵੇਖੋ, ਅਧਿਆਇ 41, 
ਉਤਰਾਰਧ ਭਾਗ ਦੂਜਾ, ਅੰਕ 3) । 


(5) ਅਬਦੁੱਲ ਰਹਿਮਾਨ (ਅਦੁਹਮਾਨ): ਇਹ ਵੀ ਗੁਰੂ ਨਾਨਕ ਸਾਹਿਬ ਦਾ ਮੁਰੀਦ ਹੋ ਕੇ 
ਕਰਤਾਰਪੁਰ ਵਿਖੇ ਸੇਵਾ ਕਰਦਾ ਰਿਹਾ ਅਤੇ ਗੁਰਸਿੱਖਾਂ ਵਿੱਚ ਗਿਣਿਆ ਜਾਂਦਾ ਹੈ£ $2?। ਭਾਈ 
ਵੀਰ ਸਿੰਘ ਜੀ ਅਨੁਸਾਰ ਇਹ ਪਿੰਡ “ਰਤਰ ਛੱਤੜ” (ਜ਼ਿਲ੍ਹਾ ਗੁਰਦਾਸਪੁਰ) ਦਾ ਗੱਦੀਨਸ਼ੀਨ 
ਸੀ। (ਵੇਖੋ, ਅਧਿਆਇ 41, ਉਤਰਾਰਧ ਭਾਗ ਦੂਜਾ) 


5।। 53000 8000 50101 ਹ। ੬00 32 180011£00੫੧6018।.60।। 


ਪ੍ਰਸਤਾਵਨਾ 


ਗ. ਅੱਚਲ ਵਟਾਲੇ ਜਾਣਾ 


ਕਰਤਾਰਪੁਰ ਰਹਿੰਦਿਆਂ ਗੁਰੂ ਨਾਨਕ ਸਾਹਿਬ ਨੇ ਸ਼ਿਵਰਾਤਰੀ ਦੇ ਮੇਲੇ ਅੱਚਲ 
ਵਟਾਲੇ ਜਾਣ ਦਾ ਨਿਸ਼ਚਾ ਕੀਤਾ ਅਤੇ ਅਜਿੱਤੇ-ਰੰਧਾਵੇ ਨੂੰ ਨਾਲ ਲੈ ਕੇ ਅੱਚਲ-ਵਟਾਲੇ ਪੁੱਜ 
ਗਏ ਜਿਵੇ' ਕਿ ਭਾਈ ਸੰਤੋਖ ਸਿੰਘ ਜੀ ਅਧਿਆਇ ਉਨਤਾਲੀਵੇਂ, ਉਤਰਾਰਧ ਭਾਗ ਦੂਜਾ ਵਿੱਚ 
ਲਿਖਦੇ ਹਨ: 

ਸਿੱਧਨ ਮੇਲਾ ਲਖ ਜਗਨਾਥਾ। ਗਮਨ ਕੀਨ ਕਛੁ ਸਿਖ ਲੇ ਸਾਥਾ। 

ਤਿਹ ਛਿਨ ਹੋਤ ਅਜਿੱਤਾ ਪਾਸੂ। ਸੋ ਭੀ ਗਯੋ ਸੰਗ ਸੁਖਰਾਸੂ ॥੧੮॥ 


ਅੱਚਲ ਇੱਕ ਪੁਰਾਣਾ ਅਸਥਾਨ ਹੈ। ਕਹਿੰਦੇ ਹਨ ਕਿ ਸ਼ਿਵ ਜੀ ਦਾ ਪੁੱਤਰ 
“ਕਾਰਤਕ ਸਵਾਮੀ” ਪ੍ਰਿਥਵੀ ਦੀ ਪਰਿਕਰਮਾ ਕਰਕੇ ਇੱਥੇ ਠਹਿਰਿਆ ਸੀ। ਇੱਥੇ ਸ਼ਿਵ ਜੀ 
ਦਾ ਬਹੁਤ ਪੁਰਾਣਾ ਮੰਦਰ ਅਤੇ ਤਲਾਅ ਹੈ। ਮੰਦਰ ਦੇ ਨਾਂ 'ਤੇ ਪਿੰਡ ਦਾ ਨਾਂ ਅੱਚਲ ਪੈ ਗਿਆ। 
ਬਟਾਲੇ ਤੋਂ ਚਾਰ ਕੂ ਮੀਲ ਦੱਖਣ-ਪੂਰਬ ਵੱਲ ਹੋਣ ਕਰਕੇ ਇਸ ਨੂੰ ਅੱਚਲ-ਵਟਾਲਾ ਵੀ ਕਹਿੰਦੇ 
ਹਨ। ਤਲਾਅ ਦੇ ਆਲੇ-ਦੁਆਲੇ ਕਈ ਮੂਰਤੀਆਂ ਹੁੰਦੀਆਂ ਸਨ, ਜੋ ਇੱਕ ਰਵਾਇਤ 
ਅਨੁਸਾਰ ਔਰੰਗਜ਼ੇਬ ਦੇ ਸਮੇਂ ਨਸ਼ਟ ਕਰ ਦਿੱਤੀਆਂ ਗਈਆਂ। ਅੱਜ ਕੱਲ੍ਹ ਤਲਾਅ ਦੇ 
ਵਿਚਕਾਰ ਇੱਕ ਮੰਦਰ ਹੈ ਜਿਸ 'ਤੇ 1911 ਬਿਕਰਮੀ (1854 ਈ:) ਦਾ ਸ਼ਿਲਾਲੇਖ ਲੱਗਿਆ 
ਹੈ ਤੇ ਲਿਖਿਆ ਹੈ ਕਿ ਇਹ ਮੰਦਰ ਰਾਮਦਿਆਲ ਭੰਡਾਰੀ ਨੇ 1854 ਈਸਵੀ ਵਿੱਚ 
ਬਣਵਾਇਆ। ਇਸ ਸ਼ਿਵਾਲੇ ਦੀ ਪਰਿਕਰਮਾ ਦੀ ਕੰਧ `ਤੇ ਇੱਕ ਗੁਰੂ ਨਾਨਕ ਸਾਹਿਬ ਦੀ 
ਤਸਵੀਰ ਉਲੀਕੀ ਹੋਈ ਹੈ, ਜਿਸ ਵਿੱਚ ਗੁਰੂ ਸਾਹਿਬ ਦੇ ਆਲੇ-ਦੁਆਲੇ ਸਿੱਧ ਬੜੇ ਸਤਿਕਾਰ 
ਨਾਲ ਬੈਠੇ ਸਨ। ਜਿਸ ਤੋ' ਸਪਸ਼ਟ ਹੈ ਕਿ ਮੰਦਰ ਬਣਾਉਣ ਵੇਲੇ ਸ਼ੈਵ-ਮੱਤ ਦੇ ਉਪਾਸ਼ਕਾਂ ਨੇ 
ਵੀ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਨਾਲ ਅੱਚਲ ਜਾਣ ਦਾ ਵਰਣਨ ਕੀਤਾ ਹੈ। 
ਤਲਾਅ ਦੇ ਕਿਨਾਰੇ ਥੋੜ੍ਹੀ ਜਿਹੀ ਉਚਾਈ `ਤੇ ਗੁਰਦੁਆਰਾ ਸਾਹਿਬ ਹੈ ਤੇ ਸਥਾਨਕ 
ਰਵਾਇਤ ਅਨੁਸਾਰ ਗੁਰੂ ਨਾਨਕ ਸਾਹਿਬ ਉੱਥੇ ਆ ਕੇ ਬੈਠੇ ਸਨ। ਗੁਰਦੁਆਰੇ ਅੰਦਰ ਇੱਕ 
ਬੇਰੀ ਹੈ, ਜੋ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਦੱਸੀ ਜਾਂਦੀ ਹੈ। ਗੁਰਦੁਆਰੇ ਦੇ ਨਾਲ ਇੱਕ 
ਬਾਉਲੀ ਹੈ, ਜਿਸ ਨੂੰ ਅੱਜ-ਕੱਲ੍ਹ ਖੂਹ ਵਿੱਚ ਬਦਲ ਲਿਆ ਗਿਆ ਹੈ। ਹੁ 
ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਇਸ ਇਤਿਹਾਸਕ ਅਸਥਾਨ 
ਦੇ ਲੰਗਰ ਵਾਸਤੇ ਜ਼ਮੀਨ ਲਵਾਈ ਸੀ ਤੇ ਗੁਰਦੁਆਰੇ ਦੀ ਸੇਵਾ ਕੀਤੀ ਸੀ। ("552 
ਅੱਚਲ-ਵਟਾਲੇ ਦਾ ਮੇਲਾ ਫੱਗਣ-ਵਦੀ (ਭਾਵ ਫਰਵਰੀ-ਮਾਰਚ ਦੇ ਮਹੀਨੇ) ਸ਼ਿਵਰਾਤਰੀ 
ਨੂੰ ਲੱਗਦਾ ਸੀ। ੯$57 ਸ਼ਿਵਰਾਤਰੀ ਦੇ ਸਮੇਂ ਗੁਰੂ ਨਾਨਕ ਜੀ ਤਲਾਅ ਦੇ ਕਿਨਾਰੇ ਗੁਰਦੁਆਰੇ 
ਵਾਲੀ ਉੱਚੀ ਥਾਂ 'ਤੇ ਆ ਕੇ ਬੈਠ ਗਏ। ਹਿੰਦੂਆਂ ਦੇ ਧਾਰਮਿਕ ਮੇਲਿਆਂ `ਤੇ ਭਗਤਾਂ ਦੇ ਪਦੇ 
ਗਾਉਣ ਵਾਲੇ ਆ ਜਾਂਦੇ ਸਨ। ਭਗਤੀ-ਭਾਵਨਾ ਦੇ ਪਦੇ ਸੁਣਾ ਕੇ ਲੋਕਾਂ ਨੂੰ ਪਰਸੰਨ ਕਰਦੇ ਸਨ। 
ਲੋਕ ਸ਼ਰਧਾ ਅਨੁਸਾਰ ਉਨ੍ਹਾਂ ਨੰ ਦਾਮ (ਇੱਕ ਰੁਪਏ ਦੇ ਚਾਲੀ ਦਾਮ ਹੰਦੇ ਸਨ) ਦਿੰਦੇ ਸਨ। ਇਨ੍ਹਾਂ 
ਭਗਤਾਂ ਦੇ ਪਦੇ ਗਾਉਣ ਵਾਲਿਆਂ ਨੂੰ 'ਭਗਤੀਏ” ਕਹਿੰਦੇ ਸਨ।' 55? ਜਦੋਂ ਇਨ੍ਹਾਂ ਭਗਤੀਆਂ 
ਨੇ ਵੇਖਿਆ ਕਿ ਗੁਰੂ ਨਾਨਕ ਸਾਹਿਬ ਮੇਲੇ ਵਿੱਚ ਆਏ ਹਨ, ਤਾਂ ਉਹ ਇਨ੍ਹਾਂ ਕੋਲ ਆ ਗਏ । 


5। 58000 7800 500॥ 2 604) ₹ __ &01੫15॥0੫॥601।.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਭਗਤੀਏ ਇਹ ਜਾਣਦੇ ਸਨ ਕਿ ਗੁਰੂ ਨਾਨਕ ਸਾਹਿਬ ਕੀਰਤਨ 'ਤੇ ਰੀਝਦੇ ਸਨ। ਕਿਉਂਕਿ 
ਕਰਤਾਰਪੁਰ ਵਿਖੇ ਦੋ ਵੇਲੇ ਕੀਰਤਨ ਹੋਣ ਦਾ ਸਾਰੇ ਇਲਾਕੇ ਨੂੰ ਪਤਾ ਸੀ। ਸੋ, ਭਗਤੀਏ 
ਗੁਰੂ ਜੀ ਕੋਲ ਆ ਕੇ ਕੀਰਤਨ ਕਰਨ ਲੱਗੇ । ਉਨ੍ਹਾਂ ਦੇ ਪਦੇ ਸੁਣਨ ਲਈ ਸਾਰੇ ਮੇਲੇ ਦੇ ਲੋਕ 
ਵੀ ਗੁਰੂ ਨਾਨਕ ਸਾਹਿਬ ਦੇ ਆਲੇ-ਦੁਆਲੇ ਆ ਕੇ ਬੈਠ ਗਏ । ਸ਼ਿਵਾਲੇ ਵਿੱਚ ਜੋ ਜੋਗੀ ਰਹਿੰਦੇ 
ਸਨ, ਉਨ੍ਹਾਂ ਨੂੰ ਇਸ ਗੱਲ 'ਤੇ ਬਹੁਤ ਈਰਖਾ ਆਈ ਕਿ ਸਭ ਲੋਕ ਇੱਥੇ ਨਵੇ ਆਏ ਸਾਧੂ 
ਕੋਲ ਜਾ ਬੈਠੇ ਹਨ ਤੇ ਜਿਸ ਅਸਥਾਨ `ਤੇ ਮੇਲਾ ਲੱਗਾ ਹੈ, ਉਸ ਵੱਲ ਕੋਈ ਨਹੀਂ ਆਇਆ। ਜਦੋਂ 
ਭਗਤੀਏ ਕੀਰਤਨ ਕਰਦੇ ਤੇ ਜੋ ਦਾਮ ਉਨ੍ਹਾਂ ਨੂੰ ਮਿਲਦੇ ਸਨ, ਉਹ ਇੱਕ ਲੋਟੇ ਵਿੱਚ ਪਾਈ 
ਜਾਂਦੇ ਸਨ। ਸਿੱਧਾਂ ਨੇ ਭਗਤੀਆਂ ਨੂੰ ਤੰਗ ਕਰਨ ਲਈ ਉਨ੍ਹਾਂ ਦਾ ਪੈਸਿਆਂ ਵਾਲਾ ਲੋਟਾ ਲੁਕਾ 
ਲਿਆ। ਭਗਤੀਆਂ ਨੂੰ ਜਦੋਂ' ਪੈਸਿਆਂ ਦਾ ਲੋਟਾ ਨਾ ਦਿੱਸਿਆ ਤਾਂ ਉਹ ਬਹੁਤ ਘਬਰਾਏ । ਉਨ੍ਹਾਂ 
ਪਦੇ ਪੜ੍ਹਨੇ ਬੰਦ ਕਰ ਦਿੱਤੇ ਤੇਂ ਲੋਕ ਵੀ ਤਿੱਤਰ-ਬਿੱਤਰ ਹੋਣ ਲੱਗੇ ।ਗੁਰੂ ਨਾਨਕ ਸਾਹਿਬ ਨੇ 
ਪਦੇ ਗਾਉਣ ਵਾਲਿਆਂ ਨੂੰ ਉਹ ਥਾਂ ਦੱਸ ਦਿੱਤੀ, ਜਿੱਥੇ ਸਿੱਧਾਂ ਨੇ ਲੋਟਾ ਲੁਕਾਇਆ ਸੀ ਤੇ ਉਹ 
ਉੱਥੋਂ ਪੈਸਿਆਂ ਵਾਲਾ ਲੋਟਾ ਲੈ ਆਏ। ਇਸ 'ਤੇ ਜੋਗੀ ਝ੍ਦੂਤ ਔਖੇ ਹੋਏ ਤੇ ਸਾਰੇ ਇਕੱਠੇ 
ਹੋ ਕੇ ਗੁਰੂ ਜੀ ਸਾਹਮਣੇ ਚਰਚਾ ਕਰਨ ਲਈ ਆ ਬੈਠੇ। (66) 

`ਅੱਚਲ-ਵਟਾਲੇ ਜੋ ਜੋਗੀ ਰਹਿੰਦੇ ਸਨ, ਉਹ ਗੋਰਖਪੰਥੀ ਸਨ ਕਿਉਂਕਿ ਉਤਰੀ ਹਿੰਦ 
ਵਿੱਚ ਸੋਲਵੀਂ ਸਦੀ ਵਿੱਚ ਜ਼ਿਆਦਾ ਜੋਗੀ ਗੋਰਖਨਾਥ ਦੇ ਚੇਲੇ ਸਨ। “5 7 ਗੋਰਖਪੰਥੀਆਂ 
ਵਿੱਚ ਗ੍ਰਿਹਸਤ ਧਾਰਨ ਕਰਨਾ, ਉਨ੍ਹਾਂ ਦੇ ਮੰਨੇ-ਪਰਮੰਨੇ ਅਸੂਲਾਂ ਦੇ ਉਲਟ ਸੀ। ਸੋ ਪਹਿਲੀ 
ਗੱਲ ਜੋ ਜੋਗੀਆਂ ਨੇ ਗੁਰੂ ਜੀ ਨਾਲ ਕੀਤੀ, ਉਹ ਗੁਰੂ ਜੀ ਦੇ ਗ੍ਰਿਹਸਤੀ ਹੋਣ ਦਾ ਉਲਾਹਮਾ 
ਸੀ। ਜੋਗੀਆਂ ਵਿੱਚੋਂ ਭੰਗਰਨਾਥ ਨੇ ਕਿਹਾ, ਤੁਸੀਂ ਉਦਾਸੀ ਦਾ ਭੇਖ ਉਤਾਰ ਕੇ ਸੰਸਾਰੀ ਕਿਉਂ 
ਬਣ ਗਏ ਹੋ? ਇਹ ਇਵੇਂ ਹੈ, ਜਿਵੇਂ ਕੋਈ ਪੁਰਖ ਦੁੱਧ ਵਿੱਚ ਖਟਿਆਈ ਪਾ ਦੇਵੇ ਤੇ ਉਸ 
ਨੂੰ ਖਰਾਬ ਕਰ ਲਵੇ। ਗੁਰੂ ਨਾਨਕ ਸਾਹਿਬ ਦਾ ਮੱਤ ਸੰਸਾਰੀਆਂ ਵਾਲਾ ਮੱਤ ਸੀ।ਆਪ ਨੇ 
ਉੱਤਰ ਵਿੱਚ ਕਿਹਾ ਕਿ ਜੇਕਰ ਮਨ, ਬੁੱਧੀ ਸਵੱਛ ਨਾ ਹੋਵੇ ਤਾਂ ਨਾਮ ਰੂਪੀ ਦੁੱਧ ਉਸ ਵਿੱਚ 
ਫਿੱਟ ਜਾਂਦਾ ਹੈ। ਇਸ ਲਈ ਗ੍ਰਿਹਸਤ ਵਿੱਚ ਰਹਿ ਕੇ ਮਨ ਦੀਆਂ ਬਿਰਤੀਆਂ ਨੀਕ ਰੱਖਣੀਆਂ 
ਚਾਹੀਦੀਆਂ ਸਨ। ਜੋਗੀ, ਸੰਸਾਰੀਆਂ ਦੇ ਦਾਨ ਤੇ ਹੀ ਪਲਦੇ ਹਨ।!"$82 

ਇਹ ਸੁਣ ਕੇ ਜੋਗੀਆਂ ਨੇ ਰਿੱਧੀਆਂ-ਸਿੱਧੀਆਂ ਤੇ ਕਰਾਮਾਤਾਂ ਵਿਖਾਉਣੀਆਂ ਅਰੰਭ 
ਕਰ ਦਿੱਤੀਆਂ ਤੇ ਗੁਰੂ ਜੀ ਨੂੰ ਵੀ ਕਰਾਮਾਤ ਵਿਖਾਉਣ ਲਈ ਕਿਹਾ। ਗੁਰੂ ਜੀ ਨੇ ਉੱਤਰ ਦਿੱਤਾ 
ਕਿ ਪਰਮਾਤਮਾ ਦੇ ਨਾਮ ਤੋਂ' ਬਿਨਾਂ ਸਾਡੇ ਕੋਲ ਹੋਰ ਕੋਈ ਕਰਾਮਾਤ ਨਹੀਂ ਹੈ, ਜਿਵੇਂ ਕਿ ਭਾਈ 
ਗੁਰਦਾਸ ਜੀ ਲਿਖਦੇ ਹਨ: 

ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ। “55 

ਸਿੱਧਾਂ ਨੂੰ ਇਸ ਗੱਲ `ਤੇ ਯਕੀਨ ਨਾ ਆਇਆ ਤੇ ਉਨ੍ਹਾਂ ਫੇਰ ਮੰਗ ਕੀਤੀ ਤੇ ਕਿਹਾ 
ਤੂਸਾਂ ਸੰਸਾਰ ਨੂੰ ਕਰਾਮਾਤ ਵਿਖਾਈ ਹੈ ਤੇ ਸਾਰੇ ਤੁਹਾਨੂੰ ਮੰਨਦੇ ਹਨ। ਤੁਸੀਂ ਸਾਨੂੰ ਵੀ ਆਪਣੀ 
ਅਜ਼ਮਤ ਦਾ ਭੇਦ ਦੱਸੋ। ਜਦੋਂ ਅੱਚਲ-ਵਟਾਲੇ ਜੋਗੀਆਂ ਨੇ ਗੁਰੂ ਜੀ ਦੇ ਸਿਧਾਂਤ ਸੁਣੇ ਤਾਂ ਉਨ੍ਹਾਂ 
ਦੇ ਮਨਾਂ ਵਿੱਚ ਸ਼ਾਂਤੀ ਆਈ। ਫੇਰ ਉਨ੍ਹਾਂ ਗੁਰੂ ਨਾਨਕ ਸਾਹਿਬ ਦੀ ਉਸਤਤ ਕੀਤੀ, ਜਿਵੇ 
ਭਾਈ ਗੁਰਦਾਸ ਜੀ ਲਿਖਦੇ ਹਨ: 

ਸਿਧਿ ਬੋਲਨਿ ਸੁਭਿ ਬਚਨਿ ਧਨੁ ਨਾਨਕ ਤੇਰੀ ਵਡੀ ਕਮਾਈ। “2? 


5।। 58000 800 5001 ੬009 2 _ ।1੧0੧150060100 


ਘ. ਜਪੁ ਜੀ ਸਾਹਿਬ ਦਾ ਸੰਕਲਨ 


ਸ੍ਰੀ ਜਪੁ ਜੀ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੱਢਲੀ ਬਾਣੀ ਹੈ। ਪੁਰਾਤਨ 
ਵਿਆਖਿਆਕਾਰ ਕਿਹਾ ਕਰਦੇ ਸਨ ਕਿ ਜਪੁ ਜੀ ਸਾਹਿਬ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ 
ਹੈ। ਇਸ ਦਾ ਪਾਠ, ਅੰਮ੍ਰਿਤ ਵੇਲੇ ਕਰਨ ਦੀ ਸਿਖਿਆ ਦਿੱਤੀ ਗਈ ਹੈ। ਭਾਈ ਗੁਰਦਾਸ ਜੀ 
ਨੇ ਆਪਣੀ ਵਾਰ ਪਹਿਲੀ, ਪਉੜੀ ਅਠੱਤੀ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ: 

ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ 
ਜਪੁ ਜੀ ਸਾਹਿਬ ਦੇ ਲਿਖੇ ਜਾਣ ਬਾਰੇ ਕਿਸੇ ਜਨਮਸਾਖੀ ਵਿੱਚ ਕੋਈ ਜਾਣਕਾਰੀ ਨਹੀਂ ਮਿਲਦੀ, 
ਕੇਵਲ ਜਨਮਸਾਖੀ ਮਿਹਰਬਾਨ, ਜਿਲਦ ਦੂਜੀ (ਪੋਥੀ ਹਰਿ ਜੀ) ਵਿੱਚ ਮਿਲਦੀ ਹੈ, ਜੋ ਇਸ 
ਤਰਾਂ ਹੈ: _“ਤਲ ਏਕਾ /ਇਨੈ ਨ੍ਰ ਲਾੜਾ ਨਾਨਕੁ ਜੀ ਪੰਜਾਲ ਲੀ ਧਰਤ ਨਗਰ ਕਰਤਾਰ ਘਰ ਬੈਠਾ 
ਕਾ.......ਤੜਾ ਕਸ਼ ਅੰਗ /ਸੈਥ ਨੇਂ ਭੁਲਾਏ ਕਾਠ, ਡਰ ਨਾਨਕਾ ਲੀ ਕਹਿਆ ਨੰ “ਪਰਥਾ ਅਗਵਾ ਨੰ 
੫ਾਰਲੂਹਨ' ਕਾਂ ਆਨਆ ਹੋਣੀ ਹੈ, ਨ ਮੇਨੀੰ ਨੈਣਤਿ ਕਰਣ? ਆਨ ਲੋਕਾਂ ਤੇ ਭੀ ਕਰਾਵਣਾ ਮਰਾ ਅੰਗਾਣਾ 
ਕਾ ਐਨੀ ਨੈਤ ਪਰਮੇਸਰ ਨੀ ਕਠੀਨ, ਨਲ ਕਾ £ਕੁ ਜੁ ਨੈਂਇ......ਡ੍ਠ ਬਾਲਾ ਨਾਨਕ ਲੀ ਆਨਆ 
ਪਰਮੇਸਰ ਕੀ ਨਲ ਲੋਠਿਆ ਨ-- %7ਟ ਸਦ ਜਨਾਇ ਸਚ/ ਹੈ ਡੀਨਦੂ ਨਾਨਕ ਗੋਲੀ ੀੰਸ਼ਰਆ$# ਲੇਹ 
ਸਲੋਕ ੭ਝੁ ਲਖ ਦ! ਗੁਰੂ ਬਾਲੇ ਨਾਨਕ ਜੀ ਗੱ੪ਆ/ /ਿੰਠੇ ਅੰਗਦਾ ਨੈਕ ਕੰ ਆਨਨਆ ਕੀੰਤੀਅਨ 7 
ਪੁਰਖਾਂ ਤਾ ਨ ਹੈ, ਨ ਹਵੈ ਹਾਂ/ ਨੀਲੇ /ਜੋਲੇ ਮੇਰੇ ਆਖਣ ਦੀਆਂ ੫ਈੜੀਆਂ ਸਲੋਕ ਹੈਨ; ਤੂ: ਭਟ ਸਲੋਕ, 
ਸੜਦਾ ਲੈ ਕੇ. ਸੋਦਰ੍ਹ ਅਨ, ਏਸੈ ਜਪ ੭ ਆਹੇ ਆਹੇ ਲਣਾਟ ਅਤੇ ਸੈਨ ਨਣਇਟਾ ਲਹਿ/ ਨਉ ਓਂ 
ਪਰਸੇਸ਼੍ਰ ਦੀ ਨੈਫ£ ਦੀਆਂ ੫ਠੰੜੀਆਂ ਹੈਨੈ ,ਤ6 /56ਂ ਆਣੇ ਆਣ ਛਣਏਦਾ ਜਾਹੇ ਲਘ ਰਾਨੇ ਕਾਰੈ / 
#ਲਟ, ਸਲੋਕ ਸੱਤੇ ਗਰ ਝਾਲ਼ੇ ਹਾੰ ਦੇ ਨਕ ਟੇ ਝਲਨ; ਘਰ ਆ/ਨਿਆ ਗੁਨੂ ਲਾਲੇ ਟੇ ਨੰ/ ਨਉ ਨਉ ਇਤਨਾ 
ਪਓਤੀਆਂ,ਨਨੈ; ਪਾਰਲੂਹਨ ਦੀ /ਨੈਫਤਿ ਭਾਹ ਆ? /ਤ6 /ਤਉਂ ਝਾਲੇ ਨਾਨਕ ਦੇ ਹਲੂਾਨ, ਆੰਨਿਦ /ਨਠ, 
ਲਣਾਏ ਸ਼ਣ0ਏ, ਲਟ ਲਾਣੇ, ਡਰ ਕਾਲੇ ਨਨਕ ਲੀ ਨੂ ਸੁਣ/ਇਦਾ ਲਏ/ ਆਗਿਆ ਗੁਰੂ ਲਾਲਾ ਨਨਕਾ 
ਆਧੈ, “ਹਾ ਨਾੜਾਨਨੇ /ਰਖਾ ਏਹ ਏੋਥਾਊਂ ਲਗਦਾ ਹੈ ਪਤੀ, ਲੇਰਾ ਲੈਕਾਨੰ ਬਣਦਾ ਹੈ/ ਸ਼ਾਕਾਨੈ ਹੀ ਪਰਾ 
ਲੇਹ ਲੇਲੇ ਥਾਵੈ ਦਾ ਹੈ ਸਲੋਕ, ਲੋਹਾ ਏੋਥਾਊਂ ਲ਼ਣਦਾ ਹੈ/ ਨਾਲਾਨੀ ਰਲਾ ਲਾਣਾ ਤਾਂਨਭਾ ਗਨੂ ਬਾਲੇ ਦੇ ਖ਼ ਕੰ 
ਪ੍ਰ ਝਣਾਵਣੇ ਅੰਗਦ /ਸੈਥ ਦੇ #6, ਗੁਰੂ ਲਾਲਾ ਨਾਨਕਾ ਲੀ ਸਨੀ ਗੇਏ/... ਤਾਂ ਡਰ ਛਾਲੇ ਨਾਨਕਾ ਦੇ 
ਹਰਨ ਨ੍ਰ ਅੰਗ, ਗਰ ਲਾਲੇ ਦੀ ਲਾਠੀ ਦਾ ਜ੫ ਜੌਤ ਲੀਧਆਆ/ ਜਪ ਕਾ ਜੌੜ#=੮# ਅਨਤੀਹਾ ਪਉੜੀਆਂ 
ਸ਼ਾਠੀ ਭਾਣਾ /ਵਚਹ ਆਲੇ ਕੱਵਆ, ਨਉ ਦਹੀਂ /ਵਲ੍ਹ ਆਖਣੁ ਅੜੇ ਕਢੀਦਾ ਹੈ/ ਲਾਣਾ ਹਰ ਭਾਲੇ ਦੀ ਨ੍ਭਾ 
ਅੰਭੂਤ ਮੈ ਹੈ/... 1? 

ਇਉਂ ਜਾਪਦਾ ਹੈ ਕਿ ਭਾਈ ਸੰਤੋਖ ਸਿੰਘ ਦੇ ਸਾਹਮਣੇ ਇਹ ਲਿਖਤ ਮੌਜੂਦ ਸੀ, ਜਿਸ 
ਤੋਂ ਪ੍ਰਭਾਵਤ ਹੋ ਕੇ ਉਸ ਨੇ ਜਪੁ ਜੀ ਸਾਹਿਬ ਬਾਰੇ 'ਸ੍ਰੀ ਗੁਰ ਨਾਨਕ ਪ੍ਰਕਾਸ਼” ਉਤਰਾਰਧ, ਭਾਗ 
ਦੂਜੇ ਦੇ ਅਧਿਆਇ 52 ਵਿੱਚ ਅੰਕਿਤ ਕੀਤਾ ਹੈ, ਵੇਖੋ ਅੰਕ 92 ਤੋਂ 102 ਤੱਕ। 

ਗੁਰੂ ਅੰਗਦ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਆਗਿਆ ਅਨੁਸਾਰ, ਉਨ੍ਹਾਂ ਦੀ ਸਾਰੀ 
ਬਾਣੀ ਵਿੱਚੋਂ ਪਉੜੀਆਂ ਚੁਣ ਕੇ ਜਪੁ ਜੀ ਸਾਹਿਬ ਦਾ ਸੰਪਾਦਨ ਕੀਤਾ। ਭਾਈ ਸੰਤੋਖ ਸਿੰਘ 
ਜੀ ਨੇ ਇਸ ਬਾਰੇ ਉਤਰਾਰਧ ਅਧਿਆਇ 52 ਵਿੱਚ ਸਪਸ਼ਟ ਕੀਤਾ ਹੈ: 

ਸੁਨ ਸੀ ਅੰਗਦ ਬੰਦਨ ਠਾਨੀ। ਬੀਨ ਬੀਨ ਨੀਕੇ ਗੁਰ ਬਾਨੀ। 
ਆਨ ਸੁਨਾਵਨ ਕੀਨ ਸੁਹਾਨੀ। ਤਬ “ਜਪੁ ਨਾਮ ਧਰਯੋ ਗੁਨਖਾਨੀ॥ ੯੫॥ “27 


5।। 58000 0800 50101 ੬009 _”? _ 1੧੧੧0੧1500੧60੧ਗ00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਛ. ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦਾ ਵਰਣਨ 


“ਸੀ ਗੁਰ ਨਾਨਕ ਪ੍ਰਕਾਸ਼” ਉਤਰਾਰਧ ਵਿੱਚ ਭਾਈ ਸੰਤੋਖ ਸਿੰਘ ਦੇ ਦਿੱਤੇ ਗਏ 
ਸਿੱਖਾਂ ਦੇ ਨਾਂ, ਭਾਈ ਗੁਰਦਾਸ ਜੀ ਦੀ ਵਾਰ ਗਿਆਰਵੀਂ ਵਿੱਚੋਂ ਲਏ ਗਏ ਹਨ 2? ਅਤੇ 
ਇਨ੍ਹਾਂ ਦਾ ਵਿਸਥਾਰ ਪੋਥੀ “ਸਿੱਖਾਂ ਦੀ ਭਗਤਮਾਲਾ” ਜਾਂ “ਭਗਤ ਰਤਨਾਵਲੀ” ਵਿੱਚੋਂ ਲਿਆ 
ਗਿਆ ਹੈ । ਇਹ ਪੋਥੀ ਭਾਈ ਮਨੀ ਸਿੰਘ ਜੀ ਦੀ ਦੱਸੀ ਜਾਂਦੀ ਹੈ। ਹਰ ਇੱਕ ਸਿੱਖ ਬਾਰੇ 
ਵਿਸਥਾਰ ਇੰਨ-ਬਿੰਨ ਸਿੱਖਾਂ ਦੀ ਭਗਤਮਾਲਾ ਨਾਲ ਮੇਲ ਖਾਂਦਾ ਹੈ। ਸਿੱਖਾਂ ਦੀ ਭਗਤਮਾਲਾ 
ਇੱਕ ਪੁਰਾਤਨ-ਲਿਖਤ ਹੈ ਜੋ ਅਠਾਰਵੀਂ ਸਦੀ ਵਿੱਚ ਲਿਖੀ ਗਈ ਸੀ। “742 

ਕਈ ਲੋਕਾਂ ਦਾ ਮੱਤ ਹੈ ਕਿ ਕਵੀ ਸੰਤੋਖ ਸਿੰਘ ਕੋਲ ਕੋਈ ਪੁਰਾਤਨ ਗ੍ਰੰਥ ਨਹੀਂ ਸੀ, 
ਉਸ ਨੇ ਸਭ ਕੁਝ ਆਪਣੀ ਕਲਪਨਾ ਰਾਹੀਂ ਲਿਖਿਆ ਹੈ। ਇਹ ਧਾਰਨਾ ਗਲਤ ਸਾਬਤ ਹੋ 
ਜਾਂਦੀ ਹੈ, ਜਦ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦਾ ਹਾਲ, “ਸਿੱਖਾਂ ਦੀ ਭਗਤਮਾਲਾ” ਜਾਂ 
“ਭਗਤ ਰਤਨਾਵਲੀ” ਨੂੰ, ਕਵੀ ਭਾਈ ਸੰਤੋਖ ਸਿੰਘ ਜੀ ਦੇ ਕਥਨ ਨਾਲ ਮੇਲਦੇ ਹਾਂ। 
ਮੂਲਾ ਕੀੜ:- ਮੂਲਾ ਨਾਂ ਹੈ ਤੇ ਕੀੜ ਉਸ ਦੀ ਜਾਤ ਹੈ, ਜੋ ਖੱਤਰੀਆਂ ਨਾਲ ਸਬੰਧਤ ਹੈ। ਇੱਕ 
ਦਿਨ ਇੱਕ ਠੱਗ ਮੂਲੇ ਦੇ ਘਰ ਆਇਆ। ਮੂਲੇ ਨੇ ਉਸ ਠੱਗ ਦੀ ਬਹੁਤ ਟਹਿਲ-ਸੇਵਾ ਕੀਤੀ। 
ਉਹ ਰਾਤ ਨੂੰ ਚੋਰੀ-ਚੋਰੀ, ਮੂਲੇ ਦੀ ਇਸਤਰੀ ਦੇ ਗਹਿਣਿਆਂ ਵਾਲਾ ਡੱਬਾ ਲੈ ਕੇ ਘਰੋ' ਨਿਕਲ 
ਪਿਆ, ਪਰ ਬਾਹਰਲੇ ਦਰਵਾਜ਼ੇ ਨੂੰ ਜਿੰਦਰਾ ਵੱਜਾ ਹੋਇਆ ਸੀ। ਚੋਰ, ਡੱਬਾ ਉਥੇ ਹੀ ਰੱਖ 
ਕੇ ਮੂਲੇ ਕੋਲੋਂ ਜਿੰਦਰੇ ਦੀ ਚਾਬੀ ਮੰਗਣ ਆਇਆ ਤੇ ਕਿਹਾ ਕਿ ਮੈਂ ਬਾਹਰ ਜੰਗਲ-ਪਾਣੀ ਜਾਣਾ 
ਹੈ, ਮੈਨੂੰ ਚਾਬੀ ਦੇ ਦੇਵੇ।ਮੂਲੇ ਨੇ ਕਿਹਾ ਕਿ ਘਰ ਵਿਚ ਹੀ ਕਰ ਲਵੋ, ਸਵੇਰੇ ਬਾਹਰ ਸੁੱਟ 
ਦੇਵਾਂਗਾ। ਪਰ ਜਦ ਉਹ ਠੱਗ ਨਾ ਮੰਨਿਆ ਤਾਂ ਮੂਲੇ ਨੇ ਜਿੰਦਰਾ ਖੋਲ੍ਹ ਦਿੱਤਾ। ਜਾਂਦੇ ਹੋਇਆਂ 
ਠੱਗ ਕੋਲੋਂ ਗਹਿਣਿਆਂ ਦਾ ਡੱਬਾ ਧਰਤੀ 'ਤੇ ਡਿੱਗ ਪਿਆ ਤਾਂ ਮੂਲੇ ਨੇ ਮੁੜ ਉਹ ਗਹਿਣਿਆਂ 
ਦਾ ਡੱਬਾ ਠੱਗ ਨੂੰ ਹੀ ਫੜਾ ਦਿੱਤਾ। ਸਵੇਰੇ ਉੱਠ ਕੇ, ਮੂਲੇ ਦੀ ਇਸਤਰੀ ਨੇ ਗਾਇਬ ਹੋਏ 
ਗਹਿਣਿਆਂ ਨੂੰ ਵੇਖ ਕੇ ਕਿਹਾ ਕਿ ਰਾਤੀ ਜੋ ਸਿੱਖ ਆਪਣੇ ਘਰ ਆਇਆ ਸੀ, ਉਹ ਚੋਰ 
ਸੀ । ਮੂਲਾ ਚੁੱਪ ਰਿਹਾ । ਫੇਰ ਮੂਲੇ ਨੇ ਆਪਣੀ ਇਸਤਰੀ ਨੂੰ ਹੋਰ ਗਹਿਣੇ ਬਣਵਾ ਦਿੱਤੇ। 
ਮੂਲੇ ਦਾ ਅਜਿਹਾ ਵਧੀਆ ਵਤੀਰਾ (ਵਿਵਹਾਰ) ਦੇਖ ਕੇ ਗੁਰੂ ਜੀ ਬਹੁਤ ਖ਼ੁਸ਼ ਹੋਏ। ਗੁਰੂ ਜੀ 
ਨੇ ਕਿਹਾ ਕਿ ਮੂਲੇ, ਤੂੰ ਮੇਰਾ ਪਰਦਾ ਢੱਕਿਆ ਹੈ, ਤੇਰਾ ਪਰਦਾ ਗੁਰੂ ਢਕੇਗਾ। “75੭ 

ਭਾਈ ਸੰਤੋਖ ਸਿੰਘ ਜੀ ਨੇ ਸਾਰੀ ਵਾਰਤਾ ਨੂੰ ਇੰਨ-ਬਿੰਨ ਇਸ ਤਰਾਂ ਲਿਖਿਆ ਹੈ। 
ਵੇਖੋ, ਅਧਿਆਇ 42, ਉਤਰਾਰਧ ਭਾਗ ਦੂਜਾ, ਅੰਕ 34-46 ਤਕ। ਵਾਰਤਾ ਦਾ ਅਰੰਭ 
ਇਸ ਤਰਾਂ ਕੀਤਾ ਹੈ: 

ਏਕ ਦਿਵਸ ਇਕ ਬੰਚਕ ਆਯੋ। ਤਨ ਮੈ' ਸਿਖ ਕੋ ਬੇਖ ਬਨਾਯੋ। 

ਬਾਨੀ ਕੰਠ ਪਵੈ ਕਰ ਪ੍ਰੀਤਾ। ਮਨ ਲੋਭੀ ਜਿਹ ਮਤਿ ਵਿੱਪ੍ਰੀਤਾ ॥੩੪॥ 

ਸੇਵਾ ਕਰੀ ਬਿਭਾਵਰੀ, ਪੁਨਿ ਮੂਲੇ ਕੀ ਨਾਰਿ। 

ਭੁਖਨ ਰਖੇ ਉਤਾਰ ਕੈ ਬੰਚਕ ਲਏ ਨਿਹਾਰ ॥ ੩੫॥ 

ਸੋਇ ਰਹੇ ਜਬ ਸਭ ਪਹਿਚਾਨੇ। ਸੋ ਭੂਖਨ ਲੀਨੇ ਨਿਜ ਪਾਨੇ। 


5।। 53000 8001 5010]10। ੬0075 ੧3101500੫੧)60011.60।। 


ਪ੍ਰਸਤਾਵਨਾ 


ਪ੍ਰਿਥਾ ਤੇ ਖੇਡਾ: ਪ੍ਰਿਥਾ ਅਤੇ ਖੇਡਾ, ਸੋਇਨੀ ਜਾਤ ਦੇ ਖੱਤਰੀ ਸਨ। ਉਹ ਗੁਰੂ ਨਾਨਕ ਸਾਹਿਬ 
ਜੀ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਆਏ ਸਨ। ਸਤਿਗੁਰਾਂ ਨੇ ਫ਼ਰਮਾਇਆ ਕਿ ਜਿਸ 
ਕਾਮਨਾ ਵਾਸਤੇ ਆਏ ਹੋ, ਮੰਗੋ। ਤਾਂ ਉਨ੍ਹਾਂ ਨੇ ਕਿਹਾ ਜੀ ਗਰੀਬ-ਨਿਵਾਜ, ਸਾਨੂੰ ਆਪਣੇ 
ਚਰਨਾਂ ਦੀ ਸ਼ਰਨ ਵਿੱਚ ਰੱਖੋ ਤੇ ਇਹ ਦਾਨ ਦੇਵੋ ਕਿ ਅਸੀਂ ਜਗਤ ਨੂੰ ਅਸਾਰ (ਝੂਠਾ) ਜਾਣ 
ਕੇ ਕੂਝ ਵੀ ਨਾ ਮੌਗੀਏ ਤੇ ਬਚਨ ਕੀਤਾ: 

ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ । 
ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਸਾਡੇ ਚਰਨ ਸਾਧ-ਸੰਗਤ ਵਿੱਚ ਰਹਿੰਦੇ ਹਨ। ਤੁਸੀਂ ਸਾਧੂਆਂ 
`ਦੀ ਸੇਵਾ ਕਰਨੀ ਤੇ ਦੋਨੋਂ' ਵੇਲੇ ਧਰਮਸਾਲਾ ਜਾਣਾ। ਧਰਮ ਦੀ ਕਿਰਤ ਕਰਕੇ ਗਰੀਬ ਸਿੱਖਾਂ 
ਨਾਲ ਵੰਡ ਕੇ ਖਾਣਾ। ਜੇ ਸਰੀਰ ਨਾਲ ਮਿਲੋਗੇ ਤਾਂ ਵਿਛੜੋਗੇ, ਪਰ ਜੇ ਸ਼ਬਦ ਨਾਲ ਮਿਲੋਗੇ 
ਤਾਂ ਕਦੇ ਨਹੀਂ ਵਿਛੜੋਗੇ। “75? ਇਸ ਘਟਨਾ ਨੂੰ ਭਾਈ ਸੰਤੋਖ ਸਿੰਘ ਨੇ ਕਵਿਤਾ ਵਿੱਚ ਪੇਸ਼ 
ਕੀਤਾ ਹੈ। ਵੇਖੋ ਅੰਕ 49 ਤੋਂ 56 ਤਕ। ਗੁਰੂ ਜੀ ਦੀ ਸਿੱਖਿਆ ਬਹੁਤ ਪ੍ਰਭਾਵਸ਼ਾਲੀ ਸ਼ਬਦਾਂ 
ਵਿੱਚ ਦੱਸੀ ਹੈ, ਵੇਖੋ: ਰ੍ 

ਸੰਤ ਕਰਤਾਰ ਭੇਦ ਕਛੁ ਨਾਂਹੀ। ਦਿੜ ਨਿਸ਼ਚੈ ਧਾਰਹੁ ਮਨ ਮਾਂਹੀ। 

ਧਰਮ ਕ੍ਰਿਤ ਕਰ ਵੰਡ ਸੁ ਖਾਓ। ਚਰਣ ਸ਼ਰਣ ਨਿਤ ਇਉ' ਜਿ ਕਮਾਓ॥ ੫੫॥ 

ਸਰਗੁਣ ਰੂਪ ਸਰੀਰ ਪਛਾਨੋ। ਸ਼ਬਦ ਰਿਦਾ ਮਮ,ਨਿਰਗੁਣ ਮਾਨੋ। 

ਮਿਲੇ ਸਰੀਰ ਬਿਛੁਰ ਸੇ ਜਾਵਹਿ'।ਸ਼ਬਦ ਮਿਲੇ ਨਾ ਬਿਛੁਰਨ ਪਾਵਹਿਂ॥੫੬॥ “2 
ਪ੍ਰਿਥੀਮੱਲ,ਰਾਮਾ ਤੇ ਡਿਡੀ: ਇਹ ਦੋਵੇਂ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਵਰੋਸਾਏ ਹੋਏ 
ਹਨ। ਇਨ੍ਹਾਂ ਨੇ ਗੁਰੂ ਨਾਨਕ ਜੀ ਦੇ ਦਰਸ਼ਨ ਕੀਤੇ ਤੇ ਅਰਦਾਸ ਕੀਤੀ ਕਿ ਸਾਨੂੰ ਅਜਿਹਾ 
ਸੌਖਾਲਾ ਰਾਹ ਦੱਸੋ ਕਿ ਅਸੀਂ' ਵਾਹਿਗੁਰੂ ਨਾਲ ਇੱਕ-ਮਿੱਕ ਹੋ ਜਾਈਏ। ਗੁਰੂ ਜੀ ਨੇ ਕਿਹਾ 
ਕਿ ਤੁਸੀਂ ਆਪਣੇ ਕਰਮ ਇੰਦਰੇ ਅਤੇ ਗਿਆਨ- -ਇੰਦਰੀਆਂ ਨੂੰ ਬੁਰੇ ਕੰਮ ਤੋਂ ਰੋਕ ਕੇ ਨਾਮ- 
ਸਿਮਰਨ ਤੇ ਬਾਣੀ ਵਾਲੇ ਪਾਸੇ ਲਾਉਣਾ। ਜੋ ਪੁਰਖ ਨਾਮ ਅਤੇ ਬਾਣੀ ਵੱਲ ਧਿਆਨ ਕਰਦਾ 
ਹੈ ਅਤੇ ਮਨ ਨੂੰ ਹੋਰ ਵਾਸ਼ਨਾਵਾਂ ਵੱਲੋਂ ਹਟਾਉਂਦਾ ਹੈ, ਉਹ ਪਰਮਾਤਮਾ ਨੂੰ ਪ੍ਰਾਪਤ ਕਰਦਾ ਹੈ। 
ਗੁਰੂ ਜੀ ਨੇ ਵਿਸਥਾਰ ਸਹਿਤ ਦੱਸਿਆ ਕਿ ਮਨ ਨੂੰ ਉਸਤਤ, ਨਿੰਦਾ, ਚੋਰੀ, ਯਾਰੀ ਤੇ ਹੋਰ 
ਬੁਰੇ ਕੰਮਾਂ ਵੱਲੋਂ ਹਟਾਉਣ ਨਾਲ ਤੇ ਰਸਨਾ ਨੂੰ ਝੂਠ ਵਲੋਂ' ਮੋੜ ਕੇ ਵਾਹਿਗੁਰੂ ਦੀ ਸਿਫਤ-ਸਲਾਹ 
ਨਾਲ ਜੋੜਨ ਨਾਲ ਉਧਾਰ ਹੁੰਦਾ ਹੈ। ਸਿੱਖਾਂ ਦੀ ਭਗਤਮਾਲਾ ਵਿੱਚ ਦਿੱਤੇ ਉਪਦੇਸ਼ ਦੇ ਵਿਸਥਾਰ 
ਦਾ ਫਰਕ ਹੈ, ਕਿਉਂਕਿ ਉਸ ਵਿੱਚ ਕਈ ਉਦਾਹਰਣਾਂ ਹਨ, ਮੂਲ ਗੱਲ ਇੱਕ ਹੀ ਹੈ। “'$) 
ਭਾਈ ਸੰਤੋਖ ਸਿੰਘ, ਇਸ ਵਾਰਤਾ ਨੂੰ ਅਧਿਆਇ “2 ਵਿੱਚ ਪੇਸ਼ ਕੀਤਾ ਹੈ; ਵੇਖੋ, ਅੰਕ 60 
ਤੋ 70 ਤੱਕ। ਗੁਰੂ ਨਾਨਕ ਜੀ ਦੀ ਸਿੱਖਿਆ ਇਨ੍ਹਾਂ ਸ਼ਬਦਾਂ ਵਿੱਚ ਅੰਕਿਤ ਕੀਤੀ ਹੈ: 

ਸੁਨ ਸ਼੍ਰੀ ਮੁਖ ਸੋ ਬਚਨ ਉਚਾਰੇ। 'ਪਰਤਿਯ ਪਿਖਨ ਨੈਨ ਹਟਕਾਰੇ। 

ਨਿੰਦਾ,ਨੂਤਿ ਨਹਿ' ਸ਼ੁਵਨ ਸੁਨਾਵਹੁ। ਕਰ ਚੋਰੀ ਜਾਰੀ ਨ ਲਗਾਵਹੁ ॥ ੬੬॥ 

ਕਬ ਨ ਕੁਸੰਗਤਿ ਪਗ ਸੋ ਜੱਯੈ। ਕਰਨ ਕੁਕਰਮਨ ਮਨ ਨ ਚੱਲਯੈ। 

ਸੰਤ ਦਰਸ ਮਸਤਕ ਚਖ ਲਾਵਹਿ। ਜਸ ਗੁਬਿੰਦ ਨਿਤ ਕਰਣ ਸੁਨਾਵਹਿ॥ ੬੭॥ 

ਰਸਨਾ ਅਸਤ ਨ ਬਕੈ ਬਹੋਰੈ । ਸਿਫਤ ਪ੍ਰਮੇਸ਼ਰ ਮਹਿ' ਨਿਤ ਜੋਰਹਿ । 

ਸੇਵਦਾਨ ਨਿਜ ਕਰ ਸੋ ਕਰਨਾ। ਸਤਿ ਸੰਗਤ ਗਮਨੈ ਸਦਚਰਨਾ ॥੬੮॥੯7੭੭ 


5।। 53000 8000 50101 4। €03/ 37 _ 1੧87011ਇ॥00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਮਾਲੋ, ਮਾਂਗੋ:- ਭਾਈ ਮਾਲੋ ਅਤੇ ਮਾਂਗੋ ਕੀਰਤਨ ਤੇ ਕਥਾ ਕਰਦੇ ਸਨ। ਇੱਕ ਦਿਨ ਉਨ੍ਹਾਂ 
ਨੇ ਗੁਰੂ ਜੀ ਅੱਗੇ ਆ ਕੇ ਅਰਦਾਸ ਕੀਤੀ ਕਿ ਸਾਨੂੰ ਉਪਦੇਸ਼ ਦੇਵੋ, ਜਿਸ ਨਾਲ ਸਾਡਾ ਉਧਾਰ 
ਹੋ ਜਾਵੇ। ਤਾਂ ਗੁਰੂ ਜੀ ਨੇ ਕਿਹਾ ਕਿ ਇੰਦਰੀਆਂ ਅਤੇ ਮਨ ਨੂੰ ਇਕਾਗਰ ਕਰਕੇ ਕੀਰਤਨ 
ਕਰਨਾ ਚੰਗੇ ਮਾਰਗ ਵੱਲ ਜਾਣਾ ਹੈ। ਮਨ ਇਕਾਗਰ ਕਰਕੇ ਕੀਰਤਨ ਜਾਂ ਸਿਮਰਨ ਕਰਨ 
ਨਾਲ ਉਧਾਰ ਹੁੰਦਾ ਹੈ। ਹੋਰ ਜੋ ਸਭ ਤਪ ਹਨ, ਉਨ੍ਹਾਂ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ ਤੇ 
ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਕਥਾ-ਕੀਰਤਨ ਨਾਲ ਭਗਤੀ-ਭਾਵ ਦ੍ਰਿੜ੍ਹ ਹੋ ਜਾਂਦਾ ਹੈ। 
ਭਾਈ ਸੰਤੋਖ ਸਿੰਘ ਨੇ ਜ਼ਿਆਦਾ ਵਿਸਥਾਰ ਨਾਲ ਉਪਦੇਸ਼ ਦੱਸਿਆ ਹੈ। ੯੬9) 

ਇਸੇ ਸਾਖੀ ਨੂੰ ਭਾਈ ਸੰਤੋਖ ਸਿੰਘ ਨੇ ਕਵਿਤਾ ਵਿੱਚ ਲਿਖਿਆ ਹੈ ਤੇ ਹੇਠ ਲਿਖੇ 
ਅਨੁਸਾਰ ਸਿਖਿਆ ਦਿੱਤੀ ਹੈ: 

ਗੋ ਤੇ ਮਨ ਜੁ ਇਕਾਗਰ ਕਰਨੋ। ਕਥਾ ਕੀਰਤਨ ਮਹਿ' ਪੁਨਿ੍‌ ਧਰਨੋ। 

ਰੁਚਿ ਯੁਤਿ ਗੁਨ ਗਾਵਣਾ ਸੁਣਨੋ। ਮਿਲ ਕੇ ਸਤਿਸੰਗਤਿ ਨਿਤ ਗੁਣਨੋ॥ ੭॥ “ 21? 

ਕਰਮ ਤਾਮਸੀ ਕਰਨ ਦੁਖਾਰੇ। ਇਹ ਜੁ ਰਾਜਸੀ ਲਖਹੁ ਸੁਖਾਰੇ। 

ਫਲ ਬਿਸਾਲ ਹ੍ਰੈ ਥੋਰ ਕਮਾਈ। ਤਿਨ ਮਿਹਨਤ ਬਡ ਲਘੁ ਫਲ ਪਾਈ"॥੮॥ 
ਕਾਲੂ ਖੱਤਰੀ:- ਕਾਲੂ ਖੱਤਰੀ ਗੁਰੂ ਜੀ ਦੇ ਦਰਸ਼ਨ ਲਈ ਆਇਆ ਤੇ ਗੁਰੂ ਜੀ ਪਾਸੋਂ ਪੁੱਛਿਆ 
ਕਿ ਹੇ ਗਰੀਬ-ਨਿਵਾਜ! ਸਨਮੁੱਖ ਅਤੇ ਬੇਮੁੱਖ ਵਿੱਚ ਕੀ ਅੰਤਰ ਹੈ? ਤਾਂ ਗੁਰੂ ਜੀ ਨੇ ਦੱਸਿਆ 
ਕਿ ਜੋ ਪਾਪਾਂ ਨੂੰ ਪਿੱਠ ਦਿੰਦੇ ਹਨ ਅਤੇ ਪੁੰਨਾਂ ਦੇ ਸਾਹਮਣੇ ਹੁੰਦੇ ਹਨ, ਉਹ ਸਨਮੁੱਖ ਹਨ। ਜੋ 
ਇਸ ਦੇ ਉਲਟ ਕਰਮ ਕਰਨ, ਉਹ ਬੇਮੁੱਖ ਹੁੰਦੇ ਹਨ। (ਭਾਈ ਸੰਤੋਖ ਸਿੰਘ ਨੇ ਇਸ ਨੂੰ ਵਿਸਥਾਰ 
ਨਾਲ ਦੱਸਿਆ ਹੈ 2? ਅਤੇ ਗੁਰੂ ਜੀ ਦੀ ਸਿੱਖਿਆ ਇਸ ਤਰਾਂ ਅੰਕਿਤ ਕੀਤੀ ਹੈ: 

ਸੁਨਿਕੈ ਸੀ ਗੁਰ ਗਿਰਾ ਅਲਾਈ। “ਕਲਮਲ ਤੇ ਜਿਨ ਕੰਡ ਫਿਰਾਈ॥ ੨੪॥ 

ਸੁੱਕ੍ਰਿਤ ਸਾਮੁਹਿ, ਸਾਖੀ ਬ੍ਰਿਤਿਕੋ। ਸੁਨਹਿ ਸ਼ਬਦ ਗੁਰ ਬਥਿਤ ਕਰ ਚਿਤਕੌ । 

ਲੱਛਨ ਚਤਰ ਅਪਰ ਹੈ ਜੋਇ। ਸੁਨਹੁ ਪੀਤ ਕਰ ਉਚਰੈ ਸੋਇ ॥ ੨੫॥ 

ਮੈਤ੍ਰਿਯ, ਕਰੁਨਾ ਦ੍ਰੇ ਲਖੋ ਮੁਦਤਾ ਤੀਜੀ ਜਾਨ। 

ਚਤੁਰ ਉਪੇਖਯਾ ਜਿਸ ਬਿਖੈ ਸਨਮੁਖ ਸੇ ਪਹਿਚਾਨ”॥੨੬॥ ੯”? 


ਭਗਤਾ ਓਹਰੀ ਅਤੇ ਜਾਪੂਵੰਸੀ:- ਇਹ ਦੋਨੋਂ ਖੱਤਰੀ ਜਾਤ ਦੇ ਸਨ। ਇਨ੍ਹਾਂ ਨੇ ਗੁਰੂ ਜੀ ਦੇ 
ਦਰਸ਼ਨ ਕੀਤੇ ਤੇ ਅਰਦਾਸ ਕੀਤੀ ਕਿ ਜੋ ਅਧਿਕਾਰੀ ਹਨ, ਉਨ੍ਹਾਂ ਦਾ ਵਿਦਿਆ ਕਰਕੇ, 
ਗਿਆਨ ਕਰਕੇ ਉਧਾਰ ਹੁੰਦਾ ਹੈ ਪਰ ਅਸੀਂ ਪੜ੍ਹਨਾ-ਲਿਖਣਾ ਕੁਝ ਨਹੀਂ ਜਾਣਦੇ, ਸਾਡਾ 
ਉਧਾਰ ਕਿਵੇਂ ਹੋਵੇਗਾ? ਗੁਰੂ ਜੀ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਤੁਸੀਂ ਮਨਮੁਖਾਂ ਵਾਲੇ ਕਰਮਾਂ 
ਦਾ ਤਿਆਗ ਕਰੋ ਤੇ ਸਿੱਖ-ਸੰਗਤ ਦੀ ਟਹਿਲ-ਸੇਵਾ ਕਰੋ, ਤਦ ਤੁਹਾਡਾ ਕਲਿਆਣ ਹੋਵੇਗਾ। 
ਉਨ੍ਹਾਂ ਫਿਰ ਪੁੱਛਿਆ ਕਿ ਮਨਮੁਖਾਂ ਦੇ ਕਰਮ ਕਿਹੜੇ ਹੁੰਦੇ ਹਨ? ਤਾਂ ਗੁਰੂ ਜੀ ਨੇ ਕਿਹਾ ਕਿ 
ਈਰਖਾ ਕਰਨੀ ਤੇ ਨਿੰਦਾ ਕਰਨੀ ਅਤੇ ਇਹ ਸਮਝਣਾ ਕਿ ਸਾਰੇ ਗੁਣ ਮੇਰੇ ਵਿੱਚ ਹੀ ਹਨ, 
ਹੋਰ ਕਿਸੇ ਵਿੱਚ ਨਹੀ'। ਸਾਰੀ ਦੁਨੀਆ ਨੂੰ ਵੈਰੀ ਸਮਝਣਾ, ਇਹ ਸਾਰੇ ਮਨਮੁਖਾਂ ਦੇ ਕਰਮ 
ਹਨ। ਬੁਰੇ ਕੰਮਾਂ ਦਾ ਤਿਆਗ ਕਰਨਾ, ਧਰਮ ਦੀ ਕਿਰਤ ਕਰਨੀ ਤੇ ਵੰਡ ਕੇ ਛਕਣ ਨਾਲ 
ਤੁਹਾਡਾ ਉਧਾਰ ਹੋਵੇਗਾ।6$5? ਇਸੇ ਤਰਾਂ ਦਾ ਵਿਸਥਾਰ ਭਾਈ ਸੰਤੋਖ ਸਿੰਘ ਨੇ ਦਿੱਤਾ ਹੈ: 


5।। 53000 8000 50101 4। €08% ੧3101500੫੧6011.60।। 


ਪ੍ਰਸਤਾਵਨਾ 


ਤਬ ਸੀ ਗੁਰ ਸਗਰੀ ਬਿਧ ਬਰਨੀ। “ਰਿਦੇ ਈਰਖਾ ਸਭ ਸੋ' ਕਰਨੀ। 

-- ਜਗਤ ਪਦਾਰਥ ਸੁਖ ਜੇ ਸਾਰੇ।ਸਭ ਕੇ ਮਿਟ ਕਰ ਹੋਹਿ' ਹਮਾਰੇ -- ॥੪੫॥ 

ਸਦਨ ਬਿਭੂਤਿ ਅਪਰ ਕੋ ਦੇਖੀ।ਪੀਰਾਂ ਪਾਵਹਿ ਰਿਦੇ ਵਿਸੇਖੀ। 

ਸਰਬ ਨਰਨ ਕੋ ਸ਼ਤ੍ਰ ਜਾਨਹਿ। ਸੰਗ ਨ ਕਿਸੇ ਭਲਾਈ ਠਾਨਹਿ॥ ੪੬॥ 

ਇਕ ਮਨਮੁਖ ਕੋ ਕਰਮ ਇਹ,ਤਯਾਗਹੁ ਉਰ ਤੇ ਸੋਇ। 

ਦੂਸਰ ਹਉਮੈ ਮਨ ਕਰੈ ਸਬ ਸੋ ਨਿਰਦਯ ਹੋਇ॥੪੭॥ “55? 
ਸ਼ੀਹਾਂ, ਗੱਜਣ:- ਸ਼ੀਹਾਂ ਤੇ ਗੱਜਣ, ਦੋਨੋਂ ਚਾਚੇ-ਤਾਏ ਦੇ ਪੁੱਤਰ, ਭਾਵ ਭਰਾ ਸਨ। ਜਦ ਇਹ 
ਗੁਰੂ ਨਾਨਕ ਸਾਹਿਬ ਨੂੰ ਮਿਲੇ ਤਾਂ ਇਨ੍ਹਾਂ ਨੇ ਪੁੱਛਿਆ ਕਿ ਸਾਡਾ ਜਨਮ-ਮਰਨ ਕੱਟ ਦੇਵੋ ਅਤੇ 
ਚਾਰ-ਪਦਾਰਥਾਂ ਦੀ ਸਾਨੂੰ ਕਿਵੇ' ਪ੍ਰਾਪਤੀ ਹੋਵੇਗੀ? ਗੁਰੂ ਜੀ ਨੇ ਕਿਹਾ ਕਿ ਵਾਹਿਗੁਰੂ ਦਾ ਨਾਮ 

ਜਪਣ ਨਾਲ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ। ਚਾਰੇ ਪਦਾਰਥ ਪ੍ਰਭੂ ਦੇ ਨਾਮ ਦੇ ਅਧੀਨ 
ਹਨ, "57 ਗੁਰੂ ਨਾਨਕ ਸਾਹਿਬ ਦੀ ਸਿੱਖਿਆ, ਭਾਈ ਸੰਤੋਖ ਸਿੰਘ ਇਸ ਤਰਾਂ ਲਿਖਦੇ ਹਨ: 
ਸੁਨਕੈ ਸ੍ਰੀ ਗੁਰ ਗਿਰਾ ਅਲਾਈ। ਲੋਚਨ ਕੋਰਨ ਕਰੁਨਾ ਛਾਈ। 

“ਸਿਮਰਹੁ ਵਾਹਿਗੁਰੂ ਲਿਵਲਾਈ। ਦੇਇ ਪਦਾਰਥ ਸੋ ਤੁਮ ਤਾਂਈ"॥੫੮॥ “£7? 
ਇੱਕ ਦਿਨ ਸ਼ੀਹੇਂ ਦੀ ਲੜਕੀ ਦਾ ਵਿਆਹ ਸੀ। ਉਸ ਦਿਨ ਉਸ ਦੇ ਘਰ ਬਹੁਤ ਸਿੱਖ ਆਏ 
ਤੇ ਜੋ ਵਿਆਹ ਲਈ ਰਾਸ਼ਨ-ਪਾਣੀ ਸੀ, ਸਾਰਾ ਉਨ੍ਹਾਂ ਸਿੱਖਾਂ ਨੂੰ ਛਕਾ ਦਿੱਤਾ। ਸ਼ੀਹੇਂ ਦੀ ਘਰ 
ਵਾਲੀ ਸੋਚਣ ਲੱਗੀ ਕਿ ਹੁਣ ਜੰਵ ਨੂੰ ਕੀ ਖੁਆਵਾਂਗੇ? ਤਾਂ ਸ਼ੀਹੇ' ਨੇ ਕਿਹਾ ਕਿ ਸਾਡੀ ਪੈਜ 
(ਲਾਜ) ਗੁਰੂ ਜੀ ਆਪ ਹੀ ਰੱਖਣਗੇ। ਅਗਲੇ ਦਿਨ ਜੰਵ ਆਈ ਤੇ ਜਦ ਉਸ ਨੇ ਅਰਦਾਸ 
ਕਰਕੇ ਕੋਠੜੀ ਦਾ ਜਿੰਦਰਾ ਖੋਲਿਆ ਤਾਂ ਦੇਖਿਆ ਕਿ ਖਾਣ-ਪੀਣ ਦਾ ਬਹੁਤ ਸਮਾਨ ਹਾਜ਼ਰ 
ਸੀ। ਸ਼ਾਰੀ'ਸ਼ਰਾਤ' ਤੇ ਸੰਗਤ ਲੰਗਰ ਛਕ-ਜੇ ਅਨੰਦ ਜੋਂਈੀ। ਇਕ ਸਾਬੀ' ਭਾਈ ਸੰਤੋਖ ਸਿੰਘ 
ਨੇ ਵੀ ਇੰਨ-ਬਿੰਨ ਇਸੇ ਤਰਾਂ ਦਿੱਤੀ ਹੈ 6557 ਤੇ ਵਾਰਤਾ ਦਾ ਅੰਤ ਇਵੇਂ' ਕਰਦੇ ਹਨ: 

“ਰਾਖੀ ਸਿੱਖਨ ਪੈਜ ਅਗਾਰੀ। ਚਰਨ ਕਮਲ ਹਮ ਸ਼ਰਨ ਤੁਮਾਰੀ”। 

ਅਸ ਕਹਿ ਤਿਸ ਕੋਠੇ ਕੋ ਤਾਰਾ।ਖੋਲ ਬਿਲੋਕ ਅਹਾਰ ਅਪਾਰਾ॥ ੮੧॥ “ 224 
ਫਿਰਨਾ ਖਹਿਰਾ ਤੇ ਜੋਧ:- ਇਹ ਦੋਨੋਂ ਗੁਰੂ ਨਾਨਕ ਜੀ ਦੇ ਸਿੱਖ ਬਣ ਗਏ ਸਨ। ਉਨ੍ਹਾਂ ਨੇ 
ਅਰਦਾਸ ਕੀਤੀ, ਸਾਨੂੰ ਅਜਿਹਾ ਉਪਦੇਸ਼ ਕਰੋ ਜਿਸ ਨਾਲ ਸਿੱਖੀ ਪ੍ਰਾਪਤ ਹੋਵੇ ਤਾਂ ਗੁਰੂ ਜੀ 
ਨੇ ਬਚਨ ਕੀਤਾ ਕਿ ਮਨ ਨੂੰ ਨੀਵਾਂ ਕਰਨ ਨਾਲ ਸਿੱਖੀ ਪ੍ਰਾਪਤ ਹੁੰਦੀ ਹੈ। ਤੁਸੀਂ ਸਿੱਖਾਂ ਦੀ ਸੇਵਾ 
ਕਰਨੀ, ਪਿਛਲੀ ਰਾਤ ਨੂੰ ਉੱਠ ਕੇ ਇਸ਼ਨਾਨ ਕਰਨਾ, ਪ੍ਰਭੂ ਦੇ ਨਾਮ ਦਾ ਅਭਿਆਸ ਕਰਨਾ 
ਅਤੇ ਮਨ ਨੀਵਾਂ ਰੱਖਣਾ ਅਤੇ ਸਾਧ-ਸੰਗਤ ਵਿੱਚ ਜਾ ਕੇ ਪਰੀਤ ਕਰਕੇ ਗੁਰੂ ਦਾ ਸ਼ਬਦ ਸੁਣਨਾ 
ਤੇ ਫਿਰ ਦੋਨਾਂ ਨੇ ਆਪਸ ਵਿੱਚ ਬਾਣੀ 'ਤੇ ਭਰੋਸਾ ਕਾਇਮ ਕਰਨਾ। ਉਨ੍ਹਾਂ ਦੋਨਾਂ ਨੇ ਇਸ 
ਤਰਾਂ ਹੀ ਕੀਤਾ ਤੇ ਉਨ੍ਹਾਂ ਦਾ ਉਧਾਰ ਹੋ ਗਿਆ ਸੀ।£' 56) ਭਾਈ ਸੰਤੋਖ ਸਿੰਘ ਜੀ ਨੇ ਗੁਰੂ 
ਜੀ ਦੀ ਸਿੱਖਿਆ ਇਸ ਤਰਾਂ ਅੰਕਿਤ ਕੀਤੀ ਹੈ: 

ਪ੍ਰਭੁ ਭਾਖਯੋ “ਮਨ ਨੀਵੇ' ਜੋਇ। ਤਿਨ ਕੋ ਸਿੱਖੀ ਪ੍ਰਾਪਤਿ ਹੋਇ॥ ੮੮॥ 

ਸੇਵਾ ਜੋ ਤੁਮ ਪਾਸ ਤੇ ਸਿੱਖਨ ਕੀ ਹੁਇ ਆਇ। 

ਤੌ ਕਰੀਏ ਹਿਤ ਕਰ ਰਿਦੇ ਪਗ ਪਖਾਰ,ਮੁਖ ਪਾਇ॥ ੮੯॥ 

ਪਿਛਲੀ ਨਿਸਾ ਕਰਹੁ ਇਸ਼ਨਾਨਾ। ਸਦਾ ਸ਼ਬਦ ਅੱਭਯਾਸ ਪ੍ਰਮਾਨਾ। 

ਮਨ ਨਵੇ ਸਤਿਸੰਗਤਿ ਜਾਇ: ਗੁਰ ਕੋ ਸ਼ਬਦ ਸੁਨਜੁ ਹਿਤ ਲਾਇ॥ ੯੦॥ “' 200 


5।। 53000 8000 50101 ਹ। €08/ 39 _ 180011ਇ00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਚ. “ਸ੍ਰੀ ਗੁਰ ਨਾਨਕ ਪ੍ਰਕਾਸ਼” ਦਾ ਇਤਿਹਾਸਕ ਮੁਲਾਂਕਨ 


ਇਹ ਗੱਲ ਸਭ ਮੰਨਦੇ ਹਨ ਕਿ ਵਿਗਿਆਨਕ ਇਤਿਹਾਸ ਦਾ ਮੌਜੂਦਾ ਲਿਖਣ ਦਾ 
ਢੰਗ ਇਹ ਹੈ ਕਿ ਯਥਾਰਥ ਜਾਂ ਅਸਲ ਗੱਲ ਨੂੰ ਲੱਭਿਆ ਜਾਏ। ਇਹ ਢੰਗ ਇਤਿਹਾਸਕਾਰ 
'ਰੈਂਕੇ` (1830 ਈ:) ਤੋਂ ਅਰੰਭ ਹੋਇਆ ਅਤੇ ਉਨੀਵੀ' ਸਦੀ ਦੇ ਅਖੀਰ ਵਿਚ ਵਿਕਸਤ 
ਹੋਇਆ। 6222 ਇਸ ਤੋਂ ਪਹਿਲਾਂ ਸਾਰੇ ਮੁਲਕਾਂ ਵਿੱਚ ਵੱਖਰੇ-ਵੱਖਰੇ ਢੰਗ ਨਾਲ ਇਤਿਹਾਸ 
ਲਿਖਿਆ ਜਾਂਦਾ ਸੀ। ਸਿੱਖ ਇਤਿਹਾਸ ਕੁਝ ਸਮਾਂ ਗੋਸ਼ਟਾਂ, ਸਾਖੀਆਂ ਅਤੇ ਵਾਰਤਾਵਾਂ ੨2 
ਦੇ ਰੂਪ ਵਿੱਚ ਅਤੇ ਮੁਸਲਮਾਨਾਂ ਦੇ ਪ੍ਰਭਾਵ ਥੱਲੇ ਰੋਜ਼ਨਾਮਚਿਆਂ ਵਾਂਗ ਤਰੀਖਾਂ ਲਿਖ ਕੇ 
ਘਟਨਾਵਾਂ ਲਿਖਣ ਦਾ ਢੰਗ ਵਰਤਿਆ ਜਾਂਦਾ ਸੀ, ਜਿਵੇ ਗੁਰੂ ਸਾਹਿਬਾਨਾਂ ਦੇ ਜੋਤੀ-ਜੋਤ 
ਸਮਾਉਣ ਦੇ ਚਰਿੱਤਰ ਆਦਿ। ਭਾਈ ਸੰਤੋਖ ਸਿੰਘ ਤੋ ਪਹਿਲਾਂ ਸਿੱਖ ਇਤਿਹਾਸ ਦੇ ਕਈ 
ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਮਹਿਮਾ ਪ੍ਰਕਾਸ਼ 
ਕਵਿਤਾ ਵਿੱਚੇ ਲਿਖੇ ਗਏ ਸਨ। ਸੋ, ਭਾਈ ਸੰਤੋਖ ਸਿੰਘ ਨੇ ਵੀ “ਸ੍ਰੀ ਗੁਰ ਨਾਨਕ ਪ੍ਰਕਾਸ਼” 
ਕਵਿਤਾ ਵਿੱਚ ਲਿਖਿਆ। ਭਾਈ ਸੰਤੋਖ ਸਿੰਘ ਦੇ ਸਮੇ' ਵਿੱਚ ਬ੍ਰਿਜ-ਭਾਸ਼ਾ ਦਾ ਜ਼ੋਰ ਸੀ, ਇਸ 
ਲਈ ਉਸ ਨੇ ਇਸ ਭਾਸ਼ਾ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ `ਤੇ 'ਸ੍ਰੀ ਗੁਰ ਨਾਨਕ ਪ੍ਰਕਾਸ਼” 
ਅਤੇ ਬਾਕੀ ਸਿੱਖ-ਗੁਰੂਆਂ ਦੇ ਜੀਵਨ `ਤੇ ਮਹਾਂਕਾਵਿ “ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ” 
ਲਿਖਿਆ। ਭਾਈ ਸੰਤੋਖ ਸਿੰਘ ਨਾ ਕੇਵਲ ਮਹਾਂਕਵੀ ਸਨ, ਸਗੋਂ ਚੰਗੇ ਇਤਿਹਾਸਕਾਰ ਵੀ 
ਸਨ। ਜਿੱਥੇ ਉਨ੍ਹਾਂ ਕਵੀਆਂ ਵਾਲੀ ਕਲਪਨਾ ਦਾ ਪ੍ਰਯੋਗ ਕੀਤਾ ਹੈ, ਉਥੇ ਇਤਿਹਾਸਕ- 
ਕਲਪਨਾ ਨੂੰ ਵੀ ਸੁਘੜ ਢੰਗ ਨਾਲ ਵਰਤਿਆ ਹੈ। ਇਤਿਹਾਸਕ-ਕਲਪਨਾ ਆਪਣੇ ਸਰੋਤਾਂ 
ਵਿੱਚ ਸੀਮਤ ਹੁੰਦੀ ਹੈ, ਉਸ ਤੋ ਬਾਹਰ ਨਹੀਂ ਜਾ ਸਕਦੀ। ਕਾਲਨ ਵੁੱਡ, ਇਤਿਹਾਸਕ- 
ਕਲਪਨਾ ਦੀ ਵਿਆਖਿਆ ਇਸ ਤਰਾਂ ਕਰਦਾ ਹੈ ਕਿ ਰੋਮ ਦਾ ਬਾਦਸ਼ਾਹ “ਸੀਜ਼ਰ” ਇੱਕ ਦਿਨ 
ਰੋਮ ਵਿੱਚ ਸੀ ਤੇ ਕੁਝ ਦਿਨਾਂ ਬਾਅਦ ਉਹ ਫਰਾਂਸ ਦੇ ਇੱਕ ਇਲਾਕੇ “ਗਾਲ” ਵਿੱਚ ਚਲਾ 
ਗਿਆ। “ਗਾਲ” ਵਿੱਚ ਉਹ ਕਿਹੜੇ ਰਸਤੇ ਰਾਹੀਂ ਪੁੱਜਾ, ਕਿਹੜੇ ਦਿਨ ਪੁੱਜਾ, ਉਸ ਦੇ ਸਰੋਤ, 
ਇਸ ਸਬੰਧੀ ਕੋਈ ਸੰਕੇਤ ਨਹੀਂ ਦਿੰਦੇ । ਇੱਥੇ ਜੇ ਕੋਈ ਇਤਿਹਾਸਕਾਰ ਉਸ ਸਮੇ' ਦੇ “ਰੋਮ” 
ਤੋਂ “ਗਾਲ” ਦਾ ਰਾਹ ਲੱਭ ਕੇ ਬਿਆਨ ਕਰ ਦੇਵੇ ਤਾਂ ਇਹ ਇਤਿਹਾਸਕ-ਕਲਪਨਾ ਹੋਵੇਗੀ। 
ਇਸ ਵਿੱਚ ਸ਼ਰਤ ਇਹ ਹੈ ਕਿ ਨਾਵਲਕਾਰ ਵਾਂਗ ਇਸ ਨੂੰ ਰੰਗੀਨ ਨਾ ਬਣਾਇਆ ਜਾਵੇ, ਜਿਵੇਂ 
ਕਿ ਉਹ ਰਸਤੇ ਵਿੱਚ ਕਿਸ ਨੂੰ ਮਿਲਿਆ ਸੀ, ਕਿਸ ਨਾਲ ਵਾਰਤਾਲਾਪ ਕੀਤੀ ਸੀ, ਆਦਿ 
ਕਲਪਤ ਗੱਲਾਂ ਨਾ ਪਾਈਆਂ ਜਾਣ। ਨਾਵਲਕਾਰ ਇਸ ਵਾਰਤਾ ਨੂੰ ਸੁਆਦਲਾ ਬਣਾਉਣ ਲਈ 
ਕਈ ਗੱਲਾਂ ਪਾ ਸਕਦਾ ਹੈ ਪਰ ਇਤਿਹਾਸਕਾਰ ਨਹੀਂ। ਇਤਿਹਾਸਕਾਰ ਆਪਣੇ ਸਰੋਤਾਂ 
(9੦01੦੬5) ਤੋਂ ਬਾਹਰ ਨਹੀਂ ਜਾ ਸਕਦਾ। ਹਾਂ, ਜੇਕਰ ਸਰੋਤਾਂ (ਸੋਮਿਆਂ) ਵਿੱਚ ਕੋਈ ਸੰਕੇਤ 
ਹੋਵੇ ਤਾਂ ਉਸ ਅਨੁਸਾਰ ਉਹ ਆਪਣੀ ਕਲਪਨਾ ਦਾ ਵਿਸਥਾਰ ਕਰ ਸਕਦਾ ਹੈ। ੧“? 

ਭਾਈ ਸੰਤੋਖ ਸਿੰਘ ਇੱਕ ਮਹਾਨ ਕਵੀ ਸਨ ਤੇ ਸ਼ਕਤੀਸ਼ਾਲੀ ਕਲਪਨਾ ਦੇ ਮਾਲਕ 
ਸਨ। ਉਨ੍ਹਾਂ ਦੀ ਸ਼ਕਤੀਸ਼ਾਲੀ ਕਲਪਨਾ ਨੇ ਹੀ “ਸ੍ਰੀ ਗੁਰ ਨਾਨਕ ਪ੍ਰਕਾਸ਼” ਵਿੱਚ ਗੁਰੂ ਨਾਨਕ 
ਸਾਹਿਬ ਨੂੰ, ਪਾਠਕਾਂ ਦੇ ਇੰਨੇ ਨੇੜੇ ਲੈ ਆਂਦਾ ਹੈ ਕਿ ਇਉ' ਅਨੁਭਵ ਹੁੰਦਾ ਹੈ ਕਿ ਅਸੀਂ ਗੁਰੂ 
ਸਾਹਿਬ ਦੇ ਨੇੜੇ ਢੁੱਕ ਕੇ, ਗੱਲਾਂ ਕਰ ਰਹੇ ਹਾਂ ਜਾਂ ਸੁਣ ਰਹੇ ਹਾਂ। “ਸ੍ਰੀ ਗੁਰ ਨਾਨਕ ਪ੍ਰਕਾਸ਼” 


5।। 53000 8000 50101 4 €08%0 ੧3101500੫੧)60011.60।। 


ਪ੍ਰਸਤਾਵਨਾ 


ਵਿੱਚ ਭਾਈ ਸੰਤੋਖ ਸਿੰਘ ਨੇ, ਕਈ ਤਰਾਂ ਦੀ ਕਲਪਨਾ ਦਾ ਪ੍ਰਯੋਗ ਕੀਤਾ ਹੈ ਜਿਵੇਂ ਕਿ ਨਾਵਲ- 
ਕਾਰ ਦੀ ਕਲਪਨਾ, ਜਿਸ ਨਾਲ ਅਸਧਾਰਨ ਗੱਲਾਂ ਦੱਸ ਕੇ ਪਾਠਕਾਂ ਨੂੰ ਅਕਰਸ਼ਤ ਕੀਤਾ ਜਾਏ 
ਜਾਂ ਕਾਵਿ-ਉਡਾਰੀਆਂ ਨਾਲ ਪ੍ਰਭਾਵਿਤ ਕੀਤਾ ਜਾਏ। ਇੱਥੇ ਸਾਡਾ ਮਨੋਰਥ ਕੇਵਲ ਭਾਈ 
ਸੰਤੋਖ ਸਿੰਘ ਦੀ ਇਤਿਹਾਸਕ-ਕਲਪਨਾ ਦਾ ਅਧਿਐਨ ਕਰਨਾ ਹੈ। 
ਕਵੀ ਸੰਤੋਖ ਸਿੰਘ ਜੀ ਦੀ ਇਤਿਹਾਸਕ-ਕਲਪਨਾ: ਜਿਵੇਂ ਕਿ ਉਪਰ ਦੱਸਿਆ ਜਾ ਚੁੱਕਾ 
ਹੈ ਕਿ ਇਤਿਹਾਸ ਵਿੱਚ ਵੀ ਇੱਕ ਸ਼ਕਤੀਸ਼ਾਲੀ-ਕਲਪਨਾ ਦੀ ਲੋੜ ਹੁੰਦੀ ਹੈ, ਜਿਸ ਨਾਲ 
ਇਤਿਹਾਸ-ਰਚਨਾ ਦੀ ਬਣਤਰ ਬਣਦੀ ਹੈ। ਇਸ ਕਲਾ ਵਿੱਚ ਵੀ ਭਾਈ ਸੰਤੋਖ ਸਿੰਘ ਬਹੁਤ 
ਨਿਪੁੰਨ ਸਨ। ਉਨ੍ਹਾਂ ਨੇ ਇਤਿਹਾਸ ਦੇ ਕਈ ਨਵੇ' ਪੱਖ, ਇਤਿਹਾਸਕ-ਕਲਪਨਾ ਦੁਆਰਾ ਸਾਡੇ 
ਸਾਹਮਣੇ ਲਿਆਂਦੇ ਹਨ, ਜਿਵੇਂ ਕਿ ਪੂਰਬਾਰਧ ਭਾਗ ਪਹਿਲਾ ਵਿੱਚ ਗੁਰੂ ਨਾਨਕ ਜੀ ਦੀ ਬਾਲ 
ਅਵਸਥਾ ਦਾ ਵਰਣਨ ਹੈ।“557 

ਕਿਸੇ ਵੀ ਜਨਮਸਾਖੀ ਵਿੱਚ ਸ੍ਰੀ ਗੁਰੂ ਨਾਨਕ ਜੀ ਦੀ ਬਾਲ ਅਵਸਥਾ ਦਾ ਕਥਨ ਨਹੀਂ 
ਮਿਲਦਾ। ਪਰ ਭਾਈ ਸੰਤੋਖ ਸਿੰਘ ਨੇ ਗੁਰੂ ਜੀ ਨੂੰ ਧਰਤੀ ਤੇ ਰਿੜ੍ਹਦਾ ਤੇ ਹੌਲੀ-ਹੌਲੀ ਤੁਰਦਾ 
ਵੀ ਦਿਖਾਇਆ ਹੈ। ਉਨ੍ਹਾਂ ਦੇ ਮਾਤਾ-ਪਿਤਾ ਉਸ ਨੂੰ ਵੇਖ-ਵੇਖ ਖੁਸ਼ ਹੁੰਦੇ ਦਰਸਾਏ ਹਨ। ਮਾਂ 
ਉਸ ਨੂੰ ਕੁੱਛੜ ਚੁੱਕ ਕੇ ਖੁਸ਼ ਹੁੰਦੀ ਹੈ, ਚੁੰਮਦੀ ਹੈ, ਲਾਡ-ਪਿਆਰ ਕਰਦੀ ਹੈ। ਇਸੇ ਤਰਾਂ 
ਪਿਤਾ ਖੁਸ਼ ਹੁੰਦਾ ਹੈ, ਚੁੱਕ ਕੇ ਪਿਆਰ ਕਰਦਾ ਹੈ।ਬਾਲ-ਨਾਨਕ ਜੀ ਦੇ ਘੁੰਗਰੂਆਂ ਵਾਲੀ 
ਤੜਾਗੀ ਪਾ ਕੇ, ਕਵੀ ਨੇ ਉਸ ਸਮੇਂ ਦਾ ਵਾਤਾਵਰਨ ਇਤਿਹਾਸਕ ਬਣਾ ਦਿੱਤਾ ਹੈ। 

ਪੰਜਾਬ ਵਿੱਚ ਛੋਟੇ ਬੱਚਿਆਂ ਨੂੰ ਲੱਕ 'ਤੇ ਤੜਾਗੀ ਬੰਨ੍ਹੀ ਜਾਂਦੀ ਸੀ ਤੇ ਕਈ ਵਾਰ 
ਘੁੰਗਰੂਆਂ ਵਾਲੀ ਤੜਾਗੀ ਬੰਨ੍ਹਦੇ ਸਨ। ਇਹ ਇੱਕ ਪੁਰਾਣਾ ਰਿਵਾਜ ਸੀ। ਛੋਟੇ ਬੱਚੇ ਵਾਸਤੇ 
ਮਾਂ-ਪਿਓ ਦਾ ਪਿਆਰ ਕੁਦਰਤੀ ਹੈ। ਕੁਦਰਤੀ-ਅਸੂਲਾਂ ਨੂੰ ਇਤਿਹਾਸਕ-ਪ੍ਰਮਾਣ ਦੀ ਲੋੜ 
ਨਹੀਂ' ਹੁੰਦੀ ਕਿਉਂਕਿ ਕੁਦਰਤੀ-ਅਸੂਲ ਪੁਰਾਣੇ ਸਮਿਆਂ ਵਿੱਚ ਵੀ ਸਨ ਤੇ ਅੱਜਕੱਲ੍ਹ ਵੀ ਉਸੇ 
ਤਰਾਂ ਹੀ ਚੱਲਦੇ ਪਏ ਹਨ। ਭਾਈ ਸੰਤੋਖ ਸਿੰਘ ਨੇ ਬਾਲ-ਨਾਨਕ ਦੇ ਬਾਰੇ ਲਿਖ ਕੇ, 
ਇਤਿਹਾਸ ਵਿੱਚ ਵਾਧਾ ਕੀਤਾ ਹੈ।ਇਹ ਭਾਈ ਸੰਤੋਖ ਸਿੰਘ ਜੀ ਦੀ ਇਤਿਹਾਸਕ-ਕਲਪਨਾ 
ਹੈ ਕਿ ਹਰ ਵਿਅਕਤੀ ਜੰਮਦਾ ਹੀ ਬੁੱਢਾ ਨਹੀਂ ਹੋ ਸਕਦਾ, ਉਸ ਦਾ ਸਰੀਰ ਹੌਲੀ-ਹੌਲੀ 
ਵਿਕਾਸ (ਵਾਧਾ) ਕਰਦਾ ਹੈ। ਛੋਟੇ ਬਾਲ ਨੂੰ ਤੜਾਗੀ ਪਾਉਣ ਤੇ ਘੁੰਗਰੂ ਪਾਉਣ ਦਾ ਇੱਕ 
ਸਮੇ' ਦਾ ਰਿਵਾਜ ਸੀ। ਸੋ, ਇੱਥੇ ਕਾਲ ਤੇ ਸਥਾਨ ਦੀ ਸੀਮਾ ਦੇ ਅੰਦਰੋਂ-ਅੰਦਰ ਕਲਪਨਾ ਕੰਮ 
ਕਰ ਰਹੀ ਹੈ, ਜੋ ਇਸ ਲਈ ਇਤਿਹਾਸ-ਚਿਤਰਨ ਵਿੱਚ ਸਹਾਈ ਹੋਈ ਹੈ। 

ਇਸ ਅਧਿਆਇ ਵਿੱਚ ਬਾਲ-ਨਾਨਕ ਹੌਲੀ-ਹੌਲੀ ਤੁਰਨਾ ਸਿੱਖਦਾ ਹੈ ਤੇ ਘਰ ਦੇ 
ਭਾਂਡੇ, ਵਸਤੂਆਂ ਆਦਿ ਬਾਹਰ, ਮੰਗਤਿਆਂ ਨੂੰ ਫੜਾ ਆਉਂਦਾ ਹੈ। ਇਸ ਤਰਾਂ ਕਰਨ ਉੱਤੇ 
ਬਾਲ-ਨਾਨਕ ਦੀ ਮਾਤਾ, “ਤ੍ਰਿਪਤਾ” ਬਹੁਤ ਨਰਾਜ਼ ਹੁੰਦੀ ਹੈ। ਪਰ ਬਾਲ-ਨਾਨਕ ਦਾ ਚੀਜ਼ਾਂ 
ਵੰਡਣ ਦਾ ਕਰੱਤਵ ਵੱਡੇ ਹੋ ਕੇ ਉਸ ਦੀ ਵੰਡ-ਛਕਣ ਦੀ ਧਾਰਨਾ ਦਾ ਲਖਾਇਕ ਜਾਪਣ ਲੱਗ 
ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਵੇਂ ਇੱਕ ਤਿਲ ਨੂੰ ਵੀ ਵੰਡ ਕੇ ਦਿਖਾ ਦਿੱਤਾ ਸੀ 
(ਵਿਸਥਾਰ ਲਈ ਵੇਖੋ, ਪ੍ਰਸਤਾਵਨਾ, ਪੂਰਬਾਰਧ, ਭਾਗ ਪਹਿਲਾ, ਪੰਨਾ 197)। 

ਭਾਈ ਸੰਤੋਖ ਸਿੰਘ ਵਾਰਤਾਲਾਪ ਲਿਖਣ ਵਿੱਚ ਬਹੁਤ ਨਿਪੁੰਨ ਕਵੀ ਹਨ। ਉਨ੍ਹਾਂ ਨੇ 
ਜੀਵਨ ਦੇ ਉਤਰਾਅ-ਚੜ੍ਹਾਅ ਨੂੰ ਬਹੁਤ ਨੇੜਿਓਂ ਪਰਖਿਆ ਹੈ ਤੇ ਵਿਸ਼ੇਸ਼ ਕਰ ਔਰਤਾਂ ਦੇ 


5।। 53000 38001 50101 ਹ। ੬099 ੧3101500੫੧)60011.60।। 


41 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੁਭਾਅ ਅਤੇ ਉਨ੍ਹਾਂ ਦੇ ਗੱਲਬਾਤ ਦੇ ਢੰਗ ਦਾ ਡੂੰਘਾ ਅਧਿਐਨ ਕੀਤਾ ਹੈ। ਇਸਤਰੀ- 
ਮਨੋਵਿਗਿਆਨ ਦੇ ਉਹ ਬਹੁਤ ਚੰਗੇ ਜਾਣੂ ਸਨ। ਜਿਵੇਂ ਕਿ ਪੂਰਬਾਰਧ, ਭਾਗ ਪਹਿਲਾ ਵਿੱਚ 
ਚੰਦੋਰਾਣੀ ਅਤੇ ਬੇਬੇ ਨਾਨਕੀ ਦੇ ਵਾਰਤਾਲਾਪ ਤੋ' ਪਤਾ ਲੱਗਦਾ ਹੈ।(ਵਿਸਥਾਰ ਲਈ ਵੇਖੋ, 
ਪ੍ਰਸਤਾਵਨਾ, ਪੂਰਬਾਰਧ, ਪੋਥੀ ਪਹਿਲੀ, ਪੰਨਾ 38 ਤੋ' 41) ਭਾਈ ਸੰਤੋਖ ਸਿੰਘ ਜੀ 
ਅਨੁਸਾਰ, ਚੰਦੋਰਾਣੀ ਆਪਣੀ ਧੀ ਸੁਲੱਖਣੀ ਨੂੰ ਇਸ ਤਰਾਂ ਸਿੱਖਿਆ ਦਿੰਦੀ ਹੈ: 

ਤੂੰ ਨੈਹਰ ਘਰ ਹੁਤੀ ਦੁਲਾਰੀ। ਨਹਿ' ਜਾਨਹਿ ਕਛੁ ਸੇਵ ਪ੍ਰਕਾਰੀ। 

ਅਬ ਮਨ ਸਮਝ ਸੇਵ ਪਤਿ ਕੀਜੈ। ਭਲੇ ਰਿਝਾਇ ਸਰਬ ਸੁਖ ਲੀਜੈ ॥ ੬੬॥ 

ਪਤਿ ਕੀ ਸੇਵ ਕਰਤਿ ਤਿਯ ਜੇਤੀ। ਸੁਖੀ ਰਹਿਤ ਦ੍ਰੇ ਲੋਕਨ ਤੇਤੀ” । 

ਅਸ ਪ੍ਰਕਾਰ ਕੀ ਸੀਖ ਸਿਖਾਨੀ। ਕਿਤਕ ਦਿਵਸ ਰਹਿ ਚੰਦੋਰਾਨੀ ॥ ੬੭॥ “?$4 
ਮਨੁੱਖੀ ਸੁਭਾਅ ਅਤੇ ਰੁਚੀਆਂ ਕੁਦਰਤੀ ਹਨ ਤੇ ਕਦੇ ਵੀ ਬਦਲਦੀਆਂ ਨਹੀ'। ਉਪਰੋਕਤ 
ਸਤਰਾਂ ਵਿੱਚ ਚੰਦੋਰਾਣੀ, ਆਪਣੀ ਸਪੁੱਤਰੀ ਨੂੰ ਪਤੀ ਦੀ ਸੇਵਾ ਕਰਨ ਦਾ ਸੁਝਾਅ ਦਿੰਦੀ ਹੈ। 

ਕਈ ਲੇਖਕਾਂ ਦੀ ਧਾਰਨਾ ਹੈ ਕਿ ਭਾਈ ਸੰਤੋਖ ਸਿੰਘ ਜੀ ਦੇ ਸਾਹਮਣੇ ਕੋਈ 
ਇਤਿਹਾਸਕ-ਸਮੱਗਰੀ (ਪੁਰਾਤਨ ਪੁਸਤਕਾਂ ਆਦਿ) ਨਹੀਂ ਸੀ। ਉਨ੍ਹਾਂ ਨੇ ਗੁਰ-ਇਤਿਹਾਸ 
ਆਪਣੀ ਕਲਪਨਾ ਦੁਆਰਾ ਉਸਾਰਿਆ ਹੈ। ” ਇਹ ਧਾਰਨਾ ਠੀਕ ਨਹੀਂ ਹੈ। ਉਨ੍ਹਾਂ ਨੇ 
ਇਤਿਹਾਸਕ-ਕਲਪਨਾ ਦਾ ਪ੍ਰਯੋਗ ਜ਼ਰੂਰ ਕੀਤਾ ਹੈ, ਪਰ ਕਈ ਥਾਂਵਾਂ `ਤੇ ਉਨ੍ਹਾਂ ਦੇ ਸਾਹਮਣੇ 
ਪੁਰਾਤਨ-ਲਿਖਤਾਂ ਦੇ ਹੋਣ ਦੇ ਪਰਤੱਖ ਸਬੂਤ ਮਿਲਦੇ ਹਨ। ਮਿਸਾਲ ਵਜੋਂ, ਜਿਹੜੇ ਨਾਂ ਉਨ੍ਹਾਂ 
ਨੇ ਗੁਰੂ ਨਾਨਕ ਜੀ ਦੇ ਨਿਕਟਵਰਤੀ-ਸਿੱਖਾਂ ਦੇ ਲਿਖੇ ਹਨ, ਉਹ ਸਾਰੇ ਦੇ ਸਾਰੇ ਭਾਈ 
ਗੁਰਦਾਸ ਜੀ ਦੀ ਵਾਰ 11ਵੀਂ ਵਿੱਚੋਂ ਲਏ ਗਏ ਹਨ।'”7? ਜਿਵੇ' ਕਿ ਮੂਲਾ-ਕੀੜ, ਪ੍ਰਿਥਾ, 
ਖੇਡਾ, ਪ੍ਰਿਥੀਮਲ, ਮਾਲੋ, ਮਾਂਗੋ, ਕਾਲੂ, ਭਗਤਾ ਓਹਰੀ, ਜਾਪੂਵੰਸ਼ੀ ਆਦਿ। (ਹੋਰ ਵਿਸਥਾਰ 
ਲਈ ਵੇਖੋ, ਉਤਰਾਰਧ, ਭਾਗ ਦੂਜਾ, ਅਧਿਆਇ 43-44 ਅਤੇ ਉਤਰਾਰਧ ਭਾਗ ਦੂਜਾ ਦੀ 
ਪ੍ਰਸਤਾਵਨਾ ਵਿੱਚ, “ਗੁਰੂ ਨਾਨਕ ਜੀ ਦੇ ਸਿੱਖਾਂ ਦਾ ਵਰਣਨ ”)। 

ਇਨ੍ਹਾਂ ਦਾ ਵਿਸਥਾਰ ਜਿਵੇਂ ਦਾ “ਸਿੱਖਾਂ ਦੀ ਭਗਤਮਾਲਾ' ਵਿੱਚ ਹੈ, ਬਿਲਕੁਲ ਉਹੇ 
ਜਿਹਾ ਹੀ ਭਾਈ ਸੰਤੋਖ ਸਿੰਘ ਨੇ ਉਤਰਾਰਧ ਅਧਿਆਇ 43-44 ਵਿੱਚ ਵਰਣਨ ਕੀਤਾ ਹੈ, 
ਜਿਵੇਂ ਕਿ ਇਸ ਬਾਰੇ ਪ੍ਰਸਤਾਵਨਾ ਵਿੱਚ ਵੀ ਵਿਸਥਾਰ-ਸਹਿਤ ਉਲੇਖ ਕੀਤਾ ਗਿਆ ਹੈ। 

ਇਸ ਤੋ ਸਪਸ਼ਟ ਹੈ ਕਿ ਭਾਈ ਸੰਤੋਖ ਸਿੰਘ ਜੀ ਦੇ ਸਾਹਮਣੇ ਕੁਝ ਪੁਰਾਤਨ- 
ਲਿਖਤਾਂ ਜ਼ਰੂਰ ਮੌਜੂਦ ਸਨ, ਜਿਨ੍ਹਾਂ ਦੇ ਅਧਾਰ `ਤੇ ਉਨ੍ਹਾਂ ਨੇ, “ਸ੍ਰੀ ਗੁਰ ਨਾਨਕ ਪ੍ਰਕਾਸ਼' 
ਰਚਿਆ ਹੈ। ਪੁਰਾਣੇ ਸਮੇਂ ਵਿੱਚ ਟੂਕਾਂ ਅਤੇ ਹਵਾਲੇ ਆਦਿ ਦੇਣ ਦਾ ਰਿਵਾਜ ਨਹੀਂ ਸੀ। 

ਜਪੁ ਜੀ ਸਾਹਿਬ ਦੇ ਸੰਪਾਦਨ ਦਾ ਵਿਸਥਾਰ ਕੇਵਲ ਜਨਮਸਾਖੀ ਮਿਹਰਬਾਨ, ਹਿੱਸਾ 
ਦੂਜਾ ਵਿੱਚ ਅੰਕਿਤ ਹੈ। ਬਿਲਕੁਲ ਉਹੋ ਹੀ ਵਿਸਥਾਰ ਭਾਈ ਸੰਤੋਖ ਸਿੰਘ ਜੀ ਨੇ, ਜਪੁਜੀ 
ਸਾਹਿਬ ਦੀ ਸੰਪਾਦਨਾ ਬਾਰੇ ਅਧਿਆਇ 52, ਉਤਰਾਰਧ ਵਿੱਚ ਦਿੱਤਾ ਹੈ। ਇਹ ਸਮਾਨਤਾ 
ਕਦੇ ਵੀ ਸਬੱਬੀਂ' ਨਹੀਂ ਹੋ ਸਕਦੀ। ਭਾਈ ਸੰਤੋਖ ਸਿੰਘ ਜੀ ਦੇ ਸਾਹਮਣੇ “ਪੋਥੀ ਹਰਿ ਜੀ” 
ਭਾਵ “ਜਨਮਸਾਖੀ ਗੁਰੂ ਨਾਨਕ ਕਿਰਤ ਮਿਹਰਬਾਨ, ਪੋਥੀ ਦੂਜੀ” ਜ਼ਰੂਰ ਹੋਵੇਗੀ। 

ਏਸੇ ਤਰਾਂ ਪੰਜਾ ਸਾਹਿਬ ਦੀ ਸਾਖੀ ਕਿਸੇ ਜਨਮਸਾਖੀ ਵਿੱਚ ਨਹੀਂ ਮਿਲਦੀ ਪਰ ਭਾਈ 
ਸੰਤੋਖ ਸਿੰਘ ਨੇ ਇਸ ਨੂੰ ਵਿਸਥਾਰ-ਸਹਿਤ ਵਰਣਨ ਕੀਤਾ ਹੈ। ਜਾਪਦਾ ਹੈ ਕਿ ਉਸ ਦੇ ਸਾਹਮਣੇ 


5।। 53000 8001 50101 ਹ। 009 ੧3101500੫੧)6011.60।। 


ਪ੍ਰਸਤਾਵਨਾ 


ਜ਼ਰੂਰ ਕੋਈ ਪੁਰਾਤਨ-ਲਿਖਤ ਹੋਵੇਗੀ, ਜਿਸ ਤੋਂ ਉਸ ਨੇ ਪੰਜਾ-ਸਾਹਿਬ ਦੀ ਸਾਖੀ ਲਈ 
ਹੋਵੇਗੀ। “ਸਿੰਧ! ਦਰਿਆ ਤੋ 20 ਕੋਹ ਦੀ ਸਥਿਤੀ ਦੱਸਣਾ, ਵਲੀ-ਕੰਧਾਰੀ ਅਤੇ ਹਸਨ- 
ਅਬਦਾਲ ਦਾ ਕਥਨ, ਇਸ ਸਾਖੀ ਦੀ ਪੁਰਾਤਨਤਾ ਨੂੰ ਪੱਕਾ ਕਰਦਾ ਹੈ। 

ਭਾਈ ਸੰਤੋਖ ਸਿੰਘ ਜੀ ਕਾਵਿ-ਸ਼ਾਸਤਰ ਵਿੱਚ ਬਹੁਤ ਨਿਪੁੰਨ ਸਨ। ਹਰ ਕਿਸਮ ਦੇ 
ਕਬਿੱਤ, ਦੋਹਰੇ ਆਦਿ ਲਿਖ ਸਕਦੇ ਸਨ। ਉਹ ਪੁਰਾਣਕ ਅਤੇ ਮਿਥਿਹਾਸਕ-ਗਿਆਨ ਵਿੱਚ 
ਵੀ ਭਰਪੂਰ ਸਨ। ਉਨ੍ਹਾਂ ਨੇ ਅਲੰਕਾਰ ਤੇ ਰੂਪਕ, ਹਿੰਦੂ-ਮਿਥਿਹਾਸ ਵਿੱਚੋ" ਦਿੱਤੇ ਹਨ। ਕਈ 
ਅਧਿਆਇ ਤਾਂ ਨਿਰੋਟ ਮਿਥਿਹਾਸਕ ਹਨ। (ਵਿਸਥਾਰ ਲਈ ਵੇਖੋ, ਪੂਰਬਾਰਧ, ਪੋਥੀ ਦੂਜੀ 
ਅਤੇ ਉਤਰਾਰਧ, ਪੋਥੀ ਪਹਿਲੀ ਦੀਆਂ ਅੰਤਕਾਵਾਂ)। ਗੁਰਬਾਣੀ-ਅਧਿਐਨ ਵਿੱਚ ਵੀ ਭਾਈ 
ਸੰਤੋਖ ਸਿੰਘ ਬਹੁਤ ਨਿਪੁੰਨ ਸਨ। ਕਈ ਥਾਂਵਾਂ `ਤੇ ਉਨ੍ਹਾਂ ਨੇ ਗੁਰਬਾਣੀ ਦੇ ਭਾਵਪੂਰਤ ਅਰਥ 
ਦੱਸੇ ਹਨ ਅਤੇ ਗੁਰਬਾਣੀ ਦੇ ਸ਼ਬਦਾਂ ਨੂੰ ਇਤਿਹਾਸਕ-ਪਰਿਪੇਖ ਵਿੱਚ ਪੇਸ਼ ਕੀਤਾ ਹੈ। 

ਜਨਮਸਾਖੀਆਂ ਰਚਨ ਵਾਲਿਆਂ ਵਾਂਗ ਭਾਈ ਸੰਤੋਖ ਸਿੰਘ ਨੇ ਵੀ ਗੁਰੂ ਨਾਨਕ 
ਸਾਹਿਬ ਦੀ ਬਾਣੀ ਨੂੰ 'ਸ੍ਰੀ ਗੁਰ ਨਾਨਕ ਪ੍ਰਕਾਸ਼ ਦਾ ਆਧਾਰ ਬਣਾਇਆ ਹੈ। ਅਤੇ ਕਈ 
ਅਧਿਆਵਾਂ ਵਿੱਚ ਵਰਣਨ ਕਰਦਿਆਂ, ਥਾਂ-ਥਾਂ 'ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਦੇ ਹਵਾਲੇ 
ਦਿੱਤੇ ਹਨ। ਕਈ ਥਾਂਵਾਂ `ਤੇ ਗੁਰੂ ਨਾਨਕ ਸਾਹਿਬ ਦੇ 'ਸ਼ਬਦਾਂ ਦਾ ਇੱਕ ਇੱਕ ਅੰਕ ਲੈ ਕੇ 
ਵਾਰੋ-ਵਾਰੀ ਵਿਆਖਿਆ ਕੀਤੀ ਹੈ ਤੇ ਉਸ ਅਧਾਰ `ਤੇ ਇਤਿਹਾਸ ਦੀ ਉਸਾਰੀ ਕੀਤੀ ਹੈ। 
ਮਿਸਾਲ ਵਜੋ' ਵੇਖੋ, ਉਤਰਾਰਧ, ਭਾਗ ਪਹਿਲਾ, ਅਧਿਆਇ 5, ਅੰਕ 35-47 )। ਭਾਈ 
ਬਾਲੇ ਦੀ ਜਨਮਸਾਖੀ ਤੋਂ ਸਿਵਾਏ ਬਾਕੀ ਸਭ ਜਨਮਸਾਖੀਆਂ ਦਾ ਗੁਰੂ ਨਾਨਕ ਸਾਹਿਬ ਦੇ 
ਜੀਵਨ-ਚਿਤਰਨ ਦਾ ਮੂਲ ਅਧਾਰ, ਭਾਈ ਗੁਰਦਾਸ ਜੀ ਦੀ ਵਾਰ ਪਹਿਲੀ ਪ੍ਰਤੀਤ ਹੁੰਦੀ ਹੈ। ਗੁਰੂ 
ਨਾਨਕ ਸਾਹਿਬ ਦੀਆਂ ਯਾਤਰਾਵਾਂ ਵਿੱਚ ਭਾਵੇਂ ਭਾਈ ਸੰਤੋਖ ਸਿੰਘ ਦੀ ਲਿਖਤ ਦਾ ਫਰਕ ਹੈ, 
ਭਾਵ ਉਹ ਪਹਿਲੀ ਵਾਰ, ਭਾਈ ਗੁਰਦਾਸ ਜੀ ਦੇ ਸੰਕੇਤਾਂ ਉੱਤੇ ਨਹੀਂ ਚੱਲਿਆ, ਪਰ ਵੱਖ-ਵੱਖ 
ਥਾਂਵਾਂ ਤੇ ਗੁਰੂ ਨਾਨਕ ਜੀ ਦੇ ਉਪਦੇਸ਼ਾਂ ਨੂੰ ਭਾਈ ਗੁਰਦਾਸ ਅਨੁਸਾਰ ਹੀ ਆਪਣੀ ਲਿਖਤ ਦਾ 
ਰੁਪ ਘੜਿਆ ਹੈ। ਜਿਵੇਂ ਬਗਦਾਦ ਸ਼ਹਿਰ ਵਿੱਚ ਪੀਰ ਦਸਤਗੀਰ ਨਾਲ ਹੋਈ ਗੱਲਬਾਤ ਤੋਂ 
ਸਪਸ਼ਟ ਹੈ। ਮੱਕੇ ਦੀ ਵਾਰਤਾ ਵੀ ਭਾਈ ਗੁਰਦਾਸ ਦੀ ਲਿਖਤ ਨਾਲ ਮੇਲ ਖਾਂਦੀ ਹੈ।“'?57 
ਪੂਰਬਾਰਧ, ਭਾਗ ਦੂਜਾ `ਚ, ਸੰਤੋਖ ਸਿੰਘ ਅਨੁਸਾਰ ਗੁਰੂ ਨਾਨਕ ਜੀ ਕਹਿੰਦੇ ਹਨ:- 

ਜਿਤ ਦਿਸ਼ ਨਹੀ' ਖੁਦਾਇ ਘਰ, ਤੈ' ਜਾਨਯੇ ਮਨ ਮਾਂਹਿ। 

ਕਰਹੁ ਮੁਲਾਨੇ ਤਿਤ ਦਿਸ਼ਾ ਬਰਜਤਿ ਤੁਝ ਕੋ ਨਾਂਹਿ” ॥੧੯॥ 

ਸੁਨਿ ਕਰਿ ਊਚੇ ਬਚਨ ਕੋ ਬੂਝਨ ਲਗੇ ਇਮਾਨ। 

“ਹਿੰਦੂ ਵਡਾ ਕਿ ਤੁਰਕ ਹੈ ਕਰਿਯੇ ਆਪ ਬਖਾਨ ॥ ੩੫॥ 

ਭਲੇ ਅਮਲਕੀਏ ਬਿਨਾ ਜਾਂਹਿ ਨਰਕ ਕੋ ਦੋਇ। 

ਦੇਹਿ ਰਹੈ ਈਹਾਂ ਪਰੀ ਜਬ ਲੇਖਾ ਤਹਿ' ਹੋਇ ॥ ੩੮॥ (੭9) 


ਭਾਈ ਗੁਰਦਾਸ ਜੀ, ਵਾਰ ਪਹਿਲੀ ਵਿੱਚ ਲਿਖਦੇ ਹਨ: 
ਪੁਛਨਿ ਫੋਲਿ ਕਿਤਾਬ ਨੌ ਹਿੰਦੂ ਵਡਾ ਕਿ ਮੁਸਲਮਾਨੋਈ? 
ਬਾਬਾ ਆਖੇ ਹਾਜੀਆ ਸੁਭ ਅਮਲਾ ਬਾਝਹੁ ਦੋਨੋ ਰੋਈ॥ (੭100) 


5।। 53000 8000 50101 0। ੬09) .,3 _ 18011ਇ00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਭਾਈ ਸੰਤੋਖ ਸਿੰਘ ਕਵੀ ਹੋਣ ਦੇ ਨਾਲ-ਨਾਲ ਗੁਰਬਾਣੀ ਦੇ ਵੀ ਸੁੱਘੜ-ਗਿਆਤਾ 
ਸਨ। _ਉਹ ਗੁਰਬਾਣੀ ਦੀਆਂ ਤੁਕਾਂ ਦੀ ਵਿਆਖਿਆ, ਆਪਣੀ ਕਵਿਤਾ ਨਾਲ ਮੇਲ ਕਰਾ ਕੇ 
ਕਈ ਥਾਂਈ' ਅਸਲ ਗੱਲ ਨੂੰ ਸਪਸ਼ਟ ਕਰਦੇ ਹਨ। ਭਾਈ ਸੰਤੋਖ ਸਿੰਘ ਦਾ ਸਵੱਯਾ, ਭਾਈ 
ਗੁਰਦਾਸ ਜੀ ਦੀ 24ਵੀਂ ਵਾਰ ਨਾਲ ਬਹੁਤ ਜ਼ਿਆਦਾ ਮੇਲ ਖਾਂਦਾ ਹੈ। ਫ਼ਰਕ ਸਿਰਫ ਇੰਨਾ 
ਹੈ ਕਿ ਭਾਈ ਗੁਰਦਾਸ ਜੀ ਨੇ ਪੰਜਾਬੀ-ਭਾਸ਼ਾ ਵਿੱਚ ਲਿਖਿਆ ਹੈ ਤੇ ਭਾਈ ਸੰਤੋਖ ਸਿੰਘ ਨੇ 
ਬ੍ਰਿਜ-ਭਾਸ਼ਾ ਵਿੱਚ। ਭਾਈ ਗੁਰਦਾਸ ਜੀ ਲਿਖਦੇ ਹਨ: 
ਸਤਿਗੁਰ ਸਚਾ ਪਾਤਿਸਾਹੁ ਬੇਪਰਵਾਹ ਅਥਾਹੁ ਸਹਾਬਾ..... । ਜਾਹਰ ਪੀਰੁ ਜਗਤੁ ਗੁਰ ਬਾਬਾ ॥੩॥ 
ਭਾਈ ਸੰਤੋਖ ਸਿੰਘ ਜੀ ਉਤਰਾਰਧ, ਅਧਿਆਇ ਪਹਿਲਾ ਵਿੱਚ ਲਿਖਦੇ ਹਨ: 
ਸੇਤੁ ਰਚਯੋ ਜਗ ਸਾਗਰ ਕੋ ਸਭ ਖੰਡ ਪਖੰਡਨ ਸ਼ੋਰ ਸ਼ਰਾਬਾ। 
ਕੀਰਤਿ ਗਾਇ ਸੁਨੈ ਪ੍ਰਭੁ ਕੀ ਤਨਿਹੰ ਤਜਿਯੇ ਲਖ ਰੰਗ ਸ਼ਹਾਬਾ। 
ਰੰਕ ਧਨੀ ਦੁਖਿ ਪਾਰ ਪਰੈ ਅਵਲੋਕਤ ਹੈ ਨਿਜ ਰੂਪ ਅਜਾਬਾ। 
ਦੇਵਨ ਦੇਵ ਸਦਾ ਪਦ ਸੇਵਹੁ ਜ਼ਾਹਰ ਪੀਰ ਗੁਰੂ ਜਗ ਬਾਬਾ॥ ੨॥ 
ਗੁਰੂ ਅਰਜਨ ਸਾਹਿਬ ਲਿਖਦੇ ਹਨ: 
ਨਾਮ ਕੇ ਧਾਰੇ ਖੰਡ ਬੁਹਮੰਡ ੧ ... ਨਾਮ ਕੇ ਧਾਰੇ ਸਗਲ ਆਕਾਰ ॥ 
ਭਾਈ ਸੰਤੋਖ ਸਿੰਘ ਲਿਖਦੇ ਹਨ: ਰ 
ਨਾਮਹਿ ਤੇ ਸਭਿ ਕੁਛ ਬਨਯੋ ਖੰਡ ਬੁਹਮੰਡ ਸਰੀਰ। 
ਸੋ ਕਿਉ' ਨਾਮ ਬਿਸਾਰਿਓ? ਨਿਤ ਸਮਾਰਿ ਮਤਿ ਧੀਰ ॥ ੫੪ ॥੯104) 
ਭਈ ਗੁਰਦਾਸ ਜੀ ਲਿਖਦੇ ਹਨ: 
ਰੇਤੁ ਅੱਕੁ ਆਹਾਰੁ ਕਰਿ ਰੋੜਾ ਕੀ ਗੁਰ ਕੀਅ ਵਿਛਾਈ। '' 25? 
ਭਾਈ ਸੰਤੋਖ ਸਿੰਘ ਲਿਖਦੇ ਹਨ: 
ਭੋਜਨ ਤਜਜੋ, ਨ ਅਚੈ' ਕਦਾਈਂ । ਏਕ ਅਰਕ ਫੁਲ ਖਾਇ' ਮੰਗਾਈ। ...॥੬੪॥ “!$57 
ਭਾਈ ਗੁਰਦਾਸ ਜੀ ਲਿਖਦੇ ਹਨ: 
ਪਾਣੀ ਚਲੈ ਨੀਵਾਣ ਨੋ ਨਿਰਮਲੁ ਸੀਤਲੁ ਸੁਧੁ ਪਰਾਣੀ।“ 77 
ਭਾਈ ਸੰਤੋਖ ਸਿੰਘ ਲਿਖਦੇ ਹਨ: 
ਜਿਸ ਧਰਨੀ ਮਹਿ' ਹੋਇ ਨਿਵਾਨਾ।ਤਹਿ' ਜਲ ਜਾਵਹਿ ਟਿਕਹਿ ਮਹਾਨਾ। ...॥੨੮॥ (108) 
ਗੁਰੂ ਅਮਰਦਾਸ ਜੀ ਫਰਮਾਉਂਦੇ ਹਨ: 
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ 5 254 
ਭਾਈ ਸੰਤੋਖ ਸਿੰਘ ਲਿਖਦੇ ਹਨ: 
---ਜੁਢਾ ਆਵਈ ਨਿਸਾ ਪੁਰਘੋਰਾ। ਪੰਚ ਚੋਰ ਕਰਹੀ ਬਡ ਜੋਰਾ॥ ੪੧॥ (110 


(੯101) 


(₹102) 


(੯103) 


ਇਸ ਪ੍ਰਕਾਰ ਦੀਆਂ ਹੋਰ ਅਨੇਕਾਂ ਹੀ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ । 
ਭਾਈ ਸੰਤੋਖ ਸਿੰਘ, ਜਿੱਥੇ ਗੁਰਬਾਣੀ ਦੇ ਵੱਡੇ ਅਨੁਭਵੀ ਸਨ। ਉੱਥੇ ਸਾਮੀ ਧਰਮਾਂ ਤੋ' ਵੀ 
ਜਾਣੂੰ ਸਨ। ਉਨ੍ਹਾਂ ਈਸਾ, ਮਨਸੂਰ, ਸ਼ਮਸ ਤਬਰੇਜ਼ ਅਤੇ ਹੋਰ ਕਈ ਸੂਫ਼ੀ ਸੰਤਾਂ ਦੇ ਹਵਾਲੇ 
ਦਿੱਤੇ ਹਨ। ਵਿਸਥਾਰ ਲਈ ਵੇਖੋ, ਹਥਲੀ-ਪੁਸਤਕ ਦਾ ਲੋਖ, ਸੂਫੀ ਸੰਤਾਂ ਦੇ ਹਵਾਲੇ । 


511 58000 0800 5॥0। 3 04000 ੧3101500੫੧)6011.60।। 


ਪ੍ਰਸਤਾਵਨਾ 


ਛ. 'ਸੀ ਗੁਰ ਨਾਨਕ ਪ੍ਰਕਾਸ਼” ਵਿੱਚ “ਗੁਰੂ ਨਾਨਕ ਸਾਹਿਬ” 
ਦੀ ਅੰਕਿਤ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। 


ਸੀ ਮੁਖਵਾਕ (ਮਹਲਾ ੧) 

ਏਸ ਕਲੀਓ ਪੰਜ ਭੀਤੀਓ ਕਿਉ ਕਰਿ ਰਖਾ ਪਤਿ॥ ਜੇ ਬੋਲਾਂ ਤਾਂ ਆਖੀਐ ਬੜ ਬੜ ਕਰੈ ਬਹੁਤ ॥ 
ਚੁਪ ਕਰਾਂ ਤਾਂ ਆਖੀਐ ਇਤ ਘਟਿ ਨਾਹੀ ਮਤਿ॥ ਜੇ ਬਹਿ ਰਹਾਂ ਤਾ ਆਖੀਐ ਬੈਠਾ ਸਥਰ ਘਤ॥ 

ਉਠ ਜਾਈ ਤਾਂ ਆਖੀਐ ਛਾਰੁ ਗਇਆ ਸਿਰ ਘਤਿ॥ ਜੇ ਕਰਿ ਨਿਵਾਂ ਤਾਂ ਆਖੀਐ ਡਰਦਾ ਕਰੇ ਭਗਤ॥ 
ਕਾਈ ਗਲੀ ਨ ਮੇਵਨੀ ਜਿਥੇ ਕਢਾ ਝਤਿ॥ ਏਥੇ ਓਥੈ ਨਾਨਕਾ ਕਰਤਾ ਰਖੈ ਪਤਿ॥੧॥ “111? 


ਮਾਰੂ ਮਹਲਾ ੧॥ 

ਮਿਠਾ ਮਰਮ ਸਲੂਣਾ ਸੰਜਮ ਖਟਾ ਖਰਾ ਧਿਆਨ॥ 
ਐਸਾ ਭੋਜਨ ਜੋ ਜਨ ਅਚਵੈ ਸੋ ਮਾਣਸ ਪਰਧਾਨ॥ ੧॥ 

ਰਾਇ ਜੀ ਭੋਜਨ ਐਸਾ ਕਰੀਐ॥ ਔਰ ਸਕਲ ਪਰਹਰੀਐ॥ ੧॥ ਰਹਾਉ॥ 

ਮੋਵਾ ਮਗਨ ਲਗਾ ਸਚੁ ਸੇਤੀ ਜਿਸ ਖਾਧੇ ਤ੍੍‌ਰਿਪਤਾਵੈ ॥ 
ਸਤਿਗੁਰੁ ਬਿਰਖ ਫਲਿਆ ਸਣਿ ਡਾਲੀ ਸੋ ਫਲ ਚੁਗ ਚੁਗ ਖਾਵੈ ॥ ੨॥ 
ਅੰਮ੍ਰਿਤ ਫਲ ਰਸ ਨਾਮ ਧਨੀ ਕਾ ਸੋ ਪੀਵੈ ਜਿਸੁ ਦੇਵੈ ॥ 
ਸਫਲ ਦਰਸ ਅਕਾਲ ਮੂਰਤਿ ਹੈ ਜਾਂਕੇ ਰਿਦੇ ਸਮੇਵੈ ॥ ੩॥ 

ਕਹੁ ਨਾਨਕ ਸੋ ਖਰਾ ਸੁਆਦੀ ਏਕੰਕਾਰ ਰਸੁ ਲੀਆ॥ 
ਅਵਰ ਸੁਆਦ ਸਭ ਫੀਕੇ ਲਾਗੇ ਜਬ ਸਚੁ ਨਾਮ ਮੁਖ ਦੀਆ॥ ੪॥ (112) 


ਮਾਰੂ ਮਹਲਾ ੧॥ 
ਰਸ ਕਸ ਸੁਆਦ ਅਨੇਕ ਹੈ ਬਿਖ ਫਲ ਮੀਠੇ ਚਾਖ॥ 2 
ਕਿਰਪਾ ਕਰੇ ਜਿਸ ਆਪਣੀ ਤਾਕਉ ਰਾਖੈ ਆਪ॥ ੧॥ (113) 


ਇਹ ਬਿਖ ਭਰੀਆਂ ਗੰਦਲਾ ਧਰੀਆਂ ਖੰਡ ਲਿਵਾੜ॥ 
ਸੁੰਦਰ ਰੂਪ ਅਪਾਰ ਹੈ ਦੇਤੀ ਜਨਮ ਵਿਗਾੜ॥੨॥ ਨ 


ਕਾਇਆ ਕਪੜ ਕੂੜ ਹੈ ਇਨਕੋ ਦੇਖਿ ਨ ਭੂਲ॥ 


ਸੁਇਨਾ ਰੁਪਾ ਮਾਲ ਧਨ ਏਈ ਨਰਕ ਕੇ ਮੂਲ॥ ੩॥ (115) 


ਸੁਨਿ ਰਾਜਾ ਸ਼ਿਵਨਾਭ ਤੂੰ ਸੁਭ ਮਤਿ ਤੇਰੀ ਰਾਸ॥ 


ਨਾਨਕ ਪੜਦਾ ਦੂਰਿ ਕਰਿ ਹੋਵੈਂ ਦਾਸਨ ਦਾਸ॥੪॥ ਨ 


5।। 58000 8001 5001 ੬009 “2 1੧0੧੧1500)60100 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਲੋਕ 
ਕਲਰ ਕੀ ਵਣਜਾਰੀਆਂ ਝੂੰਗੇ ਮੁਸਕ ਮੰਗੇਨ॥ ਰੈ 
ਅਮਲਾਂ ਬਾਝਹੁ ਨਾਨਕਾ ਕਿਉ ਕਰ ਕੰਤ ਮਿਲੇਨ॥ ੧॥ (117) 


ਬਿਲਾਵਲੂ ਮਹਲਾ ੧॥ 

ਲਾਲੋ ਲਾਲ ਉਪਾਇਆ ਲਾਲੋ ਲਾਲ ਦਢਿਸੰਨਿ॥ 
ਜਿਨਾਂ ਲਾਲੀ ਨੇਤ੍ਰ ਮਹਿ ਦੂਜਾ ਨਾ ਜਾਣੰਨਿ॥ ੧॥ 
ਸੁਣਿ ਸਾਲਿਸ ਤੂੰ ਜਵਾਹਰੀ ਅਪਣਾ ਲਾਲ ਪਛਾਣੁ ॥ 
ਕੂੜੇ ਲਾਲ ਨ ਗੰਢ ਬੰਨ ਲੀਜੈ ਭਲੇ ਸਿਵਾਣ॥ ੧॥ ਰਹਾਉ ॥ 
ਕੰਕਰ ਪੱਥਰ ਮੇਲਿ ਕੈ ਨਾਉ ਸਦਾਇਓ ਸ਼ਾਂਹੁ॥ 
ਬਿਨ ਸਤਿਗੁਰ ਪੂਰੇ ਅੰਧੁ ਹੈ ਮੂਲ ਨ ਬੂਝੈ ਰਾਹੁ ॥ ੨॥ 
ਮੇਰਾ ਮੇਰਾ ਕਰ ਸੰਜਿਓ ਰਾਤੀ ਅਤੇ ਡੇਹੁ॥ 
ਕਾਈ ਸਾਖ ਨ ਉਪਜੀਆ ਕਲਰ ਵੁਠਾ ਮੇਹੁ ॥੩॥ 
ਸੁਣਿ ਸਾਲਸ ਇਹੁ ਬੇਨਤੀ ਜਿ ਕਰਮ ਪ੍ਰਾਪਤਿ ਹੋਇ॥ 
ਨਾਨਕ ਏਕ ਅਰਾਧੀਐ ਦੂਖ ਨ ਲਾਗੈ ਕੋਇ॥੪॥ ਦਿ ਮੀ 


ਮਾਰੂ ਮਹਲਾ ੧ 

ਪ੍ਰੀਤਿ ਪਕਵਾਨ ਸੋ ਭੋਜਨ ਕਹੀਅਹਿ ਲੁਚੀ ਲੋਚਾ ਪੂਰੀ ॥ 
ਮਿਠਿਆਈ ਮੁਖ ਹਰਿ ਹਰਿ ਬੋਲੇ ਤਾਂ ਮਨ ਰਹੈ ਹਜੂਰੀ॥੧॥ 

ਸੁਣਿ ਸਾਲਸ ਤੂੰ ਭਾਈ ਮੇਰੇ॥ 

ਸਮਝ ਪਰੀ ਤਾਂ ਹੋਇ ਨਿਬੇਰੇ ॥੧॥ ਰਹਾਉ ॥ 

ਮੇਵਾ ਮਿਲਣ ਤੁਮਾਰਾ ਕਹੀਐ ਸਤਿ ਕੇ ਬਾਗੇ ਜੋੜੇ ॥ 

ਖਾਵਣ ਖਾਇ ਅਘਾਵੈ ਸੋਈ ਜਉ ਬਿਖਤੇ ਮਨੂਆ ਮੋੜੇ॥੨॥ 152 


ਊਤਮ ਜਨਮ ਸੁ ਸਾਕਤ ਕਹੀਐ ਨੀਚ ਨਰਾਇਣੁ ਪਾਇਆ॥ 

ਲੋਭ ਲਹਿਰ ਤੇ ਛੂਟੇ ਤੇਈ ਜਿਨ ਸਾਧ ਸੰਗੁ ਗੁਣ ਗਾਇਆ॥੩॥ 

ਸੁਣ ਸਾਲਸ ਇਹੁ ਗੋਲਾ ਤੇਰਾ ਆਪ ਨਰਾਇਣੁ ਮਾਨਾ। 

ਨਾਨਕ ਭਗਤਾ ਸੰਗੁ ਮਿਲਾਇਆ ਊਚੇ ਪਦੁ ਠਹਿਰਾਨਾ॥੪॥ (120) 

ਬਿਲਾਵਲ ਮਹਲਾ ੧॥ ਰ੍ 

ਏਕ ਭੰਡਾਰਾ ਨਾਮ ਕਾ ਜਿਨ ਸਭ ਕਿਛੁ ਦੀਆ॥ ਭੂਖ ਨੰਗ ਸਭ ਛੀਨ ਕੈ ਅਪਨਾ ਕਰ ਲੀਆ॥੧॥ 
ਐਸਾ ਨਾਮੁ ਨ ਛੋਡੀਐ ਸਦ ਸੰਗੁ ਹਮਾਰੇ॥ ਲੇਖਾ ਕੋਇ ਨ ਪੂਛਈ ਮਨ ਮੀਤ ਪਿਆਰੇ ॥੧॥ ਰਹਾਉ ॥ 
ਭੋਜਨ ਉਤਮ ਹਮ ਕੀਆ ਸੰਤਨ ਪਰਸਾਦਿ ॥ ਜਲ ਸੀਤਲ ਸਤ ਕਾ ਪੀਆ ਹਿਰਦੇ ਮਹਿ ਸਾਂਤਿ॥ ੨॥ 
ਬਸਤਰ ਬ੍ਰਹਮ ਪਛਾਣਿਆ ਕਾਂਇਆ ਕੇ ਸੰਗ। ਲਖ ਚਉਰਾਸੀ ਏਕ ਹੈ ਹੂਏ ਨਿਰਭੰਗ॥ ੩॥ 


ਨਾਨਕ ਕਹੇ ਰਾਜਿੰਦ੍ਰ ਸੁਣ ਸਭ ਝੂਠ ਪਸਾਰਾ॥ ਲ੍ਿੜਸਾੜ ਸਰਲ ਸਿਨਜੂਜਸਨਲਕਾਲ 


$। 58000 28001 50101 3 0੧? ੧8॥1015॥0੫੧6011.60 


ਆਸਾ ਮਹਲਾ ੧ 

ਗਿਆਨ ਧਿਆਨ ਕੀ ਲਾਹਣ ਮਾਂਡੀ ਕਰਣੀ ਕੀ ਕਸ ਪਾਈ॥ ਭਾਊ ਭਾਠੀ ਮੈ ਪ੍ਰੇਮ ਸਮਾਣਾ ਬ੍ਰਹਮ ਕੀ ਅਗਨਿ ਜਲਾਈ॥੧॥ 
ਸਿਧੋ ਹਮ ਮਦ ਕੇ ਮਾਤੇ ਨਾਹੀ ॥ ਜੋ ਮਤਵਾਲੇ ਮਦ ਕੇ ਮਾਤੇ ਕਿਨ ਮਤਵਾਲਿਓ ਮਾਹੀ॥੧॥ ਰਹਾਉ॥ 

ਸੁਰਤਿ ਨਲੀ ਭਾਉ ਬਾਸਨ ਕੀਨਾ ਅੰਤਰ ਧਾਰ ਚੁਆਈ ॥ ਦਇਆ ਸੁਰਾਹੀ ਸਹਜ ਪਿਆਲਾ ਗੁਰਮਤਿ ਪੀਵੇ ਭਾਈ॥੨॥ 
ਗੁਰੁਮਤਿ ਨਾਮ ਫਿਰੈ ਮਤਿਵਾਲਾ ਏਕ ਰੰਗ ਮਹਿ ਖੇਲੈ ॥ ਜਹ ਦੇਖਾ ਤਹ ਏਕ ਸਰੂਪੀ ਮਾਰਗ ਪਾਇਆ ਢੇਲੈ॥੩॥ 

ਨਿਬਹੀ ਖੇਪ ਹਮਾਰੀ ਸਿਧੋ ਆਠ ਪਹਿਰ ਲਿਵ ਲਾਗੀ ॥ ਨ 
ਸਿੱਧਨ ਵਾਚ 

ਧਨ ਜੋਬਨ ਕੀ ਕਰੇ ਨ ਆਸਾ॥ ਪਰ ਤ੍ਰਿਯ ਅੰਗ ਨ ਲਾਵੈ ਪਾਸਾ॥ 

ਨਾਦ ਬਿੰਦ ਘਟ ਭੀਤਰ ਧਰੈ॥ ਤਿਸ ਕੀ ਸੇਵਾ ਪਰਬਤ ਕਰੈ ॥ 


ਬੋਲੇ ਪਰਬਤ ਸਤ ਸਰੂਪ॥ ਪਰਮ ਤਤ ਮਹਿ ਰੇਖ ਨ ਰੂਪ ॥੧॥ ਮਨ 


ਨਾਨਕ ਬੋਲੈ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥ ੭॥ (12੬) 


ਸਥਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ। 
ਲਾ ਭਲੀ 
ਨਾਨਕ ਸਿਫਤੀ ਰੱਜਿਆ ਆਉ ਬਹੋਂ ਸੁਲਤਾਨ”। 


ਤਿਲੰਗ ਮਹਲਾ ੧॥ (ਨਸੀਹਤ ਨਾਮਾ) 

ਕੀਚੈ ਨੇਕ ਨਾਮੀ ਜੋ ਦੇਵੈ ਖੁਦਾਇ॥ ਜੋ ਦੀਸੈ ਜ਼ਿਮੀ ਪਰ ਸੇ ਹੋਸੀ ਫ਼ਨਾਇ॥ 
ਦਾਇਮ ਵ ਦੌਲਤ ਕਸੇ ਬੇਸੁਮਾਰ ॥ ਨ ਰਹੇਂਗੇ ਕਰੋੜੀ ਨ ਰਹੇਂਗੇ ਹਜਾਰ॥ 
ਦਮੜਾ ਤਿਸੀ ਕਾ ਜੁ ਖਰਚੇ ਅਰ ਖਾਇ॥ ਦੇਵੈ ਦਿਲਾਵੈ ਰਜਾਵੈ ਖ਼ੁਦਾਇ॥ 
ਹੋਤਾ ਨ ਰਾਖੈ ਇਕੇਲਾ ਨ ਖਾਇ॥ ਤਹਿਕੀਕ ਦਿਲ ਦਾਨੀ ਵਹੀ ਭਿਸਤ ਜਾਇ॥ 
ਕੀਚੈ ਤਵਜਿਆ ਨ ਕੀਚੈ ਗੁਮਾਨ॥ ਨ ਰਹਿਸੀ ਇਹ ਦੁਨੀਆਂ ਨ ਰਹਿਸੀ ਦੀਵਾਨ॥ 
ਹਾਥੀ ਵ ਘੋੜੇ ਵ ਲਸ਼ਕਰ ਹਜ਼ਾਰ॥ ਹੋਵੈਂਗੇ ਗਰਕ ਕੁਛ ਲਾਗੈ ਨ ਬਾਰ॥ 
ਦੁਨੀਆਂ ਕਾ ਦਿਵਾਨਾ ਕਹੈ ਮੁਲਖ ਮੇਰਾ॥ ਆਈ ਮੌਤ ਸਿਰ ਪਰ ਨ ਮੇਰਾ ਨ ਤੇਰਾਂ। 
ਕੇਤੀ ਗਈ ਦੇਖ ਵਾਜੇ ਵਜਾਇ॥ ਵਹੀ ਏਕ ਰਹਿਸੀ ਜੁ ਸਾਚਾ ਖੁਦਾਇ ॥ 
ਆਇਆ ਇਕੇਲਾ ਇਕੇਲਾ ਚਲਾਇਆ॥ ਚਲਤੇ ਵਖਤਿ ਕੋਈ ਕਾਮ ਨ ਆਇਆ॥ 
ਲੇਖਾ ਮੰਗੀਜੈ ਕਿਆ ਦੀਜੈ ਜਵਾਬ॥ ਤੋਸ਼ਾ ਪੁਕਾਰੈ ਤੋਂ ਪਾਵੈ ਅਜ਼ਾਬ॥ 
ਦੁਨੀਆਂ ਪਰ ਕੀਆ ਜ਼ੋਰ ਦਮੜਾ ਕਮਾਇਆ॥ ਖਾਇਆ ਹੰਢਾਇਆ ਅਜਾਂਈ ਗਵਾਇਆ॥ 
ਆਖ਼ਰ ਪੱਛੋਤਾਣਾ ਕਰੈ ਹਾਇ ਹਾਇ॥ ਦਰਗਹਿ ਗਇਆ ਸੋਊ ਪਾਵੈ ਸਜਾਇ॥ 
ਲਾਨਤ ਹੈ ਤੈਂਕੂੰ ਅਰ ਤੈਂਡੀ ਕਮਾਈ॥ ਦਗੇਬਾਜ਼ੀ ਕਰ ਕਰ ਦੁਨੀ ਲੂਟ ਖਾਈ॥ 
ਪੀਏ ਪਿਆਲੇ ਐਔ ਖਾਏ ਕਬਾਬ॥ ਦੇਖੋ ਰੇ ਲੋਕੋ ਜੁ ਹੋਤੇ ਖਰਾਬ ॥ 
ਜਿਸਕਾ ਤੂੰ ਬੰਦਾ ਤਿਸੀ ਕਾ ਸਵਾਰਿਆ॥ ਦੁਨੀਆਂ ਕੇ ਲਾਲਚ ਤੈ' ਸਾਹਿਬ ਵਿਸਾਰਿਆ॥ 
ਨ ਕੀਤੀ ਇਬਾਦਤ ਨ ਰਾਖਿਓ ਈਮਾਨ॥ ਨ ਕੀਤੀ ਹਕੂਮਤ ਪੁਕਾਰੇ ਜਹਾਨ॥ 


5।। 53000 38000 50101 । ੬099 47 ੧80115000/6018.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅੰਦਰ ਮਹਿਲਾਂ ਕੇ ਬੈਠੋਂ ਤੂੰ ਜਾਇ॥ ਹਰਮਾਂ ਸਿਉਂ' ਖੇਲੈਂ' ਖੁਸ਼ਕੋਈ ਹਵਾਇ॥ 
ਨ ਪੂਛੈ ਨ ਬੂਝੈ ਜੁ ਬਾਹਰ ਕਿਆ ਹੋਇ॥ ਹਰਾਮੀ ਗ਼ਰੀਬਾਂ ਨੂੰ ਮਾਰੇ ਵਿਗੋਇ॥ 
ਬਸਤੀ ਉਜਾੜੇ ਫਿਰ ਨ ਬਸਾਵੈ'॥ ਕੂਕਹਿ' ਪੁਕਾਰਹਿ' ਦਾਦ ਨ ਪਾਵੈ'॥ 
ਲਖੋੜੀ ਕਰੋੜੀ ਕੀਏ ਬੇਸ਼ੁਮਾਰ॥ ਨ ਰਹੈੱਗੇ ਕਰੋੜੀ ਨ ਰਹੇਂਗੇ ਹਜ਼ਾਰ॥ 
ਹਾਕਮ ਕਹਾਵੈ ਹਕੂਮਤ ਨ ਹੋਇ॥ ਦੁਨੀਆਂ ਕਾ ਦਿਵਾਨਾਂ ਫਿਰੈ ਮਸਤ ਲੋਇ॥ 
ਲੂਟੇ ਮੁਲਕ ਬਹੁਤ ਪਹਿਰੇ ਅਰ ਖਾਇ॥ ਦੋਜ਼ਕ ਕੀ ਆਤਸ਼ ਮਾਰੇਗੀ ਜਲਾਇ॥ 
ਗਰਬ ਸਿਉ ਨ ਦੇਖ ਦੁਨੀਆਂ ਕੇ ਦਿਵਾਨੇ। ਹਮੇਸ਼ਾ ਨ ਰਹੇਗੀ ਤੂੰ ਐਸੀ ਨ ਜਾਨੇ॥ 
ਉਠਾਵੇ ਸਫਾ ਉਸਕੋ ਲਾਗੈ ਨ ਬਾਰ॥ ਕਿਸਕੀ ਦੁਨੀਆਂ ਕਿਸ ਕੇ ਘਰ ਬਾਰ॥ 
ਚੰਦ ਰੋਜ਼ ਚਲਨਾ ਕਿਛ ਪਕੜੋ ਕਰਾਰ॥ ਨ ਕੀਚੈ ਹਿਰਸ ਬਹੁਤ ਦੁਨੀਆਂ ਕੇ ਯਾਰ॥ 
ਸ਼ਰਮਿੰਦਾ ਨ ਹੋਇ ਕੁਛ ਨੇਕੀ ਕਮਾਇ॥ ਲਾਨਤ ਕਾ ਜਾਮਾ ਪਹਿਰ ਕੇ ਨ ਜਾਇ॥ 
ਗ਼ਫਲਤ ਕਰਹੁਗੇ ਤੋ ਖਾਵੋਗੇ ਮਾਰ॥ ਬੇਟੀ ਵ ਬੇਟਾ ਕੋ ਲਹੇਗੋ ਨ ਸਾਰ॥ 
ਤੋਬਾ ਕਰਹੁ ਬਹੁਰ ਕੀਚੈ ਨ ਜੋਰ॥ ਦੋਜਕ ਕੀ ਆਤਸ਼ ਜਲਾਵੇਗੀ ਗੋਰ॥ 
ਮਸਾਇਕ ਪੈਗ਼ੰਬਰ ਕੇਤੇ ਸ਼ਾਹ ਖਾਨ॥ ਨ ਦੀਸੈ ਜਿਮੀ ਪਰ ਤਿਨੋ ਕੇ ਨੀਸ਼ਾਨ॥ 
ਚਲਤੇ ਕਬੂਤਰ ਜਿਨਾਵਰ ਕੀ ਛਾਉਂ॥ ਕੇਤੇ ਖਾਕ ਹੂਏ ਕੋ ਪੂਛੇ ਨ ਨਾਉਂ ॥ 
ਚਾਲੀ ਗੰਜ ਜੋੜੇ ਨ ਰਖਿਓ ਈਮਾਨ॥ ਦੇਖੋ ਰੇ ਕਾਰੂੰ ਜੁ ਹੋਤੇ ਪਰੇਸ਼ਾਨ॥ 
ਨਦਾਨੀ ਨ ਦੁਨੀਆਂ ਵ ਫ਼ਾਨੀ ਮੁਕਾਮ॥ ਤੂੰ ਖ਼ੁਦ ਚਸ਼ਮ ਬੀਨੀ ਇਹ ਚਲਣਾ ਜਹਾਨ। 
ਤੋਬਾ ਨ ਕੀਤੀ ਕਰੇ'ਦਿਆਂ ਗੁਨਾਹ ॥ 

ਕਰੇ ਅਰਜ਼ ਬੰਦਗੀ ਬਾਬਾ ਨਾਨਕ ਐਸੇ ਆਲਮ ਸਿਉ ਤੇਰੀ ਪਨਾਹ॥੧॥ (126) 


ਸਲੋਕੁ 
ਦੂਜਾ ਕਾਹੇ ਸਿਮਰੀਐ ਜੰਮੈ ਤੇ ਮਰ ਜਾਇ॥ ੍‌ 
ਏਕੋ ਸਿਮਰੋ ਨਾਨਕਾ ਜਲ ਥਲ ਰਹਿਆ ਸਮਾਇ॥ ੨॥ €127) 


ਸਲੋਕ 
ਸੇਵਾ ਕਰੇ ਜੁ ਕੰਤ ਕੀ ਕੰਤ ਤਿਸੀ ਕਾ ਹੋਇ॥ 
ਗਰਬੀ ਕੰਤ ਨ ਪਾਈਐ ਭਾਵੈ ਖਰੀ ਸੁਆਲਿਉ ਹੋਇ॥ ੯॥ 128 


ਤਿਲੰਗ ਮਹਲਾ ੧॥ 

ਹਾਜ਼ਰਾ ਕਉ ਮਿਹਰ ਹੈ॥ ਬਿਹਾਜਰਾਂ ਕਉ ਬਿਮਿਹਰ ਹੈ ॥ਈਮਾਨ ਦੋਸਤ ਹੈ॥ ਬੇਈਮਾਂਨ ਕਾਫ਼ਰ ਹੈ ॥ 
ਤਕੱਬਰ ਕਹਰ ਹੈ॥ ਗੁੱਸਾ ਹਰਾਮ ਹੈ॥ ਨਫ਼ਸ ਸ਼ੈਤਾਨ ਹੈ॥ ਗੁਮਾਨ ਲਾਨਤੀ ਹੈ॥ 
ਪਸਗ਼ੈਬਤ ਕਾ ਮੂੰਹ ਕਾਲਾ ਹੈ॥ ਦਦਿਆਨਤ ਦਾਰ ਸੁਰਖਰੋਇ ਹੈ॥ 
ਬੇਦਿਆਨਤ ਸਿਆਹ ਰੋਇ ਹੈ॥ ਅਕਿਰਤਘਣ ਜ਼ਰਦਰੂਇ ਹੈ॥ 
ਬਦਨੀਅਤ ਨਾਪਾਕ ਹੈ॥ ਮੋਮ ਦਿਲ ਪਾਕ ਹੈ॥ ਬੇਹਿਰਸ ਅਉਲੀਆਂ ਹੈ॥ ਹਿਰਸਮੰਦ ਫਾਜਰਨ ਹੈ॥ 
ਦਰੋਗ਼ ਦੋਜ਼ਕ ਹੈ॥ ਸੱਚੁ ਭਿਸਤੁ ਹੈ॥ ਬਦ ਜੁਬਾਨ ਫਿੱਕਾ ਹੈ॥ ਦਰਦਵੰਦ ਦਰਵੇਸ਼ ਹੈ॥ 


5॥ 58000 38001 5010 2 €0ਅ?ੱ ੧3101500੫੧)60011.60।। 


ਪ੍ਰਸਤਾਵਨਾ 


ਬੇਦਰਦ ਕਸਾਈ ਹੈ॥ ਰੋਜ਼ੀਬਖਸ ਰਹੀਮ ਹੈ॥ ਇਲਮ ਹਲੀਮੀ ਹੈ॥ ਤਵੱਜਾ ਬੁਲੰਦੀ ਹੈ॥ 
ਥੈਰਵੰਦ ਸਤੀ ਹੈ॥ ਬੇਸ਼ੈਰ ਬਖੀਲ ਹੈ॥ ਜੋਰ ਜੁਲਮ ਹੈ॥ ਬੇਜ਼ੌਰ ਪਾਕ ਹੈ॥ 
ਮੁਸਾਫਾ ਸਿਫਤ ਹੈ॥ ਹਿਕਮਤ ਕਤੇਬ ਹੈ॥ ਦੁਆਇ ਦੌਲਤ ਹੈ॥ ਬਦਦੁਆਇ ਕਹਿਰ ਹੈ॥ 
ਇਨਸਾਫ ਸਾਫ ਹੈ॥ ਚੋਰੀ ਲਾਲਚ ਹੈ॥ ਯਾਰੀ ਪਲੀਤੀ ਹੈ॥ ਸਿਫ਼ਤ ਉਜ੍ੂ ਹੈ । 
ਬਾਂਗ ਬਲੇਲਿ ਹੈ॥ ਕਰਾਮਾਤ ਕੁਦਰਤਿ ਹੈ॥ ਫ਼ਕੀਰੀ ਸਬੂਰੀ ਹੈ॥ ਨਾਸਬੂਰੀ ਮਕਰ ਹੈ॥ 
ਰਾਹੁ ਪੀਰਾਂ ਹੈ॥ ਬੇਰਾਹੁ ਬੇਪੀਰਾਂ ਹੈ॥ ਤੇਗ ਮਰਦਾਂ ਹੈ॥ ਦੇਗ ਖਰਾਇਤ ਹੈ॥ 
ਅਦਲ ਬਾਦਸ਼ਾਹ ਹੈ॥ ਏਤੇ ਟੋਲਿ ਜਿ ਜਾਣ ਜਣਾਵੈ॥ ਤਉ ਨਾਨਕ ਦਾਨਸ਼ਵੰਦ ਕਹਾਵੈ ॥੧॥ 51252 


5।। 53000 8000 50101 4। 08) ,; _ 1੧87011ਇ॥00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਫੁੱਟਨੋਟ: 

(1) ਉਤਰਾਰਧ ਭਾਗ ਦੂਜਾ, ਅਧਿਆਇ 29; 

(2) ਉਕਤ । 

(3) ਉਤਰਾਰਧ ਭਾਗ ਦੂਜਾ, ਅਧਿਆਇ 29, ਅੰਕ 86,87,90; 

(4) ਉਕਤ । 

(5) ਉਤਰਾਰਧ ਭਾਗ ਦੂਜਾ, ਅਧਿਆਇ 30; ਪੁਰਾਤਨ ਜਨਮਸਾਖੀ ਅਨੁਸਾਰ ਕਰਤਾਰਪੁਰ 
ਦੂਜੀ ਉਦਾਸੀ ਪਿੱਛੋਂ ਵਸਾਇਆ ਲਿਖਿਆ ਹੈ, ਜੋ ਠੀਕ ਨਹੀਂ । 

(੯6) ਮੁਗਲ ਪ੍ਰਸ਼ਾਸਨ ਵਿੱਚ ਅਤੇ ਅਫ਼ਗਾਨਾਂ ਦੇ ਰਾਜ ਵਿੱਚ ਆਮਿਲ, ਮਾਲੀਆ ਉਗਰਾਹੁਣ 
ਵਾਲਾ ਇੱਕ ਵੱਡਾ ਅਫਸਰ ਹੁੰਦਾ ਸੀ। ਇਸ ਦੇ ਜ਼ਿੰਮੇ ਕੁਝ ਇਲਾਕਾ ਹੁੰਦਾ ਸੀ, ਜਿਸ 
ਦਾ ਮਾਮਲਾ ਲੈ ਕੇ ਉਸ ਨੇ ਸਰਕਾਰ ਨੂੰ ਦੇਣਾ ਹੁੰਦਾ ਸੀ। (ਮਹਾਨਕੋਸ਼) 


ਇਸ਼ਤਿਆਕ ਹੁਸੈਨ ਕੁਰੈਸ਼ੀ ਆਪਣੀ ਪੁਸਤਕ “ਦੀ ਐਡਮਨਿਸਟਰੇਸ਼ਨ ਆਫ ਦੀ 
ਸੁਲਤਾਨੇਤ ਆਫ ਦਿੱਲੀ”, ਲਾਹੌਰ, 1942, ਪੰਨਾ 196 ਵਿੱਚ ਸਪਸ਼ਟ ਕਰਦਾ ਹੈ 
ਕਿ 'ਮੁਤਾਸਿਰਿਫ” ਅਤੇ “ਆਮਿਲ” ਇੱਕੋ ਹੀ ਪਦਵੀ ਸੀ। ਇਸ ਨੂੰ ਅਫਗਾਨਾਂ 
ਵੇਲੇ “ਮੁਤਾਸਿਰਿਫ” ਕਹਿੰਦੇ ਸਨ ਤੇ ਮੁਗਲਾਂ ਦੇ ਸਮੇਂ “ਆਮਿਲ”। 


(7) ਉਤਰਾਰਧ ਭਾਗ ਦੂਜਾ, ਅਧਿਆਇ 30; 

(8) ਉਕਤ । 

(9) ੭ਹਾਨ ਕੋਲ ਭਾਈ ਕਾਨੂੂ ਸਿੰਘ ਨਾਭਾ, ਵੇਖੋ “ਬਾਬਾ ਬੁੱਢਾ ਜੀ” । 
(10) ਉਕਤ । 

(11) /ਨੈੱਠਾਂ ਈਂ ਭਨਤਨਆਾਲ਼; ਖਾਲਸਾ ਸਮਾਚਾਰ, ਅੰਮ੍ਰਿਤਸਰ, 1950, ਪੰਨਾ 52-53 । 
(12) ਲੇ ਨਲਾਸ਼ਨੀਂ ਆਫ ਦਾ ਟਰਾਣੀਲਜ ਐਡ ਕਾਸ਼ਟਲ਼ ਆਫ ਦਾ ਲਾਲ ਐਡ ਨਾਰਥ- 
ਵੈਸ਼ਟਾ ਫਰੰਟੀਅਰ ਪੁੰਵੀਐਲ; ਐਚ. ਏ. ਰੋਜ਼, ਜਿਲਦ ਤੀਜੀ, ਪੰਨਾ 320; 

(੯13) ਘਰਾਤਨ ਸਨਮਸਾਕਲ ਨੰਬਰ 39; 

(੯14) /ਸੈੱਧਾਂ ਦੀ ਭਨਤਨਆਲ਼; ਅੰਮ੍ਰਿਤਸਰ, 1950, ਸਫਾ 52-53, ਭਾਈ ਸੰਤੋਖ ਸਿੰਘ 
ਨੇ ਇਹ ਵਾਰਤਾ ਨਹੀਂ ਦਿੱਤੀ ਹੈ। 

(15) ਨੀ ਡਰ ਨਾਨਕ ਪੁਕਾਲ' ਉਤਰਾਰਧ ਭਾਗ ਦੂਜਾ, ਅਧਿਆਇ 46; 

(16) ਜਨਮਸਾਖੀ ਭਾਈ ਬਾਲੇ ਦਾ ਪਾਠ ਪ੍ਰਮਾਣੀਕਰਨ ਤੇ ਅਲੋਚਨਾਤਮਕ ਸੰਪਾਦਨ, ਭਾਸ਼ਾ 
ਵਿਭਾਗ, ਪੰਨਾ 403-4: 

(17) ਵੇਖੋ “ਅਜਿੱਤੇ ਰੰਧਾਵੇ ਦੀ ਗੋਸ਼ਟ', (ਪੰਜਾਬੀ ਹੱਥ-ਲਿਖਤ) ਸਿੱਖ ਹਿਸਟਰੀ _ਰੀਸਰਚ 
ਡਿਪਾਰਟਮੈਂਟ, ਖਾਲਸਾ ਕਾਲਜ ਅੰਮ੍ਰਿਤਸਰ, ਐਸ. ਐਚ. ਆਰ. ਨੰਬਰ 1445 

(18) /ਨੈੱਲਾਂ ਦੀ ਭਨਤਨਾਲਾ, ਪੰਨਾ 45; 

(19) 'ਲੀ ਗੁਰ ਨਾਨਕ ਪੁਕਾਲ਼` ਉਤਰਾਰਧ, ਭਾਗ ਦੂਜਾ,ਅਧਿਆਇ 29; 


5।। 53000 38000 50101 । ੬0866 ੧3101500੫੧6011.60।। 


ਪ੍ਰਸਤਾਵਨਾ ਦੇ ਫੁੱਟਨੋਟ 


(20) ਐਨਸਾਲੀਕਲੌਘੰਡੀਆ ਆਫ /ਏਸ਼ਲਾਅ;, ਬਗਦਾਦ। 
(੯21) ਐੈਨਸ਼ਾਲੀਕਲੌਘੀੰਡਆ ਆਫ /ਏਸ਼ਲਾ% ਜਿਲਦ-ਦੂਜੀ, ਪੰਨਾ 568; 
(22) ਛੀਰਾਕ ਸਟੀਫਨ ਅੰਡ ਹੈਮਜ਼, ਲੰਡਨ, 1958, ਪੰਨਾ 69; 
(23) ਐਨਸ਼ਾਲੀਕਲੰਘਡੀਆ ,ਉਟੈਨੈਕਾ । 
(੯24) ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ। 
ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। 
(ਭਾਈ ਗੁਰਦਾਸ ਜੀ, ਵਾਰ ਪਹਿਲੀ ਪਉੜੀ 35) 
(25) ਜਿਵੇਂ ਹਰਦੁਆਰ ਵਿੱਚ ਪੱਛਮ ਵੱਲ ਪਾਣੀ ਦੇ ਕੇ, ਮੱਕੇ ਵਿੱਚ ਕਾਅਬੇ ਵੱਲ ਪੈਰ 
ਕਰਕੇ, ਗੁਰੂ ਨਾਨਕ ਜੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਉਵੇਂ ਹੀ 
ਬਗਦਾਦ ਵਿੱਚ ਉਨ੍ਹਾਂ ਨੇ ਇਸ ਸ਼ਬਦ ਰਾਹੀ' ਲੋਕਾਂ ਨੂੰ ਆਪਣੇ ਵੱਲ ਖਿੱਚਿਆ। 
(ਵੇਖੋ, ਗੁ. ਗ੍ਰੰ, ਸਾਹਿਬ, ਪੰਨਾ 5) 


(26) /ਏਨਸ਼ਾਲੀਕਲਂਪੰਡਿੀਆ ਆਫ ਗੀੰਲੰਜਨ ਐਂਡ ਔਐਕਸਲ਼ ਜਿਲਦ ਪਹਿਲੀ, ਪੰਨਾ 

10-12 ਅਤੇ ਸਫੀਨਾਤੁਲ ਔਲੀਆ, ਦਾਰਾ ਸ਼ਿਕੋਹ, ਕਰਾਚੀ 1962, ਪੰਨਾ 84; 
(27) ਨਲਾਨਨੀ ਆਫ ਦੀ ਟਰਾਣੀਕਜ਼ ਲੰਡ ਕਾਲਟਲ ਆਫ ਦੀ ਅੰਜਾਲ ਐਡ ਨਾਰਥ 

ਵੈਸ਼ਟਗਨ ਫਰੰਟੀਆਰ ਪੁੰਵਨੰਸ ਐਚ. ਏ. ਰੋਜ਼, ਜਿਲਦ ਪਹਿਲੀ, ਪੰਨਾ 538-39; 
(28) ਪੀਰ ਦਸਤਗੀਰ ਦੇ ਗੁਰੂ ਨਾਨਕ ਸਾਹਿਬ ਨੂੰ ਮਿਲਣ ਦਾ ਕਥਨ ਭਾਈ ਗੁਰਦਾਸ ਜੀ 

ਨੇ ਕੀਤਾ ਹੈ। 
(੯29) ਜਨਮਸਾਖੀ ਭਾਈ ਮਨੀ ਸਿੰਘ ਵਿੱਚ ਦਿੱਤੀ ਸਾਖੀ ਦੇ ਅਧਾਰ 'ਤੇ ਇਹ ਵਾਰਤਾ ਦਿੱਤੀ ਹੈ। 
(30) ਭਾਈ ਗੁਰਦਾਸ ਜੀ ਨੇ ਲਿਖਿਆ ਹੈ:- 

ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ। 

ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ। 

ਵੇਖੈ ਧਿਆਨੁ ਲਗਾਇ ਕਰਿ ਇਕੁ ਫ਼ਕੀਰੁ ਵਡਾ ਮਸਤਾਨਾ। 

(ਵਾਰ ਪਹਿਲੀ, ਪਉੜੀ 35) 

("31)ਇਹ ਸਾਰੀ ਵਾਰਤਾ ਭਾਈ ਮਨੀ ਸਿੰਘ ਦੀ ਜਨਮਸਾਖੀ ਦੇ ਅਧਾਰ `ਤੇ ਦਿੱਤੀ ਹੈ। 

ਭਾਈ ਗੁਰਦਾਸ ਜੀ ਨੇ ਇਸ ਘਟਨਾ ਨੂੰ ਇਸ ਤਰਾਂ ਅੰਕਤ ਕੀਤਾ ਹੈ:- 

ਪੁਛੇ ਪੀਰ ਤਕਰਾਰ ਕਰਿ ਏਹੁ ਫ਼ਕੀਰੁ ਵਡਾ ਅਤਾਈ। 

ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ। 

ਪਾਤਾਲਾ ਆਕਾਸ ਲਖਿ ਓੜਕਿ ਭਾਲੀ ਖਬਰਿ ਸੁਣਾਈ। 

(ਵਾਰ ਪਹਿਲੀ, ਪਉੜੀ 36) ' - 

(32) ਸਨੇਂ ਝਰਡਜ਼; ਅਨੰਦਾਚਾਰਯਾ, ਪੰਨਾ 182 
(33) ਸੇਵਾ ਰਾਮ ਸਿੰਘ ਨੇ ਲਿਖਿਆ ਹੈ ਕਿ ਬਹਿਲੋਲ ਫ਼ਕੀਰ, ਬਹਿਲੋਲ ਦਾਨਾ ਦਾ 

ਗੱਦੀਨਸ਼ੀਨ ਸੀ ਤੇ ਬਹਿਲੋਲ ਦਾਨਾ ਬਗਦਾਦ ਦਾ ਇੱਕ ਪ੍ਰਸਿੱਧ ਫ਼ਕੀਰ ਹੋਇਆ 

ਹੈ। ਡਿਵਾਇਨ ਮਾਸਟਰ, ਸੇਵਾ ਰਾਮ ਸਿੰਘ, ਲਾਹੌਰ, 1930, ਪੰਨਾ 156; 


੨1 58000 80 ੨191 2 €0੫% ,। _!80181੮॥0੫੧60੧81.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


(੯34) .4 $867/7961077 0/%9876, 1੬8 50121 & 58008 51020 1950, ਪੰਨਾ 12; 

(੯35) ਵੇਖੋ, ਭਾਈ ਵੀਰ ਸਿੰਘ ਦਾ ਨੋਟ ਨਾਨਕ ਪ੍ਰਕਾਸ਼ ਉਤਰਾਰਧ, ਅਧਿਆਇ 34, ਪੰਨਾ 

("36) ਨਾਨਕ ਪੁਕਾਲ਼ ਉਤਰਾਰਧ, ਅਧਿਆਇ 34, ਫੁੱਟਨੋਟ, ਸਫਾ 1051,52,55,54 

(੯37) /ਏਰਾਕ, ਦਾ ਲੈਂਡ ਐਡ ਦੀ ਆੰਘਲ; ਦੀਵਾਨ ਬਦਰੀ ਨਾਥ ਅਫਰੋ ਏਸ਼ੀਅਨ 
ਪਬਲੀਕੇਸ਼ਨ ਪੰਨਾ, 61 

(38) ਕਲਚਰਲ ਅਟੈਚੀ ਇਰਾਕ, ਐੱਬੈਸੀ ਨਵੀ ਦਿੱਲੀ ਨੇ ਇਨ੍ਹਾਂ ਸਤਰਾਂ ਦੇ ਲਿਖਾਰੀ ਨੂੰ 
ਦੱਸਿਆ ਕਿ ਅਲਸਾਬੀਆ ਲੋਕ ਮੁਸਲਮਾਨ ਨਹੀਂ ਹਨ ਤੇ ਨਾ ਹੀ ਇਰਾਕ ਦੀ ਵਸੋਂ 
ਉਨਹਾਂ ਨੂੰ ਮੁਸਲਮਾਨ ਸਮਝਦੀ ਹੈ। ਉਸ ਦੇ ਕਥਨ ਅਨੁਸਾਰ ਇਹ ਲੋਕ ਦਾੜ੍ਹੀਆਂ 
ਰੱਖਦੇ ਹਨ ਅਤੇ ਪਾਣੀ ਨੂੰ ਪਵਿੱਤਰ ਸਮਝਦੇ ਹਨ। ਡਾ: ਗੰਡਾ ਸਿੰਘ, ਜੋ ਕਈ 
ਸਾਲ ਇਰਾਕ ਵਿੱਚ ਰਹੇ ਹਨ, ਦੱਸਦੇ ਹਨ ਕਿ ਇਹ ਲੋਕ ਆਪਣੇ-ਆਪ ਨੂੰ ਗੁਰੂ 
ਨਾਨਕ ਦੇ ਨਾਮ-ਲੇਵਾ ਦੱਸਦੇ ਹਨ। ਵੇਖੋ ਗੰਡਾ ਸਿੰਘ ਦਾ ਲੇਖ “ਅਰਬ ਤੇ ਈਰਾਨ 
ਵਿੱਚ ਗੁਰੂ ਧਰਮਾਵਲੰਬੀ, ਸੁਬੀ ਤੇ ਆਬਦ; ਅਕਾਲੀ ਤੇ ਪਰਦੇਸੀ” ਨਵੰਬਰ 25, 1931; 

(੯39) ਓਨੀਨੈਕਨ ਲਾਟਓਨ੍ਨਰਯਤ ਇਕਕਯ਼ਨਗੀ ਥਾਮਸ ਵਿਲੀਅਮ ਬੀਲ, ਲੁਧਿਆਣਾ, 1972, ਸਫਾ 5; 

(੯40) ਉਕਤ, ਸਫਾ 97, ਨਲਤਾਨ /ਡਗਫਕਟ ਨਜ਼ਟੀਆਰ 1923-24, ਸਫਾ 278; 

(੯41) ਲਨਮਸਾਲੀ ੫ਰੰਘਰਨ ਕਿਰਪਾਲ ਸਿੰਘ, ਪਟਿਆਲਾ, 1990, ਪੰਨਾ 122-23; 

(%42) #ਰਾਤਨ ਜਨਮਸ਼ਾਲ ਸੰਪਾਦਕ ਭਾਈ ਵੀਰ ਸਿੰਘ, ਨਵੀਂ ਦਿੱਲੀ, 1999, ਸਾਖੀ ਨੰ: 55); 

(%3) #ਲਤਾਨ /ਡਯਫਕਟ ਕਜ਼ਟੀਆਗ; 1923-24, ਪੰਨਾ 280; 

(੯44) ਓਰੀਆੱਟਲ ਬਾਏਓੰਹ੍ਰਾਾਇਕਲ /ਡਕਸ਼ਨਗੀ, ਪੰਨਾ 129, “ਦੀ ਲਾਈਫ ਐੱਡ 

ਟਾਈਮਜ਼ ਫਰੀਦੁੱਦੀਨ ਗੰਜ ਸ਼ੱਕਰ, ਖਲੀਕ ਅਹਿਮਦ ਨਿਜਾਮੀ, ਦਿੱਲੀ 1973" ਨੇ 

ਫਰੀਦ ਜੀ ਦੇ ਪਿਤਾ ਦਾ ਨਾਂ “ਜਮਾਲਉਲਦੀਨ” ਲਿਖਿਆ ਹੈ; ਵੇਖੋ ਸਫਾ 11, 
ਓਰੀਐਂਟਲ ਬਾਇਓਗ੍ਰਾਫੀਕਲ ਡਿਕਸ਼ਨਰੀ ਦੇ ਕਰਤਾ “ਥਾਮਸ ਵਿਲੀਅਮ ਬੀਲ` 
ਨੇ ਫਰੀਦ ਜੀ ਦੇ ਪਿਤਾ ਦਾ ਨਾਂ 'ਜਲਾਲਓਦੀਨ” ਲਿਖਿਆ ਹੈ। ਵੇਖੋ ਪੰਨਾ 129, 
ਜ਼ਿਆਦਾ ਠੀਕ “ਜਮਾਲਉਦੀਨ” ਹੀ ਜਾਪਦਾ ਹੈ। 

(%5) ਠਕੀਐਟਲ ਭ/ਇ£ਰ੍ੁਮਂਫਕਲ /ਡਕਸ਼ਨਨੀ. ਪੰਨਾ 129; 

(46) ੪ਰਾਤਨ ਜਨਮਸਾਲ ਸਾਖੀ ਨੰ: 28 ਅਤੇ 32; 

(47) ਇਨੀਨੈਟਲ ਲ/ਏਓਰ੍ਰਾੱਫਕਲ /ਡਕਸ਼ਨਨੀ ਪੰਨਾ 302; 

(%48) ਉਕਤ, ਪੰਨਾ 371; 

(੯49) ਜਨਮਸਾਖੀ ਪਰੰਪਰਾ ਪੰਨਾ 121-22; 

(50) ੭ਲਤਾਨ ,ਡੋਸ਼ਟਿਕਟ ਨਜ਼ਟੀਆਗ, 1923-24, ਲਾਹੌਰ, ਪੰਨਾ 288; 

(੯51) ਓਗੀਨੈਟਲ ਬਾਟਓਰ੍ਰਾਹਂਇਕਲ /ਡੇਕਸ਼ਨਗੀ, ਪੰਨਾ 243; 9 

(੧52) /ਸਇਕਟ ਨਜ਼ਟੀੰਅਗ, ਲਾਹੌਰ, 1930, ਪੰਨਾ 319-20; 

(53) ਬਲ਼ਰਗਾਨਾ-/£-੫ਨ੫ਤ, ਮੌਲਾਨਾ ਸਯਦ ਮੁਹੰਮਦ, ਦਿੱਲੀ, 1963, ਪੰਨਾ 135; 

(54) ਓਨੀਨਟਲ ਕਾ/ਇਓਗ੍ਰਾਰਫੈਕਨਾ ਡੈਕਲ਼ਨਗੀ, ਪੰਨਾ 171: 

(55) ਮਹਾਨ ਕੱਸ, ਭਾਈ ਕਾਨ੍ਹ ਸਿੰਘ ਨਾਭਾ, ਵੇਖੋ “ਈਸਾ”; 


5।। 53000 800 501]10। €00%3 ੧3101500੫੧)6011.60।। 


ਪ੍ਰਸਤਾਵਨਾ ਦੇ ਫੁੱਟਨੋਟ 


(56) ਉਕਤ, ਪੰਨਾ 1008; 

(57) /ਏਨਨਾਈਕਲੌਘੰਡੀਆ ,ਉਟੈਨਕਾ (1966 ਵਿੱਚ ਛਪੀ), ਈਬੋਪੀਆ ਪਰਸ਼ੀਅਨ 

(58) ਫ਼ਾਰਨੀ-ਪੰਜ਼ਾਕਾਂ ਕੌਲ, ਪੰਜਾਬੀ ਯੂਨੀਵਰਸਿਟੀ, 1996, ਵੇਖੋ ਕਾਰੂੰ, ਪੰਨਾ 523; 

(੯59) ਭਾਈ ਵੀਰ ਸਿੰਘ ਜੀ ਦਾ ਨੋਟ, ਸ੍ਰੀ ਗੁਰ ਨਾਨਕ ਪ੍ਰਕਾਸ਼, ਉਤਰਾਰਧ, ਅਧਿਆਇ 

ਰ 16, ਪੰਨਾ 918; 

(੯60) ਛਾਠਨੀ-ਪੰਜਾਲੀੰ ਕੋਲ ਪੰਨਾ 742; 

(੯61) ਉਕਤ, ਪੰਨਾ 15; 

(62) ਪੰਨਾ 55; 

(63) ਮਾਹਾਰਾਜਾ ਰਣਜੀਤ ਸਿੰਘ ਜੀ ਨੇ 150 ਘੁਮਾਉ' ਜ਼ਮੀਨ ਗੁਰਦੁਆਰੇ ਦੇ ਲੰਗਰ ਅਤੇ 
50 ਰੁਪਏ ਸਲਾਨਾ ਗੁਰਦੁਆਰੇ ਵਾਸਤੇ ਲਵਾਏ । ਵੇਖੋ ਮਹਾਨ ਕੋਸ਼, ਭਾਈ ਕਾਨ 
ਸਿੰਘ ਨਾਭਾ, ਭਾਸ਼ਾ ਵਿਭਾਗ, ਪੰਨਾ 33; 

(64) ਅੱਜ ਕੱਲ੍ਹ ਅੱਚਲ ਵਟਾਲੇ ਦਾ ਮੇਲਾ ਨੌਵੀਂ ਤੇ ਦਸਮੀ ਸੁਦੀ ਕੱਤਕ ਨੂੰ ਲੱਗਦਾ ਹੈ। 
ਸ਼ਿਵਰਾਤਰੀ ਦਾ ਮੇਲਾ ਕਦੋਂ ਲੱਗਣਾ ਬੰਦ ਹੋਇਆ ਤੇ ਅੱਚਲ ਵਟਾਲੇ ਦਾ ਮੇਲਾ 
ਨੌਵੀਂ ਦਸਮੀ ਕੱਤਕ ਤੋ ਕਦੋਂ ਲੱਗਣਾ ਅਰੰਭ ਹੋਇਆ? ਇਸ ਦਾ ਪਤਾ ਨਹੀਂ 
ਲੱਗਦਾ।ਭਾਈ ਸਾਹਿਬ ਡਾ. ਵੀਰ ਸਿੰਘ ਜੀ ਦੇ ਅਨੁਸਾਰ ਅਕਬਰ ਬਾਦਸ਼ਾਹ ਵੀ 
ਸ਼ਿਵਰਾਤਰੀ ਦੇ ਮੇਲੇ `ਤੇ ਅੱਚਲ ਗਿਆ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ 
ਅਕਬਰ ਦੇ ਸਮੇਂ ਤਕ ਸ਼ਿਵਰਾਤਰੀ ਵਾਲੇ ਦਿਨ ਹੀ ਇਹ ਮੇਲਾ ਲੱਗਦਾ ਸੀ । 

(65) ਭਾਈ ਮਨੀ ਸਿੰਘ ਦੀ ਜਨਮਸਾਖੀ ਵਿੱਚ ਇਨ੍ਹਾਂ ਨੂੰ ਰਾਸਧਾਰੀਏ ਲਿਖਿਆ ਹੈ। 
ਜਨਮਸਾਖੀ ਮਿਹਰਬਾਨ ਹਿੱਸਾ ਦੂਜਾ ਨੇ ਪਦੇ ਗਾਉਣ ਵਾਲੇ ਅੰਕਿਤ ਕੀਤਾ ਹੈ, ਜੋ 
ਠੀਕ ਜਾਪਦਾ ਹੈ। ਭਾਈ ਗੁਰਦਾਸ ਜੀ ਨੇ ਇਨ੍ਹਾਂ ਨੂੰ ਭਗਤੀਏ ਲਿਖਿਆ ਹੈ । 

(੯66) ਭਾਈ ਗੁਰਦਾਸ, ਵਾਰ ਪਹਿਲੀ, ਪਉੜੀ 39; 

(67) /ਨੈਲੀਜਸ਼ ਸ਼ੈਕਟਸ਼ ਆਫ ਦਾ #ਦੂਜ਼, ਐਚ. ਐਚ. ਵਿਲਸਨ, ਕਲੱਕਤਾ 1958, ਪੰਨਾ 
115 ਅਤੇ 119; 

(੯68) ਵਾਰ ੫ਨੈਲੀ ਭਾਲੀ ਗੁਰਦਾਸ ਜੀ ਪਉੜੀ 40; 

(69) ਭਾਣੀ ਗੁਰਦਾਨ, ਵਾਰ ਘ/ਹਿਲੀ, ਪਉੜੀ 43; 

(੯70) ਭਾਈ ਗੁਰਦਾਨ, ਵਾਰ ੫/ਹੈਲ ਪਉੜੀ 44; 

(੯71) ਸਨਮਸ਼ਾਆੰ ਪਰੰਮਰ” ਡਾ: ਕਿਰਪਾਲ ਸਿੰਘ, ਦੂਜੀ ਐਡੀਸ਼ਨ, 1990, ਪਟਿਆਲਾ, 
ਸਫ਼ਾ 184-185; 

(2) ਡੀ ਨਰ ਨਨਕ ਪੁਕਾਨ ਉਤਰਾਰਧ ਭਾਗ ਦੂਜਾ, ਅਧਿਆਇ 52; 

(੯73) ਭਾਣੀ ਗੁਰਦਾਸ ਜਨ ਵਾਰ 11ਵੀਂ, ਪਉੜੀ 13-14; 

(74) /ਲੈੱਖਾਂ ਦੀਂ ਭਭਤਮਆਲ਼ਾ; ਖਾਲਸਾ ਸਮਾਚਾਰ, ਅੰਮ੍ਰਿਤਸਰ, 1950, ਭੂਮਿਕਾ, ਪੰਨਾ “ਅ”; 

(੯75) ਉਕਤ, ਪੰਨਾ 25-26; 

(76) /ਨੈੱਲਾਂ ਟੀ ਭਨਤਨਾਲਾ; ਪੰਨਾ 27; 


5।। 53000 38000 50101 । ੬0੫9 ਦੱ ੧3101500੫੧)6011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


(7) ਨ ਗੁਰ ਨਾਨਕਾ ਕਾਲ” ਉਤਰਾਰਧ ਭਾਗ ਦੂਜਾ, ਅਧਿਆਇ 42; 

(78) /ਨੈੱਥਾਂ ਦੀ ਭਨਤਮਾਲ਼ਪੰਨਾ 31-33; 

(79) ਈਤਰਾਰਧ, ਭਾਗ ਦੂਜਾ, ਅਧਿਆਇ 42; 

(80) /ਲੈੱਸ਼ਾਂ ਦਾ ਭਨਤਨਾਲ਼ਾ੍‌ ਪੰਨਾ 38-39; 

(81) ਉੰਤਰਾਰ, ਭਾਗ ਦੂਜਾ, ਅਧਿਆਇ 43; 

(82) /ਨੈੱਥਾਂ ਦੈ ਭਨਤਮਾਲਾ; ਪੰਨਾ 39-40; 

(83) ਲੀ ਗੁਰ ਨਾਨਕਾ ਪੁਕਾਲ ਉਤਰਾਰਧ ਭਾਗ ਦੂਜਾ, ਅਧਿਆਇ 43; 

(੯84) /ਨੈੱਦਾਂ ਟੀ ਭਜਤਮਾਲਾ; ਪੰਨਾ 41-42; 

(85) ਨੰ ਗੁਰ ਨਾਨਕ ਪੁਕਾਲ ਉਤਰਾਰਧ, ਅਧਿਆਇ 43; 

(86) /ਨੈੱਲਾਂ ਦੰ ਭਨਤਮਆਾਲ਼ਾ; ਪੰਨਾ 43-44; 

(੯87) ਨੰ ਨੁਠ ਨਾਨਕ ਪੁਕਾਲ ਉਤਰਾਰਧ, ਅਧਿਆਇ 43; 

(88) /ਲੈੱਲਾਂ ਦੋ ਭਨਤਨਾਲ਼, ਪੰਨਾ 43-44; 

(89) ਨੀਂ ਗੁਰ ਨਨਕ ਪੁਕਾਲ', ਉਤਰਾਰਧ ਭਾਗ ਦੂਜਾ, ਅਧਿਆਇ 43; 

(90) /ਨੈੱਖਾਂ ਲੀ ਭਨਤਨਆਾਲ਼ਾ; ਪੰਨਾ 52; 

(91) ਲੀ ਨਰ ਨਨਕ ਪੁਕਾਲ ਉਤਰਾਰਧ ਭਾਗ ਦੂਜਾ, ਅਧਿਆਇ 43; 

(੯92) ਠਾਲੈਟਸ਼ ##ਦ /ਹਸਟੌਨੀਅਜ਼, ਦੀ ਫਾਨਟਾਨਾ ਔਕਨਲ ਪੇਪਰ, 1955, ਪੰਨਾ 9, 
ਫੌਜਾ ਸਿੰਘ ਦੀ ਪੁਸਤਕ, ਹਿਸਟੋਰੀਅਨਜ਼ ਐਂਡ ਹਿਸਟੋਰੀਓਗਰਾਫੀ, ਦਿੱਲੀ, 1978, 
ਪੰਨਾ 200; 

(੯93) ਸਨਮਸ਼ਾਆੰ ਗੁਰ ਨਾਨਕ, #ਹਰਲਾਨ; ਸੰਪਾਦਕ ਕਿਰਪਾਲ ਸਿੰਘ, ਅੰਮ੍ਰਿਤਸਰ, 
1962; ਪੁਰਾਤਨ ਜਨਮਸਾਖੀ, ਸੰਪਾਦਕ ਭਾਈ ਵੀਰ ਸਿੰਘ, ਨਵੀਂ ਦਿੱਲੀ, 1999: 

(94) ਦਾ ਆਣੀਤੀਆ ਆਫ /ਨੈਸ਼ਟਨੀ ਆਰ. ਜੀ. ਕਾਲਨਵੁੱਤ, ਆਕਸਫੋਰਡ, 1951, 
ਪੰਨਾ 240-42; 

(95) `ਲ ਗੁਰ ਨਾਨਕ ਪੁਕਾਲ, ਪੂਰਬਾਰਧ ਭਾਗ ਪਹਿਲਾ, ਅਧਿਆਇ ਪੰਜਵਾਂ; 

(96) 2 ਗੁਰ ਨਨ਼ਕ' ਪੁਕਾਲ਼ ਪੂਰਬਾਰਧ ਭਾਗ ਪਹਿਲਾ, ਅਧਿਆਇ 25: 

(੯97) ਪਿਰਥੀਮਲੂ ਸਹਗਲੁ ਭੱਲਾ, ਰਾਮਾ ਡਿਡੀ, ਭਗਤਿ ਅਬਿਆਸੀ.....। 
ਮਾਲੋ ਮਾਂਗਾ ਸਿਖ ਦੁਇ ਗੁਰਬਾਣੀ ਰਸਿ ਰਸਿਕ ਬਿਲਾਸੀ। 

(ਵਾਰ 11ਵੀਂ, ਪਉੜੀ 13ਵੀਂ) 

(98) ਵੇਖੋ ਭਾਈ ਗੁਰਦਾਸ, ਵਾਰ ਪਹਿਲੀ, ਪਉੜੀ 32; 

(੯99) ਘਰਲਾਰਨ ਭਾਨਾ ਆਹੈਲਾ, ਅਧਿਆਇ 58 ਅਤੇ ਭਾਈ ਗੁਰਦਾਸ ਜੀ ਦੀ ਵਾਰ 11, 
ਪਉੜੀ 32; 

(100) ਭਾਈ ਗੁਰਦਾਸ, ਵਾਰ ਪਹਿਲੀ, ਪਉੜੀ 33; 

(101) ਭਾਈ ਗੁਰਦਾਸ, ਵਾਰ ਚੌਵੀ, ਪਉੜੀ 3; 

(102) ਨੀ ਹਠ ਨਨਕ ਪੁਕਾਲ', ਉਤਰਾਰਧ, ਅਧਿਆਇ ਪਹਿਲਾ । 

(103) ਮੰ ਨਰ ਗੁੱਲ ਸ਼ਿਲ ਸਫਾ 284; 


5।। 53000 8001 50101 ਗ €0ਕੀ॥ ੧3101500੫੧)6011.60।। 


ਪ੍ਰਸਤਾਵਨਾ ਦੇ ਫੁੱਟਨੋਟ 


(04) ਨੰ ਨਰ ਨਾਨਕ ਮੁਕਾਨ, ਪੂਰਬਾਰਧ, ਅਧਿਆਇ ਪਹਿਲਾ । 

(105) ਭਾਈ ਗੁਰਦਾਸ, ਵਾਰ ਪਹਿਲੀ, ਪਉੜੀ ਚੌਵੀ । 

(106) ਲੀ ਰੁਰ ਨਾਨਕ ਪੁਕਾਲ ਉਤਰਾਰਧ ਭਾਗ ਦੂਜਾ, ਅਧਿਆਇ 49; 

(107) ਭਾਈ ਗੁਰਦਾਸ ਜੀ, ਵਾਰ 28, ਪਉੜੀ 13; 

(108) ਸੀ ਭਰ ਨਨਕ ਪੁਕਾਗ਼ ਉਤਰਾਰਧ ਭਾਂਗ ਦੂਜਾ, ਅਧਿਆਇ 52; 

(109) ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 600; 

(110) ਡੀ ਗੁਰ ਨਾਨਕ ਪੁਕਾਲ ਉਤਰਾਰਧ ਭਾਗ ਦੂਜਾ, ਅਧਿਆਇ 53; 

(111) ਇਹ ਸ਼ਬਦ ਭਾਈ ਬੰਨੋ ਜੀ ਦੀ ਬੀੜ ਦਾ ਹੈ, ਵੇਖੋ ਪੂਰਬਾਰਧ, ਅਧਿਆਇ 38, 
ਅੰਕ 42 ਤੋਂ ਅੱਗੇ । 

(112) ਵੇਖੋ ਪੂਰਬਾਰਧ ਅਧਿਆਇ 41, ਅੰਕ 70 ਤੋਂ 

(113) ਵੇਖੋ ਪੂਰਬਾਰਧ ਅਧਿਆਇ 47, ਅੰਕ 21 

(114) ਵੇਖੋ ਪੂਰਬਾਰਧ ਅਧਿਆਇ 47, ਅੰਕ 25 

(115) ਵੇਖੋ ਪੂਰਬਾਰਧ ਅਧਿਆਇ 47, ਅੰਕ 29 

(116) ਵੇਖੋ ਪੂਰਬਾਰਧ ਅਧਿਆਇ 47, ਅੰਕ 34 

(117) ਵੇਖੋ ਪੂਰਬਾਰਧ ਅਧਿਆਇ 49, ਅੰਕ 28 

(118) ਵੇਖੋ ਪੂਰਬਾਰਧ ਅਧਿਆਇ 51, ਅੰਕ 60 

(119) ਵੇਖੋ ਪੂਰਬਾਰਧ ਅਧਿਆਇ 51, ਅੰਕ 72 

(120) ਵੇਖੋ ਪੂਰਬਾਰਧ ਅਧਿਆਇ 51, ਅੰਕ 75 

(੯121) ਵੇਖੋ ਪੁਰਬਾਰਧ ਅਧਿਆਇ 54, ਅੰਕ 28 

(੯122) ਵੇਖੋ ਪੁਰਬਾਰਧ ਅਧਿਆਇ 63, ਅੰਕ 12 

(123) ਵੇਖੋ ਪੂਰਬਾਰਧ ਅਧਿਆਇ 63, ਅੰਕ 13 

(੯124) ਵੇਖੋ ਪੂਰਬਾਰਧ ਅਧਿਆਇ 63, ਅੰਕ 14 

(125) ਵੇਖੋ ਉਤਰਾਰਧ ਅਧਿਆਇ 15, ਅੰਕ 10 

(126) ਵੇਖੋ ਉਤਰਾਰਧ ਅਧਿਆਇ 16, ਅੰਕ 51 

(127) ਵੇਖੋ ਉਤਰਾਰੱਧ ਅਧਿਆਇ 33, ਅੰਕ 15 

(128) ਵੇਖੋ ਉਤਰਾਰਧ ਅਧਿਆਇ 33, ਅੰਕ 51 ਤੋਂ 

(129) ਵੇਖੋ ਉਤਰਾਰਧ ਅਧਿਆਇ 37 , ਅੰਕ 29 ਤੋਂ ਅੱਗੇ । 


6 


0 


€ 


/ ੪ 9 ਘ % % % % % % % % % % 


0 
ਵੈ 


ਂ 


5।। 53000 4801 5110 0 €09) 01੨ ॥॥॥1710॥॥ ੮1000 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਉਣੱਤੀਵਾਂ 
(ਚਰਨ ਕਮਲ ਮੰਗਲ, ਸਾਹੁਰੇ ਨੱਗਰ ਫੇਰਾ, ਅਜਿੱਤਾ ਉਧਾਰ) 


ਦੋਹਰਾ 
ਸਰਬ ਬਿਥੈ' ਸਿੰਮਲ ਬ੍ਰਿੱਖ ਸੁਕ£ ਮਨ ਤਜ ਅੱਗਜਾਨ॥ 
ਸਤਿਗੁਰ ਚਰਨ ਰਸਾਲ? ਕੋ ਸੇਵ ਸਦਾ ਸੁਖ ਮਾਨ॥੧॥ 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਬੈਠੇ ਹੂਤੇ ਪ੍ਰਭੂ ਗੁਨ ਖਾਨੀ। ਮਰਦਾਨਾ ਤਬ ਬੋਲਯੋ ਬਾਨੀ। 

& ਮਹਿ' ਜਬ ਆਏ। ਸੰਤ ਸੰਗ ਬੈਠੇ ਇਹ ਥਾਏਂ॥੨॥ 


ਹਿਤ ਅਹਾਰ ਕੇ ਜਾਚਨ ਗਵਨੇ। ਫਿਰੇ ਪਠਾਨਨ ਕੇ ਤਬ ਭਵਨੇ”। 
ਦੇਖ ਛੂਧਾਤੁਰ ਕਿਨਹੁ' ਨ ਦੀਨੋ । ਬਹੁਰੇ ਮਿਲਯੋ ਦੁਖਦ ਮਤਿ ਹੀਨੋ ॥੩॥ 


ਭਈ ਅਵੱਗਯਾ ਥੋਰਨ” ਪਾਸੂ । ਮਿਲਯੋ ਸਰਬ ਪੁਰ ਕੋ ਦੁਖ ਰਾਸੂ । 
ਅਸਮੰਜਸ£ ਮੈ' ਲਖ ਮਨ ਮਾਂਹੀ। ਬੂਝਨ ਕੀਨ ਆਪਕੇ ਪਾਹੀ`॥੪॥ 


ਦੋਹਰਾ 
“ਸੁਨ ਮਰਦਾਨੇ ! ਨਗਰ ਜਿਸ ਸੰਤ ਅਤਿਥਿ ਚਲ ਜਾਹਿ। 
ਸੇਵਾ ਹੋਇ ਨ ਤਾਂਹਿ ਕੀ ਸਬਹਨ ਪਾਪ ਲਗਾਹਿ॥੫॥ 


ਚੌਪਈ 


ਜਾਨਹੁ ਗੁਸਤ ਧਰਮ ਸੁਭ ਏਹੂ। ਆਇ ਅਤਿਥਿ” ਕੀ ਸੇਵ ਕਰੇਹੂ। 
_ਜਥਾਸ਼ਕਤਿਦ ਤਿਹ ਆਦਰ ਕਰਹੀ।ਦੇ ਅਹਾਰ ਮ੍ਰਿਦੁ ਬਚਨ ਉਚਰਹੀ॥੬॥ 


ਧਰਮਹੀਨ ਇਹ ਖ਼ਾਨ ਦੁਸ਼ਟਮਤਿ? । ਪ੍ਰਭੁਤਾ ਮਦ ਮਹਿੰ ਭਏ ਅੰਧ ਅਤਿ”?। 
ਕਹਰਾਂ' ਉਚਿਤ ਥੇ ਕਹਿਰ ਪਰਯੋ ਸਿਰ।ਸਦਾ ਖ਼ੁਦਾਇ ਬਿਸਾਰ ਰਹੇ ਉਰ” ॥੭॥ 


5।। 53000 8001 5001 609) ੧3101500੫੧)6011.60।। 


ਅਧਿਆਇ 29 ਅਜਿੱਤੇ-ਰੰਧਾਵੇ ਦਾ ਉਧਾਰ 


ਅਧਿਆਇ ਉਣੱਤੀਵਾਂ 
(ਸਹੁਰੇ ਨਗਰ ਫੇਰਾ । ਅਜਿੱਤਾ-ਉਧਾਰ) 


ਦੋਹਰਾ 

ਸਾਰੇ ਵਿਸ਼ੇ' ਸਿੰਮਲ ਦੇ ਬਿਰਛ (ਵਾਂਗੂੰ ਨਿਕੰਮੇ) ਹਨ। ਹੇ ਤੋਤੇ? ਰੂਪੀ ਭੁੱਲੇ ਹੋਏ ਮਨ! ਇਨ੍ਹਾਂ 
ਨੂੰ ਤਿਆਗ ਅਤੇ ਗੁਰੂ , ਜੀ ਦੇ ਚਰਨ-ਕਮਨਾਂ ਨੂੰ, ਜੋ ਕਿ ਅੰਬ? (ਬਿਰਛ ਦੇ ਤੁੱਲ ਹਨ), ਇਨ੍ਹਾਂ 
ਨੂੰ ਸੇਵ (ਅਤੇ ਇਉਂ) ਸਦੀਵੀ-ਸੁੱਖ ਮਾਣ ॥੧॥ 


ਬਾਲਾ ਸੰਧੂ ਜੀ ਦਾ ਕਥਨ 


ਗੁਣਾਂ ਦੀ ਖਾਣ (ਗੁਰੂ ਜੀ) ਬੈਠੇ ਹੋਏ ਸਨ। ਉਸ ਵੇਲੇ ਮਰਦਾਨੇ ਨੇ ਕਿਹਾ, “ਤੁਸੀਂ' ਜਿਸ ਵੇਲੇ 
ਪਹਿਲਾਂ (ਇਸ) ਸ਼ਹਿਰ (ਏਮਨਾਬਾਦ) ਵਿਚ ਆਏ ਸੀ ਤਾਂ ਇਸ ਥਾਂ 'ਤੇ ਸੰਤਾਂ ਦੇ ਨਾਲ ਮਿਲ 
ਬੈਠੇ ਸੀ। ॥੨॥ 


ਭੋਜਨ ਦੀ ਮੰਗ ਲਈ ਗਏ ਸੀ ਤਾਂ ਉਸ ਵੇਲੇ ਪਲਣਾਂ ਦੇ ਘਰੀਂ ੂੰਮੇ ਸੀ। ਭੁੱਖਿਆਂ ਨੂੰ 
ਦੇਖਦੇ ਹੋਏ ਵੀ ਕਿਸੇ ਨੇ ਭੋਜਨ ਨਹੀਂ' ਸੀ ਦਿੱਤਾ। ਤਦੇ ਫੇਰ ਉਨ੍ਹਾਂ ਮਤ-ਹੀਣਾਂ ਨੂੰ ਦੁੱਖ 
ਮਿਲਿਆ ॥੩॥ 


ਅਨਾਦਰ ਤਾਂ (ਕੇਵਲ) ਥੋੜ੍ਹਿਆਂ” ਪਾਸੋਂ ਹੀ ਹੋਇਆ ਸੀ ਪਰੰਤੂ ਇਸ ਦੇ ਕਾਰਨ ਸਾਰੇ ਨਗਰ 
ਨੂੰ ਹੀ ਦੁੱਖਾਂ ਦੀ ਪੂੰਜੀ (ਦੰਡ) ਮਿਲੀ ਸੀ। ਮੇਰਾ ਮਨ (ਇਸ ਨੂੰ) ਅਯੋਗ£ ਮੰਨਦਾ ਹੈ, ਇਸੇ 
ਲਈ (ਗੁਰੂ ਜੀ) ਮੈ' ਆਪ ਕੋਲੋਂ ਪੁੱਛਿਆ ਹੈ।” ॥੪॥ 

ਦੋਹਰਾ 

(ਗੁਰੂ ਜੀ ਨੇ ਬਚਨ ਕੀਤਾ) “ਮਰਦਾਨਿਆ, ਸੁਣ! ਜਿਸ ਨਗਰ ਵਿਚ ਸੰਤ-ਲੋੜਵੰਦ ਚੱਲ ਕੇ 
ਆ ਜਾਵੇ, ਜੇਕਰ ਉਸ ਦੀ ਸੇਵਾ ਨਾ ਹੋਵੇ ਤਾਂ ਸਾਰਿਆਂ ਨੂੰ ਹੀ ਪਾਪ ਲੱਗਦਾ ਹੈ। ॥੫॥ 


ਚੌਪਈ 

ਇਹੋਂ ਹੀ ਸ਼ੁਭ ਗ੍ਰਿਹਸਤ-ਧਰਮ ਹੈ ਕਿ ਦਰ `ਤੇ ਆਏ ਗਪ੍ਰਾਹੁਣੇ” ਦੀ ਸੇਵਾ ਕੀਤੀ ਜਾਵੇ। 
ਸਮੱਰਥਾਂ ਅਨੁਸਾਰ ਉਸ ਦਾ ਸਨਮਾਨ ਕਰੇ। ਭੋਜਨ ਛਕਾਏ (ਤੇ ਉਸ ਨਾਲ) ਮਿੱਠੇ ਬਚਨ 
ਬੋਲੇ। ॥੬॥ 


ਇਹ ਪਠਾਣ ਅਧਰਮੀ ਅਤੇ ਖੋਟੀ-ਬੁੱਧੀ$ ਵਾਲੇ ਸਨ। ਉਹ ਵਡਿਆਈ ਦੇ ਨਸ਼ੇ ਵਿੱਚ ਬਹੁਤ 


ਜ਼ਿਆਦਾ ਅੰਨ੍ਹੇ“ ਹੋ ਚੁੱਕੇ ਸਨ। ਉਨ੍ਹਾਂ `ਤੇ ਦੁੱਖ! ਆਉਣਾ ਜ਼ਰੂਰੀ ਹੋਣ ਕਰਕੇ ਸੰਕਟ (ਦੰਡ) 
ਆਣ ਪਿਆ। ਉਨ੍ਹਾਂ ਨੇ ਬਿਲਕੁੱਲ ਹੀ ਅੱਲਾਹ ਨੂੰ, ਹਿਰਦੇ ਵਿੱਚੋਂ ਭੁਲਾਇਆ ਹੋਇਆ ਸੀ। ”॥ ੭॥ 


5॥। 58000 2800 5001 2 ੬10੧ ?” _ ।੧੫੧0੧॥੧॥0੫੧੪6031.੦। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਮਰਦਾਨੇ ਕੇ ਮਨ ਸੰਦੇਹੂ' । ਕੁਛਕ ਰਹਯੋ ਪਰ ਬੋਲ ਨ ਕੇਹੂ। 
ਸ੍ਰੀ ਨਾਨਕ ਤਿਹ ਉਰਕੀ ਜਾਂਨੀ । ਬਿਨ ਸੰਸੈ ਕਰਬੇ ਬਿਧਿ ਠਾਨੀ॥੮॥ 


ਕਿਤਕ ਸਮਾਂ ਜਬ ਬੈਠਿ ਬਿਤਾਵਾ। ਮਰਦਾਨੇ ਤਬ ਆਲਸ ਆਵਾ। 
ਸੋਇ ਰਹਯੋ ਤਬ ਪਿਖ ਜਗਸਾਈਂ।ਮਧੁਰ ਬੂੰਦ ਇਕ ਉਦਰ? ਪਵਾਈ॥ ੯॥ 


ਤਿਹ ਸੁਗੰਧ ਕਰ ਕੀਟੀ ਆਈ।ਭਈ ਬਹੁਤ ਇਕਠੀ ਤਿਹ ਠਾਈਂ। 
ਇਕ ਪਪੀਲਕਾਓ ਕਾਟਯੋ ਜਬ ਹੀ।ਜਾਗ ਮਲੀ ਮਰਦਾਨੇ ਸਬ ਹੀ॥੧੦॥ 


ਮਰੀ ਸਰਬ ਪੁਨਿ ਲਗਯੋ ਨਿਹਾਰਨ।ਤਬ ਸ੍ਰੀਗੁਰ ਕਿਯ ਬਚਨ ਉਚਾਰਨ । 
“ਕਾਟਿਯੋ ਏਕ ਬਹੁਤ ਤੈ' ਮਾਰੀ। ਮਰਦਾਨੇ ਉਰ ਲੇਹੁ ਬਿਚਾਰੀ£ 27”॥੧੧॥ 


ਦੋਹਰਾ 
ਸਮਝਯੋ ਤਬ ਹਿਰਦੇ ਬਿਥੈ ਜੋਰ ਹਾਥ ਹ੍ਰੈ ਦੀਨ। 
“ਮਨ ਕੀ ਬੂਝਹੁ ਸਰਬ ਗਤਿ ਕ੍ਰਿਪਾਨਿਧਾਨ ਪ੍ਰਬੀਨ”॥੧੨॥ 


ਚੌਪਈ 
ਇਸ ਬਿਧਿ ਬੈਸੇ ਕਰਤ ਬਿਲਾਸੂ । ਸੱਤਿਸੰਧ ਜਗ ਭਗਤਿ ਪ੍ਰਕਾਸੂ। 
ਲਾਲੋ ਦ੍ਰਿਜ ਪੁਰ ਮਹਿ ਤਬ ਆਏ।ਨਿਜ ਪਰਵਾਰ ਨਿਕੇਤ ਬਸਾਏ£ ॥੧੩॥ 


ਸਰਬ ਬ੍ਰਿਤਾਂਤ ਦੇਖ ਪੁਰ ਕੇਰਾ।ਮਹਾਂ ਭਿਆਨ” ਲਗਹਿ ਚਹੂਫੇਰਾ। 
ਪੁਨਿ ਦੋਨੋ ਪ੍ਰਭੁ ਢਿਗ ਚਲਿ ਆਏ। ਪਦ ਪੰਕਜ ਪਰ ਪਰ ਲਪਟਾਏ ॥੧੪॥ 


ਭਾਨੁ ਸਮਾਨ ਸਰੂਪ ਨਿਹਾਰਾ। ਅੰਬਕ” ਅੰਬੁਜ? ਬਿਕਸੇ ਚਾਰਾ। 
ਅਨਿਕ ਭਾਂਤਿ ਕੀ ਉਸਤਤਿ ਠਾਂਨੀ।ਪਰਮ ਪ੍ਰਸੀਦਤ'? ਭੇ ਗੁਨਖਾਨੀ॥੧੫॥ 


5।। 53000 8001 5001 6408) ੧3101500੫੧)60011.60।। 


ਅਧਿਆਇ 29 ਅਜਿੱਤੇ-ਰੰਧਾਵੇ ਦਾ ਉਧਾਰ 


ਮਰਦਾਨੇ ਦੇ ਮਨ ਵਿੱਚ ਕੁਝ ਕੂ ਸ਼ੰਕਾ ਰਹਿ ਗਿਆ, ਪਰ ਉਹ (ਕੁਝ) ਬੋਲਿਆ ਨਾ। ਗੁਰੂ 
ਨਾਨਕ ਦੇਵ ਜੀ ਨੇ ਉਸ ਦੇ ਮਨ ਦੀ (ਗੱਲ) ਜਾਣ ਲਈ, ਸੋ ਉਨ੍ਹਾਂ, ਸ਼ੰਕਾ ਮਿਟਾਉਣ ਲਈ ਇੱਕ 
ਤਰਕੀਬ ਵਰਤਣ ਦੀ ਨਾਨ ਲਈ। ॥੮॥ 


ਜਿਸ ਵੇਲੇ ਬੈਠਿਆਂ ਕਾਫ਼ੀ ਸਮਾਂ ਬੀਤ ਗਿਆ, ਉਸ ਵੇਲੇ ਮਰਦਾਨੇ ਨੂੰ ਸੁਸਤੀ ਆ ਗਈ ਤੇ 
(ਉਹ) ਸੌ' ਗਿਆ। ਉਸ ਵੇਲੇ ਜਗਤ ਦੇ ਮਾਲਕ ਗੁਰੂ ਜੀ ਨੇ ਸੁੱਤਾ ਹੋਇਆ ਵੇਖ ਕੇ, ਮਿੱਠੇ 
ਦੀ ਇੱਕ ਬੂੰਦ ਉਸ ਦੇ ਪੇਟ? 'ਤੇ ਸੁਟਵਾ ਦਿੱਤੀ। ॥੯॥ 


ਉਸ ਮਿੱਠੇ ਦੀ ਖ਼ੁਸ਼ਬੂ ਕਰਕੇ ਕੀੜੀਆਂ? ਆ ਗਈਆਂ ਤੇ ਉਸ ਥਾਂ `ਤੇ ਬਹੁਤ ਸਾਰੀਆਂ 
(ਕੀੜੀਆਂ) ਇਕੱਠੀਆਂ ਹੋ ਗਈਆਂ। ਜਿਉਂ ਹੀ ਇੱਕ ਕੀੜੀ“ ਨੇ ਮਰਦਾਨੇ ਨੂੰ ਕੱਟਿਆ ਤਾਂ 
ਉਸ ਨੇ ਜਾਗ ਕੇ ਸਾਰੀਆਂ (ਕੀੜੀਆਂ) ਨੂੰ ਹੀ ਮਸਲ ਸੁੱਟਿਆ। ॥੧੦॥ 


ਸਾਰੀਆਂ (ਕੀੜੀਆਂ ਜਦ) ਮਰ ਗਈਆਂ (ਤਾਂ) ਉਹ ਦੇਖਣ ਲੱਗਿਆ। ਉਦੋਂ ਗੁਰੁ ਜੀ ਨੇ 
ਬਚਨ ਕੀਤਾ, “ “ਇੱਕ ਕੀੜੀ ਨੇ (ਤਾਂ ਤੈਨੂੰ) ਕੱਟਿਆ ਸੀ ਪਰ ਤੂੰ ਤੇ ਬਹੁਤ ਸਾਰੀਆਂ ਮਾਰ 
ਦਿੱਤੀਆਂ ਹਨ। ਮਰਦਾਨਿਆ! ਹਿਰਦੇ ਵਿੱਚ ਵਿਚਾਰ ਕਰ” ॥੧੧॥ 

ਦੋਹਰਾ 

ਉਸ ਵੇਲੇ ਮਰਦਾਨਾ ਮਨੋ-ਮਨ (ਅੰਦਰੋਂ) ਸਮਝ ਗਿਆ ਤਾਂ ਉਸਨੇ ਨਿਮਰ ਹੋ ਕੇ, ਹੱਥ ਜੋੜੇ 
ਤੇ (ਬੋਲਿਆ), ਹੇ ਮਹਾਰਾਜ ! ਕਿਰਪਾ ਦੇ ਭੰਡਾਰ! ਪਰਪੱਕ” ਗੁਰੂ ਜੀ! ਆਪ ਸਭ ਦੇ ਅੰਦਰ 
ਦੀਆਂ ਜਾਣ ਲੈਂਦੇ ਹੋ” ॥੧੨॥ 


ਚੌਪਈ 

ਸਤ ਦੇ ਮੇਲ ਵਾਲੇ ਤੇ (ਕੌਲ ਦੇ ਪੂਰੇ) ਜਗਤ ਵਿੱਚ ਭਗਤੀ ਦਾ ਪ੍ਰਕਾਸ਼ ਕਰਨ ਵਾਲੇ ਗੁਰੁ ਜੀ, ਇਸ 
ਪ੍ਰਕਾਰ ਅਨੰਦ-ਮਗਨ ਬੈਠੇ ਬਚਨ-ਬਿਲਾਸ ਕਰ ਰਹੇ ਸਨ। ਤਦ ਭਾਈ ਲਾਲੋ ਅਤੇ ਬ੍ਰਾਹਮਣ ਉਸ 
ਨਗਰ ਵਿੱਚ ਆ ਗਏ। ਉਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਘਰਾਂ `ਚ ਵਸਾ5 ਦਿੱਤਾ _॥੧੩॥ 


ਨਗਰ ਦੀ ਸਾਰੀ ਹਾਲਤ ਦੇਖ ਕੇ, ਉਨ੍ਹਾਂ ਨੂੰ ਚੌਗਿਰਦਾ ਬਹੁਤ ਹੀ ਭਿਆਨਕ? ਲੱਗ ਰਿਹਾ ਸੀ। 
ਤਾਂ ਫੇਰ ਉਹ ਦੋਨੋਂ, ਗੁਰੂ ਜੀ ਕੋਲ ਚੱਲ ਕੇ ਆ ਗਏ। ਚਰਨ-ਕਮਲਾਂ 'ਤੇ ਪੈਕੇ ਲਿਪਟ ਗਏ 
(ਮੱਥਾ ਟੇਕਿਆ)। ॥੧੪॥ 


ਉਨ੍ਹਾਂ ਨੇ ਗੁਰੂ ਜੀ ਦਾ ਸੂਰਜ ਜਿਹਾ, ਸੁੰਦਰ ਰੂਪ ਦੇਖਿਆ, (ਜਿਨ੍ਹਾਂ ਦੇ) ਨੇਤਰ ਖਿੜੇ-ਕੰਵਲ£ 


ਜਿਹੇ ਸੁੰਦਰ ਸਨ। ਉਨ੍ਹਾਂ ਨੇ ਅਨੇਕ ਪ੍ਰਕਾਰ ਦੀ ਉਸਤਤ ਕੀਤੀ। ਗੁਣਾਂ ਦੀ ਖਾਣ ਗੁਰੂ ਜੀ 
ਅਤਿਅੰਤ ਪਰਸੰਨ'? ਹੋਏ। ॥੧੫॥ 


5।। 53000 38000 50101 ਹ। ੬099 ਸਾ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਨੋਂ ਨਗਰ ਬਿਖੈ ਪੁਨਿ ਜਾਈ। ਅਨਿਕ ਪ੍ਰਕਾਰਨ ਮਹਿਮਾ ਗਾਈ। 
ਹਿੰਦੂ ਤੁਰਕ ਹੁਤੇ ਸਭ ਜੇਈ । ਆਨ ਚਰਨ ਲਪਟਾਨੇ ਤੇਈ॥੧੬॥ 


ਭੀਰ ਭਈ ਬਹੁ ਦਿਸ ਜਗਤੇਸ਼ਾ। ਸਤਿਨਾਮ ਦੀਨੋ ਉਪਦੇਸ਼ਾ । 
ਸੰਤ ਅਤਿਥਿ ਕੀ ਸੇਵਾ ਕਰਨੀ ।ਤਿਹ' ਕੀ ਮਹਿਮਾ ਬਹੂ ਬਿਧ ਬਰਨੀ! ॥੧੭॥ 


ਦਰੈ£ ਦਿਨ ਪੁਨਿ ਪ੍ਰਭੁ ਤਹਾਂ ਬਿਤਾਏ। ਗਮਨੇ ਅਪਰ ਥਾਨ ਮਨ ਭਾਏ । 
ਸੰਤਨ ਚੀਰ ਸਰੀਰਹਿ ਸਾਜਹਿ'। ਸੁਭਗ ਸਿਤਾਸਿਤ? ਸ਼ਮਸੁ” ਬਿਰਾਜਹਿ॥੧੮॥ 


ਤੀਨ ਲੋਕ ਕੋ ਕਰਤਾ ਜੋਊ ।ਬੇਖ ਫਕੀਰੀ ਬਿਚਰਤ ਸੋਊ । 
ਮੰਦ ਮੰਦ ਮਗ ਬਿਖੈ ਸੁਹਾਏ । ਸਸੁਰੇ ਨਗਰ ਨਿਕਟਿ ਚਲਿ ਆਏ ॥੧੯॥ 


ਵਹਿਰ ਅਜਿੱਤੇ ਕੂਪਾਂ ਸੁਹਾਯਾ। ਹੁਤੀ ਸਘਨ£ ਸੁੰਦਰ ਤਿਹ ਛਾਯਾ। 

ਦੇਖ ਥਾਨਿ ਰਮਨੀਕ ਗੁਸਾਈ ।ਬੈਠ ਗਏ ਹਮਸੋ' ਬਿਗਸਾਈ॥ ੨੦॥ 

“ਸੈਲ” ਬਿਸਾਲ ਕੀਨ ਸਬ ਦੇਸਾ। ਹੁਤੀ ਨਿਦੇਸ ਐਸ ਜਗਤੇਸ਼ਾ। 

ਕਿਤਕ ਕਾਲ ਅਬ ਬੈਸ ਬਿਤਾਵਉਂ'। ਮਗਨ ਅਨੰਦ ਪ੍ਰਭੂ ਗੁਨ ਗਾਵਉਂ ' ॥੨੧॥ 


ਮਾਨੁਖ ਏਕ ਬਿਲੋਕਤ ਦੌਰਾ। ਸੁਧਿ ਕੀਨੀ ਮੂਲਾ ਜਿਸ ਨੌਰਾ। 
“ਵਹਿਰ ਜਮਾਤਾ£ ਆਯੋ ਤੇਰੋ। ਨਿਕਸੇ ਜਿਹ ਭਾ ਕਾਲ ਘਨੇਰੇ'॥ ੨੨॥ 


ਸੁਖਿ ਸੁਨਿ ਕੈ ਤੂਰਨ ਉਠ ਧਾਯੋ। ਸੰਗ ਅਜਿੱਤੇ ਕੋ ਲੇ ਆਯੋ। 
ਕਬ ਕੋ ਰਹਜੋ ਕ੍ਰੋਧ ਉਰ ਪੂਰੀ।ਬੇਖ ਫਕੀਰੀ ਦੇਖਿਓ ਦੂਰੀ॥੨੩॥ 


ਅਧਿਕ ਕ੍ਰੋਧ ਹਿਰਦੇ ਮਹਿ ਹੋਵਾ।ਗਯੋ ਸਮੀਪ ਠਾਂਢ ਹੈ ਜੋਵਾ। 
ਬਹੁ ਕਠੋਰ ਮੁਖ ਬਚਨ ਅਲਾਵਾ। “ਛਾਤੀ ਦਾਹ” ਕਰਨ ਪੁਨਿ ਆਵਾ॥੨੪॥ 


5॥ 5800੫ 2801 50101 2। ੬00ਗ॥ ”” _ ।੫੧0੧&1੨॥0੫੧੪%0180.0%। 


ਅਧਿਆਇ 29 ਅਜਿੱਤੇ-ਰੰਧਾਵੇ ਦਾ ਉਧਾਰ 


ਫੇਰ ਦੋਵੇ' ਜਣੇ (ਲਾਲੋ ਅਤੇ ਬ੍ਰਾਹਮਣ) ਨਗਰ ਵਿੱਚ ਚਲੇ ਗਏ। ਉਨ੍ਹਾਂ, ਜਾ ਕੇ ਗੁਰੂ ਜੀ ਦੀ 
ਅਨੇਕ ਤਰਾਂ ਦੀ ਪਰਸੰਸਾ ਕੀਤੀ। ਜੋ ਵੀ (ਉਥੇ) ਹਿੰਦੂ ਅਤੇ ਮੁਸਲਮਾਨ ਸਨ, ਉਹ ਸਾਰੇ 
ਆਣ ਕੇ (ਗੁਰੂ ਜੀ ਦੇ) ਚਰਨ-ਕਮਲਾਂ ਨੂੰ ਲਿਪਟ ਗਏ। ॥੧੬॥ 


ਜਗਤ ਦੇ ਮਾਲਕ (ਗੁਰੂ ਜੀ) ਦੇ ਚਾਰੇ-ਪਾਸੇ ਭੀੜ ਇਕੱਠੀ ਹੋ ਗਈ। ਗੁਰੂ ਜੀ ਨੇ ਉਨ੍ਹਾਂ ਨੂੰ 
ਸਤਿਨਾਮ ਦੇ ਸਿਮਰਨ ਦਾ ਉਪਦੇਸ਼ ਦਿੱਤਾ। ਸੰਝ-ਅਤਿਥੀਆਂ ਦੀ ਸੇਵਾ ਕਰਨ ਵਾਸਤੇ 
ਕਿਹਾ। ਇਨ੍ਹਾਂ ਕੰਮਾਂ ਦੀ ਵਡਿਆਈ ਬਹੁਤ ਪਰਕਾਰ ਨਾਲ ਦੱਸੀ”। ॥੧੭॥ 


ਗੁਰੂ ਜੀ ਨੇ ਉਸ ਥਾਂ ਦੋ£ ਦਿਨ ਫੇਰ (ਹੋਰ) ਬਿਤਾਏ। ਫੇਰ ਉਹ ਮਨਭਾਉਂਦੇ, ਹੋਰ ਸਥਾਨ 
`ਤੇ ਚਲੇ ਗਏ । ਸੰਤਾਂ ਵਾਲੇ ਬਸਤਰਾਂ ਨਾਲ ਗੁਰੂ ਜੀ ਸਰੀਰ ਨੂੰ ਸਜਾਉਂਦੇ ਸਨ। ਸੁੰਦਰ ਚਿੱਟਾ 
ਤੇ ਕਾਲਾ? ਦਾਹੜਾ” ਸ਼ੋਭਨੀਕ ਹੋ ਰਿਹਾ ਸੀ। ॥੧੮॥ 


ਜੋ ਤਿੰਨਾਂ-ਲੋਕਾਂ ਦੇ ਰਚਨਹਾਰ ਹਨ, ਉਹ` ਫ਼ਕੀਰਾਂ ਵਾਲੇ ਪਹਿਰਾਵੇ ਵਿੱਚ ਫਿਰ ਰਹੇ ਸਨ। 
ਹੌਲੀ-ਹੌਲੀ ਰਸਤੇ `ਤੇ ਚੱਲਦੇ ਸੋਹਣੇ ਲੱਗ ਰਹੇ ਸਨ। ਤੁਰਦੇ-ਤੁਰਦੇ ਉਹ ਸਹੁਰਿਆਂ ਦੇ 
ਨਗਰ ਕੋਲ ਪਹੁੰਚ ਗਏ। ॥੧੯॥ 


(ਪਿੰਡੋਂ) ਬਾਹਰ ਅਜਿੱਤੇ ਦਾ ਖੂਹ” ਸੁਭਾਇਮਾਨ ਸੀ। ਉੱਥੇ ਸੁੰਦਰ ਤੇ ਸੰਘਣੀ£ ਛਾਂ ਸੀ। ਜਗਤ 
ਸੁਆਮੀ (ਗੁਰੂ ਜੀ) ਸੁੰਦਰ ਜਿਹੀ ਥਾਂ ਵੇਖ ਕੇ, ਪਰਸੰਨਤਾ ਸਹਿਤ ਸਾਡੇ ਨਾਲ ਬੈਠ ਗਏ। ॥੨੦॥ 


(ਗੁਰੂ ਜੀ ਨੇ ਕਿਹਾ), “ਆਪਾਂ ਸਾਰੇ ਦੇਸ਼ਾਂ ਦੀ ਬਹੂਤ ਸੈਰ ਕਰ ਲਈ ਹੈ। ਜਗਤ ਦੇ ਮਾਲਕ 
(ਪਰਮੇਸ਼ਰ) ਦਾ ਅਜਿਹਾ ਹੀ ਹੁਕਮ ਸੀ। ਹੁਣ ਕੁਝ ਕੁ ਸਮਾਂ ਬੈਠ ਕੇ ਅਨੰਦ (ਵਿੱਚ) ਮਗਨ 
ਹੋ ਕੇ ਕਰਤਾਰ ਦੇ ਗੁਣ ਗਾਈਏ। ” ॥੨੧॥ 


ਇੱਕ ਆਦਮੀ (ਗੁਰੂ ਜੀ ਨੂੰ) ਵੇਖ ਕੇ ਦੌੜਿਆ। ਉਸ ਨੇ ਮੂਲੇ ਨੂੰ, ਉਸ ਦੇ ਟਿਕਾਣੇ `ਤੇ ਜਾ 
ਖ਼ਬਰ ਦੇ ਦਿੱਤੀ, “(ਪਿੰਡੋਂ) ਬਾਹਰ ਤੇਰਾ ਜਵਾਈ ਆਇਆ ਹੋਇਆ ਹੈ, ਜਿਸ ਨੂੰ (ਘਰੋਂ) 
ਨਿਕਲਿਆਂ ਬਹੁਤ ਸਮਾਂ ਹੋ ਗਿਆ” ॥੨੨॥ 


ਖ਼ਬਰ ਸੁਣ ਕੇ ਮੂਲਾ ਤੁਰੰਤ ਉੱਠ ਭੱਜਾ । ਉਹ ਆਪਣੇ ਨਾਲ ਅਜਿੱਤੇ ਨੂੰ ਵੀ ਲੈ ਆਇਆ। 
ਕਦੋ' ਦਾ (ਕਾਫ਼ੀ ਸਮੇਂ ਤੋਂ? ਉਸ ਦਾ ਮਨ ਗੁੱਸੇ ਨਾਲ ਭਰਿਆ ਹੋਇਆ ਸੀ। ਦੂਰੋਂ ਹੀ ਫ਼ਕੀਰੀ 
ਦਾ ਵੇਸ (ਪਹਿਨਿਆ) ਵੇਖਿਆ। ॥੨੩॥ 


ਤਾਂ ਉਸ ਦੇ ਹਿਰਦੇ ਵਿੱਚ ਬਹੁਤ ਗੁੱਸਾ ਪੈਦਾ ਹੋਇਆ। ਕੋਲ ਜਾ ਕੇ, ਖੜ੍ਹਾ ਹੋ ਕੇ 
ਦੇਖਿਆ ਅਤੇ ਉਸਨੇ ਮੂੰਹੋਂ ਬਹੁਤ ਕਠੋਰ ਸ਼ਬਦ ਬੋਲੇ, “ਤੂੰ (ਹੁਣ) ਮੇਰਾ ਸੀਨਾ ਸਾੜਨ? 
ਲਈ ਆਇਆ ਹੈ ॥੨੪॥ 


5।। 53000 38001 50101 । ੬099 10॥੧0੧੫1੮॥0੫9601181.60।। 


61 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪਿਖਹਿਂ ਸਹੋਦਰਾ'ਂ ਜਬ ਇਸ ਚਾਲਾ।ਪੀੜਾ ਬਯਾਪਹਿ ਮੁਝਹਿ ਬਿਸਾਲਾ। 
ਨਿਜ ਇਸਤ੍ਰੀ ਤਜ ਕਰ ਸੁਤ ਦੋਊ।ਨਹੀਂ ਆਇ ਸੁਧ ਲੀਨੀ ਕੋਊ॥ ੨੫॥ 


ਦੋਹਰਾ 
ਸਿਰੀ ਚੰਦ ਜੈਰਾਮ ਘਰ ਕੀਨੇ ਅਨੰਦ ਬਿਲਾਸ । 
ਜਬ ਕੋ ਤਿਨ ਪਰਲੋਕ ਭਾ ਆਯੋ ਮੋਰ ਅਵਾਸ॥ ੨੬॥ 


ਚੌਪਈ 
ਸਬ ਕੀ ਮੈ ਪ੍ਰਿਤਪਾਰਨ£ ਕੀਨੀ।ਨਹੀਂ ਆਇ ਇਨ ਕਬ ਸੁਧ ਲੀਨੀ। 
ਹੋਨੋ ਹੁਤੋ ਫਕੀਰ ਜਿ ਐਸੇ। ਨਿਜ ਪਰਵਾਰ ਸਹੇਰਯੋ? ਕੈਸੇ`॥ ੨੭॥ 


ਸ੍ਰੀ ਨਾਨਕ ਸੁਨਤੇ ਸਬ ਰਹੇ।ਕੋਊ ਵਾਕ ਨ ਮੁਖ ਤੇ ਕਹੇ। 
ਤਬਹਿ ਅਜਿੱਤੇ ਨੇ ਸਮਝਾਯੋ। “ਕਹਨਿ ਕਠੋਰ ਨ ਤੁਮ ਬਨ ਆਯੋ”॥੨੮॥ 


ਇਸ ਬਿਧਿ ਕਹਿ ਨਿਜ ਸਦਨ ਸਿਧਾਯੋ। ਬਹੁ ਉੱਤਮ ਭੋਜਨ ਬਨਵਾਯੋ । 
ਚਾਰੁ ਚੀਰ ਲੇਕਰ ਨਿਜ ਹਾਥਾ । ਗਮਨਯੋ ਬਹੁਰ ਨਿਕਟਿ ਜਗਨਾਥਾ ॥ ੨੯॥ 


ਰਿਸ ਸੋਂ ਜਰਤ ਜਾਸ ਕੀ ਛਾਤੀ।ਬ੍ਰਿਕਤਂ ਰੀਤ ਹਿਰਦੇ ਨ ਸੁਹਾਤੀ। 
ਭੋਜਨ ਧਰ ਕੈ ਗਿਰਾ ਅਲਾਈ। 'ਖਾਵਹੁ ਤੂੰ ਨਿਤ ਕੋ ਦੁਖਦਾਈ॥ ੩੦॥ 


੫ 


ਦੋਹਰਾ 
ਬੇਖ ਫ਼ਕੀਰੀ ਤਜਹੁ ਅਬ ਪਹਿਰਹੂ? ਬਸਨ ਜਿ ਚਾਰੁ। 
ਹਮਰੇ ਸੋਦਰ ਬੰਧੁ ਜੇ ਤਿਨ ਮਹਿ' ਨਹਿਂ' ਕਰਿ ਖ੍ਹਾਰ£ੰ”॥੩੧॥ 


ਚੌਪਈ 


ਪਹਿਰਹਿ' ਚੀਰ” ਨ ਭੋਜਨ ਖਾਂਹੀ । ਸ੍ਰੀ ਪ੍ਰਭੁ ਮੁਖ ਤੇ ਬੋਲਤ ਨਾਂਹੀ । 
ਸਿਰੀ ਚੰਦ ਤਬ ਲਖਮੀਦਾਸਾ । ਬੰਦਨ ਕੀਨ ਆਨ ਪਿਤ ਪਾਸਾ॥ ੩੨॥ 


੨1 5800੫ 0801 51੧0੧ 0 €4039,, ੧3101500੫੧)6011.60।। 


ਅਧਿਆਇ 29 ਅਜਿੱਤੇ-ਰੰਧਾਵੇ ਦਾ ਉਧਾਰ 


ਜਿਸ ਵੇਲੇ ਮੇਰੇ ਭਰਾ' ਤੇਰੀ ਇਸ ਹਾਲਤ ਨੂੰ ਵੇਖਣਗੇ ਤਾਂ ਮੈਨੂੰ ਬਹੁਤ ਦੁੱਖ ਹੋਵੇਗਾ। ਤੂ 
ਆਪਣੀ ਇਸਤਰੀ ਅਤੇ ਦੋਵਾਂ ਪੁੱਤਰਾਂ ਨੂੰ ਛੱਡ ਕੇ, ਮੁੜ ਆਣ ਕੇ ਉਨ੍ਹਾਂ ਦੀ ਕੋਈ ਖ਼ਬਰ ਹੀ 
ਨਹੀਂ ਲਈ। ॥੨੫॥ 


ਦੋਹਰਾ 

ਸਿਰੀ ਚੰਦ (ਤੇਰੇ ਪੁੱਤਰ) ਨੇ ਜੈ ਰਾਮ ਦੇ ਘਰ ਖ਼ੁਸ਼ੀਆਂ ਆਨੰਦ ਮਾਣਿਆ ਸੀ। ਜਦ ਦੇ ਉਹ 
(ਭਾਈ ਜੈ ਰਾਮ ਜੀ ਅਤੇ ਬੀਬੀ ਨਾਨਕੀ ਜੀ) ਸੁਰਗਵਾਸ ਹੋਏ ਤਾਂ ਉਹ (ਵੀ) ਮੇਰੇ ਘਰ 
ਆ ਗਿਆ ਸੀ। ॥੨੬॥ 


ਚੌਪਈ 

ਸਾਰਿਆਂ ਦੀ, ਮੈਂ ਹੀ ਪਾਲਣਾ? ਕੀਤੀ। ਇਹਨੇ (ਪਰ ਤੂੰ) ਆ ਕੇ, ਇਨ੍ਹਾਂ ਦੀ ਕਦੇ ਵੀ ਖ਼ਬਰ 
ਨਹੀਂ ਲਈ। ਜੇਕਰ ਤੂੰ ਇਸੇ ਪ੍ਰਕਾਰ ਫ਼ਕੀਰ ਬਣਨਾ ਸੀ ਤਾਂ ਤੂੰ ਆਪਣਾ ਪਰਿਵਾਰ ਕਿਸ ਲਈ 
ਸਹੇੜਿਆਨ? ਸੀ?” ॥੨੭॥ 


ਗੁਰੂ ਨਾਨਕ ਦੇਵ ਜੀ ਸਭ ਕੁਝ ਸੁਣਦੇ ਰਹੇ। ਕੋਈ ਵਾਕ (ਸ਼ਬਦ) ਵੀ ਮੂੰਹ ਤੋਂ ਨਾ ਆਖਿਆ। 
ਉਸ ਵੇਲੇ ਅਜਿੱਤੇ ਨੇ ਸਮਝਾਇਆ, “ਤੁਹਾਨੂੰ ਕਠੋਰ (ਸ਼ਬਦ) ਕਹਿਣੇ ਨਹੀਂ' 
ਬਣਦੇ !” ॥੨੮॥ 


ਇਉਂ ਆਖ ਕੇ ਮੂਲਾ ਆਪਣੇ ਘਰ ਨੂੰ ਚਲਾ ਗਿਆ (ਅਤੇ ਉਹਨੇ) ਬਹੁਤ ਵਧੀਆ ਭੋਜਨ 
ਤਿਆਰ ਕਰਵਾਇਆ। ਸੁੰਦਰ ਬਸਤਰ ਆਪਣੇ ਹੱਥ ਵਿੱਚ ਲੈ ਕੇ ਫੇਰ ਜਗਤ ਦੇ ਸਵਾਮੀ ਗੁਰੂ 
ਜੀ ਦੇ ਕੋਲ ਆ ਗਿਆ। ॥੨੯॥ 


ਜਿਸ (ਮੂਲੇ) ਦਾ ਸੀਨਾ ਗੁੱਸੇ ਨਾਲ ਸੜ ਰਿਹਾ ਸੀ (ਉਸ ਦੇ ਚਿਤ ਨੂੰ) ਤਿਆਗ" ਦੀ (ਸਾਧੂਆਂ 
ਵਾਲੀ) ਰੀਤੀ ਚੰਗੀ ਨਹੀਂ ਸੀ ਲੱਗਦੀ। ਭੋਜਨ ਰੱਖ ਕੇ (ਉਹ) ਬੋਲਿਆ, “ਨਿੱਤ-ਨਿੱਤ ਦੁੱਖ 
ਦੇਣ ਵਾਲਿਆ! ਤੂੰ ਖਾ ਲੈ। ॥੩੦॥ 

ਦੋਹਰਾ 

ਹੁਣ ਫ਼ਕੀਰੀ ਦਾ ਵੇਸ ਤਿਆਗ ਦੇਹ ਤੇ ਸੁੰਦਰ ਬਸਤਰ (ਜੋ ਮੈਂ ਲਿਆਂਦੇ ਹਨ), ਪਹਿਨ” ਲੈ। 
ਜੋ ਸਾਡੇ ਭਰਾ ਅਤੇ ਸਬੰਧੀ ਹਨ, ਉਨ੍ਹਾਂ ਵਿੱਚ ਸਾਨੂੰ ਖ਼ੁਆਰ£ ਨਾ ਕਰ। ” ॥੩੧॥ 


ਚੌਪਈ 

ਉਹ (ਗੁਰੂ ਜੀਂ) ਨਾ ਹੀ (ਲਿਆਂਦੇ ਹੋਏ) ਬਸਤਰ” ਪਹਿਨ ਰਹੇ ਸਨ ਤੇ (ਨਾ ਹੀ) ਭੋਜਨ ਖਾਂਦੇ 
ਸਨ। ਗੁਰੂ ਜੀ ਮੂੰਹੋਂ ਵੀ ਕੁਝ ਨਹੀਂ ਸਨ ਬੋਲ ਰਹੇ। ਤਦੋ' ਸਿਰੀ ਚੰਦ (ਅਤੇ) ਲਖਮੀ ਦਾਸ 
ਨੇ, ਪਿਤਾ ਕੋਲ ਆ ਕੇ ਨਮਸਕਾਰ ਕੀਤੀ। ॥੩੨॥ 


5।। 58000 8001 50010 ੬00੫9 ; _1&01%15001601ਗ0 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸ਼ੈਠਯੋ ਪਹਿਰ ਬਿਤੀਤਯੋ ਜਬਹੀ। ਪਹਿਰਯੋ ਖਾਯੋ ਨਹਿ ਕਿਛ ਤਬਹੀ। 
ਬਸ ਨ ਬਸਾਵਹਿ ਰਿਸਯੋ ਬਿਸਾਲਾ।ਉਠ ਆਯੋ ਮੂਲਾ ਤਿਹ ਕਾਲਾ॥ ੩੩॥ 


ਸੀ ਪ੍ਰਭੁ ਰਹੇ ਬਿਰਾਜਤ ਤਾਂਹੀ।ਜਿਨ ਕੇ ਦੇਖਤ ਦੋਖ ਨਸਾਹੀਂ। 
ਜੇ ਮਹਿਮਾ ਜਾਨਹਿਂ ਗੁਰ ਕੇਰੀ?।ਸੇ ਆਵਹਿ ਤਿਹਿ ਦਰਸ਼ਨ ਹੇਰੀ॥ ੩੪॥ 


ਬੰਦਨ ਕਰਹਿ' ਜਨਮ ਫਲ ਪਾਵਹਿ'। ਰਹਹਿ' ਨਿਕਟ ਪੁਨ ਸਦਨ ਸਿਧਾਵਹਿਂ। 
ਕੋ ਆਵੈ ਕੋ ਕਰਹਿ ਪਿਯਾਨਾਂ?।ਭੀਰ ਭੂਰ ਹੋਈ ਤਿਹ ਥਾਨਾਂ॥੩੫॥ 


ਲੇ ਉਪਦੇਸ਼ ਸਿੱਖ ਕੋ ਹੋਵਹਿ।ਸਿਮਰਹਿ ਨਾਮ ਸਕਲ ਅਘ” ਖੋਵਹਿ। 
ਇਕ ਤੇ ਦੂਸਰ ਮਹਿਮਾ ਸੁਨਕੈ। ਆਇ ਪਰਹਿ ਚਰਨਨ ਗੁਰ ਗੁਨਕੈ ॥ ੩੬॥ 


ਕਿਤਕ ਕਾਮਨਾ? ਧਰ ਕਰ ਸੇਵਹਿਂ।ਜੋ ਇੱਛੈਂ ਬਿਨ ਸੰਸੈ ਲੇਵਹਿਂ। 
ਨਿਰਮਲ ਮਨ ਕਰਨੇ ਕੇ ਹੇਤਾ। ਰਹਹਿ ਕਿਤਕ ਢਿਗ ਪ੍ਰੀਤ ਸਮੇਤਾ॥ ੩੭॥ 


ਸਤਿਸੰਗਤ ਹੋਵਨ ਬਹੁ ਲਾਗੀ। ਕਰਹਿ' ਕੀਰਤਨ ਸਰਧਾ ਜਾਗੀ। 
ਦਰਸ਼ਨ ਕੇਰ ਪ੍ਰਤਾਪ ਬਿਸਾਲਾ। ਕਿਉ' ਨ ਚਲਹਿ ਨੀਕੀ ਨਰ ਚਾਲਾ॥ ੩੮ ॥ 


ਦੋਹਰਾ ਹ੍‌ 
ਹੁਤੋ ਨਗਰ ਕੋ ਚੌਧਰੀ ਨਾਮ ਅਜਿੱਤਾ£?? ਜਾਹਿਂ। 
ਮਹਿਮਾ ਖ੍ਰਭੁ ਅਵਿਲੋਕ ਕੈ ਸਮਝਜਯੋ ਨਿਜ ਮਨ ਮਾਹਿ ॥੩੯॥ 


ਚੌਪਈ 
ਜਹਿੰ ਸੋਹਤ£ ਬੇਦੀ ਕੁਲਦੀਪਾ। ਗਮਨਯੋ ਤਿਨ ਕੇ ਤਬਹਿ ਸਮੀਪਾ। 
ਹਰੈ ਕਰ ਦੀਨ ਪ੍ਰੇਮ ਉਰ ਭਰ ਕੈ । ਰਹਯੋ ਚਰਨ ਕਵਲਨ ਸਿਰ ਧਰਕੈ॥੪੦॥ 


ਬਹੁਰ ਨ ਊਪਰ ਸੀਸ ਉਠਾਵਾ। ਸ੍ਰੀ ਨਾਨਕ ਜੀ ਕਛੁ ਨ ਅਲਾਵਾ। 
ਬੈਠ ਰਹੇ ਤੂਸ਼ਨ” ਕੋ ਧਾਰੀ।ਜੋ ਨਿਜ ਸੇਵਕ ਮੋਖ ਉਦਾਰੀ॥੪੧॥ 


5।1 53000 4800 5॥0। 3। €00%% ,, _ 1॥0੧%1500%੧96018॥.0। 


ਅਧਿਆਇ 29 ਅਜਿੱਤੇ-ਰੰਧਾਵੇ ਦਾ ਉਤਾ= 


ਜਿਸ ਵੇਲੇ ਬੈਠਿਆਂ ਨੂੰ ਪਹਿਰ-ਕੁ ਸਮਾਂ ਬਤੀਤ ਹੋ ਗਿਆ। ਉਸ ਵੇਲੇ ਤੀਂਤ ਵੀ, ਨਾ ਹੀ ਉਨ੍ਹਾਂ 
ਨੇ ਬਸਤਰ ਪਹਿਨੇ ਅਤੇ ਨਾ ਹੀ ਕੁਝ ਖਾਧਾ। ਜਦ (ਮੂਲੇ ਦਾ) ਵੱਸ ਨਾ ਚੱਲਿਆ (ਤਾਂ ਉਹ) 
ਬੜਾ ਕਰੋਧਵਾਨ' ਹੋਇਆ ਤੇ ਉਸ ਵੇਲੇ ਮੂਲਾ ਉੱਠ ਕੇ ਆ ਗਿਆ। ॥੩੩॥ 


_ਗੁਰੂ ਜੀ ਓਵੇਂ ਹੀ ਬੈਠੇ ਰਹੇ, ਜਿਨ੍ਹਾਂ ਦੇ ਦਰਸ਼ਨਾਂ ਨਾਲ ਦੁੱਖਾਂ-ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ । ਜੇ ਜੋ 
ਲੋਕ ਗੁਰੂ ਜੀ ਦੀ£ ਮਹਿਮਾ ਜਾਣੀ ਜਾਂਦੇ ਸਨ, ਉਹ ਆਪ ਦੇ ਦਰਸ਼ਨਾਂ ਲਈ ਆਈ ਜਾਂਦੇ ॥੩੪॥ 


(ਉਹ) ਨਮਸਕਾਰ ਕਰਕੇ, ਜੀਵਨ ਦਾ ਫਲ (ਮੁਕਤੀ) ਪ੍ਰਾਪਤ ਕਰਦੇ ।. ਕੁਝ ਸਮਾਂ ਉਹ ਗੁਰੂ 
ਜੀ ਦੇ ਕੋਲ ਰਹਿੰਦੇ ਅਤੇ ਫੇਰ ਘਰੋ-ਘਰੀਂ ਮੁੜ? ਜਾਂਦੇ। ਕੋਈ ਆਉਂਦਾ ਅਤੇ ਕੋਈ ਚੱਲਦਾ 
ਬਣਦਾ। ਉਸ ਥਾਂ `ਤੇ ਲੋਕਾਂ ਦੀ ਬਹੁਤ ਭੀੜ ਹੋ ਗਈ। ॥੩੫॥ 


ਕਈ ਤਾਂ ਉਪਦੇਸ਼ ਲੈ ਕੇ ਸਿੱਖ ਬਣ ਜਾਂਦੇ। ਪ੍ਰਭੂ ਨਾਮ ਦਾ ਸਿਮਰਨ ਕਰਕੇ, ਸਾਰੇ ਪਾਪਾਂ ਨਾਸ਼ 
ਕਰ ਲੈਂਦੇ। ਇੱਕ-ਦੂਜੇ ਤੋਂ (ਗੁਰੂ ਜੀ ਦੀ) ਮਹਿਮਾ ਸੁਣ-ਸੁਣ ਕੇ ਤੇ ਉਨ੍ਹਾਂ ਦੇ ਗੁਣਾਂ ਨੂੰ ਜਾਣ 
ਕੇ ਉਨ੍ਹਾਂ ਦੇ ਚਰਨ-ਕਮਲਾਂ ਵਿਚ ਆ ਢਹਿੰਦੇ। ॥੩੬॥ 


ਕਈ ਤਾਂ ਮਨੋ-ਕਾਮਨਾਵਾਂ= ਲੈ ਕੇ ਆਪ ਦੀ ਸੇਵਾ ਕਰਦੇ ਤੇ ਜੋ ਵੀ ਇੱਛਾ ਕਰਦੇ, ਉਹ ਬਿਨਾਂ 
ਸ਼ੰਕੇ ਤੋਂ ਪ੍ਰਾਪਤ ਕਰ ਲੈਂਦੇ। ਕਈ ਮਨ ਨੂੰ ਨਿਰਮਲ ਕਰਨ ਲਈ, ਬੜੇ ਪ੍ਰੇਮ ਸਹਿਤ (ਗੁਰੂ 
ਜੀ ਦੇ) ਕੋਲ ਰਹਿ ਪੈਂਦੇ ॥੩੭॥ 


ਬਹੁਤ ਸਤਿਸੰਗਤ ਹੋਣ ਲੱਗ ਪਈ। ਕੀਰਤਨ ਕਰਨ ਨਾਲ ਲੋਕਾਂ ਵਿੱਚ ਸ਼ਰਧਾ ਜਾਗ ਪਈ। 
(ਗੁਰੂ ਜੀ ਦੇ) ਦਰਸ਼ਨਾਂ ਦੀ ਬਹੁਤ ਵਡਿਆਈ ਸੀ, (ਅਜਿਹੀ ਹਾਲਤ ਵਿੱਚ) ਆਦਮੀ ਚੰਗੇ 
ਮਾਰਗ `ਤੇ ਕਿਉਂ ਨਾ ਚੱਲਣ? ॥੩੮॥ 

ਦੋਹਰਾ 

ਉਸ ਨਗਰ ਦਾ ਚੌਧਰੀ, ਜੋ ਅਜਿੱਤਾ ਨਾਮ ਦਾ ਸੀ, ਗੁਰੂ ਜੀ ਦੀ ਵਡਿਆਈ ਵੇਖ ਕੇ, ਆਪਣੇ 
ਮਨ ਅੰਦਰ ਸਮਝ ਗਿਆ। ॥੩੯॥ 


ਚੌਪਈ 

ਜਿਸ ਥਾਂ 'ਤੇ ਬੇਦੀ-ਵੰਸ ਦੇ ਦੀਪਕ (ਗੁਰੂ ਜੀ) ਸੁਭਾਇਮਾਨ£ ਸਨ, ਉਹ ਉਸੇ ਵੇਲੇ ਉਨ੍ਹਾਂ 
ਦੇ ਕੋਲ ਪੁੱਜ ਗਿਆ। ਹਿਰਦੇ ਵਿੱਚ ਪ੍ਰੇਮ ਰੱਖਦੇ ਹੋਏ, ਉਹਨੇ ਨਿਮਰਤਾ ਨਾਲ (ਗੁਰੂ ਜੀ ਦੇ) 
ਚਰਨ-ਕਮਲਾਂ ਵਿੱਚ ਸੀਸ (ਮੱਥਾ) ਧਰ ਦਿੱਤਾ। ॥੪੦॥ 


ਫੇਰ ਮੁੜ ਕੇ (ਉਸ ਨੇ) ਸੀਸ ਉੱਤੇ ਹੀ ਨਾ ਚੁੱਕਿਆ। ਸ੍ਰੀ ਗੁਰੂ ਨਾਨਕ ਦੇਵ ਜੀ ਕੁਝ ਵੀ ਨਾ ਬੇਲੇ। 
ਆਪਣੇ ਸਿੱਖਾਂ ਨੂੰ ਉਦਾਰਤਾ ਨਾਲ ਮੁਕਤੀ ਦਿਵਾਉਣ ਵਾਲੇ ਗੁਰੂ ਜੀ ਚੁੱਪਾੰ ਸਾਧ ਕੇ ਬੈਠੇ ਰਹੇ ॥੪੧॥ 


65 


5।। 53000 38000 50101 ਹ। ੬099 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਨਹੀਂ ਅਜਿੱਤੇ ਸੀਸ ਉਚਾਯੋ' । ਇਸ ਪ੍ਰਕਾਰ ਇਕ ਜਾਮ ਬਿਤਾਯੋ । 
ਕ੍ਰਿਪਾ ਦ੍ਰਿਸ਼ਟਿ ਕੋ ਦੇਖ ਗੁਸਾਂਈ। ਮ੍ਰਿਦੁਲ ਮਧੁਰ ਮੁਖ ਗਿਰਾ? ਅਲਾਈ॥੪੨॥ 


“ਅਬ ਉਨਿਯੇ ਕਰਤਾਰ ਪਿਆਰੇ । ਅਪਨ ਮਨੋਰਥ ਕਰਹੁ ਉਚਾਰੇ”। 
ਨਿਜ ਹਾਥਨ ਸੋ ਤਬ ਜਗਨਾਥਾ। ਬੈਠਾਰਯੋ” ਉਠਾਇ ਤਿਹ ਮਾਥਾ॥੪੩॥ 
ਹਾਥ ਜੋਰ ਕੈ ਬਿਨਤੀ ਭਾਖੀ। 'ਰਾਵਰ? ਹੋ ਸਭ ਘਟ ਕੇ ਸਾਖੀ। 
ਤੁਮ ਸਭ ਜਾਨਹੁ ਅੰਤਰਜਾਮੀ । ਕਯੋਂ ਬਨਹੈ ਮਮ ਕਹਨੋਂ' ਸ਼ੂਮੀ॥ ੪੪॥ 


ਜੋ ਨਹਿ ਜਾਨਹਿਂ' ਤਾਂਹਿ ਅਗਾਰੀ। ਕਰੈ ਆਪਨੀ ਬ੍ਰਿਥਾ ਉਚਾਰੀ। 
ਸਰਬੱਗਨ” ਢਿਗ ਤੂਸ਼ਨ ਨੀਕੀ । ਕਰਹਿ' ਭਲੇਰੀ$ ਭਾਵਤ ਜੀਕੀ”॥੪੫॥ 


ਸੁਨਤ ਪ੍ਰਸੀਦੇ ਰਿਦੇ ਗੁਸਾਂਈ । ਕਰਨ ਕ੍ਰਿਤਾਰਥ ਗਿਰਾ ਅਲਾਈ। 
'ਬੰਦਨ ਕਰ ਕਰਤਾਰ ਅਗਾਰੀ । ਪੂਜਹਿ” ਮਨਕਾਮਨਾ ਤੁਮਾਰੀ” ॥੪੬॥ 


ਸੁਨ ਕੈ ਬਹੁਰ ਚਰਨ ਲਪਟਾਯੋ । ਤਤ ਛਿਨ ਗੜਾਨ ਰਿਦੈ ਹੁਇ ਆਯੋ। 
ਸ਼ਕਤਿ ਬਿਸਾਲ ਭਈ ਸਬ ਭਾਂਤੀ।ਪਾਈ ਏਕ ਬਾਰ ਜਨੁ ਥਾਤੀ ॥੪੭॥ 


ਸੇਵਾ ਕਰਨ ਲਗਜਯੋ ਯੁਤਿ? ਪ੍ਰੀਤੀ। ਬੇਮੁਖਿਤਾ ਸਗਰੀ ਉਰ ਬੀਤੀ। 
ਕਿਤਕ ਦਿਵਸ ਇਸ ਭਾਂਤਿ ਬਿਤਾਏ। ਸਿੱਖੀ ਮਗ ਮਹਿ' ਬਹੁ ਨਰ ਪਾਏ ॥੪੮॥ 


ਇਕ ਦਿਨ ਸਾਸੁ ਸਸੁਰ ਗੁਰ ਕੇਰੇ। ਆਏ ਨਿਕਟਿ ਕ੍ਰੋਧ ਕੇ ਪ੍ਰੇਰੇ। 
ਸੰਗ ਸੁਲਖਣੀ ਚਲ ਕਰ ਆਈ।ਪਾਸ ਬੈਠ ਕਰ ਸਾਸੁ ਅਲਾਈ॥੪੯॥ 


“ਸੁਨਤੋ ਵੇ ਤੂੰ ਰਹਯੋ ਕੁਰਾਹੀ। ਸਦਾ ਹਮਾਰੀ ਛਾਤੀ ਦਾਹੀ । 
ਪੁੱਤ੍ਨਿ, ਬਨਿਤਾ, ਤਜਿ ਪਰਵਾਰਾ। ਫਿਰਯੋ ਪ੍ਰਦੇਸਨ ਦ੍ਰਾਰਨ ਦ੍ਰਾਰਾਂ$ ॥੫੦॥ 


5॥ 500੫ 2800 5॥0। 2 ੬10੫੧” ੧81101੩॥੨॥॥0੫॥60181.0।। 


ਅਧਿਆਇ 29 ਅਜਿੱਤੇ-ਰੰਧਾਵੇ ਦਾ ਉਧਾਰ 


ਅਜਿੱਤੇ (ਚੌਧਰੀ) ਨੇ ਆਪਣਾ ਸਿਰ ਹੀ ਉੱਤੇ ਨਾ ਚੁੱਕਿਆ । ਇਸੇ ਤਰਾਂ ਇੱਕ ਪਹਿਰ ਸਮਾਂ 
ਬਿਤਾ ਦਿੱਤਾ। ਜਗਤ ਦੇ ਮਾਲਕ (ਗੁਰੂ ਜੀ) ਨੇ ਮਿਹਰ ਦੀ ਨਜ਼ਰ ਨਾਲ ਤੱਕ ਕੇ, ਮੁੱਖੋਂ ਮਿੱਠੇ 
ਅਤੇ ਕੋਮਲ ਬਚਨ? ਕੀਤੇ। ॥੪੨॥ 


<ਹੇ ਪਰਮੇਸ਼ਰ ਦੇ ਪਿਆਰੇ! ਹੁਣ ਉੱਠ ਕੇ ਆਪਣਾ ਪ੍ਰਯੋਜਨ ਦੱਸੋ। ” ਤਦ ਜਗਤ-ਮਾਲਕ 
(ਗੁਰੂ ਜੀ) ਨੇ ਆਪਣੇ ਕਰ-ਕਮਲਾਂ ਨਾਲ ਉਸ ਦਾ ਮੱਥਾ ਚੁੱਕ ਕੇ, ਉਸ ਨੂੰ ਬਿਠਾਇਆ” । ॥੪੩॥ 


(ਅਜਿੱਤੇ ਨੇ) ਹੱਥ ਜੋੜ ਕੇ ਬੇਨਤੀ ਕੀਤੀ, “(ਮਹਾਰਾਜ !) ਆਪ” ਜੀ ਘਟ-ਘਟ ਦੇ ਜਾਣਨਹਾਰ 
ਹੋ। ਤੁਸੀਂ ਅੰਦਰ ਦੀਆਂ ਜਾਣਦੇ ਹੋ, ਹੇ ਸਵਾਮੀ ਜੀ! ਮੇਰਾ ਕਹਿਣਾ ਕਿਵੇ ਯੋਗ ਹੋ ਸਕਦਾ 
ਹੈ? ॥੪੪॥ 


ਜੋ ਨਾ ਜਾਣਦਾ ਹੋਵੇ, ਉਸ ਨੂੰ ਤਾਂ ਕੋਈ ਆਪਣੀ ਵੇਦਨਾ ਦੱਸੇ ਵੀ। ਅੰਤਰਜਾਮੀਆਂ” ਅੱਗੇ ਤਾਂ 
ਚੁੱਪ ਹੀ ਚੰਗੀ ਹੁੰਦੀ ਹੈ (ਕਿਉਂਕਿ) ਉਹ (ਅੰਤਰਜਾਮੀ) ਤਾਂ ਚੰਗੀ“ ਅਤੇ ਮਨਭਾਉਂਦੀ ਹੀ 
ਕਰਦੇ ਹੁੰਦੇ ਹਨ। ॥੪੫॥ 


ਇਹ ਸੁਣਦਿਆਂ ਹੀ, ਗੁਰੂ ਜੀ ਹਿਰਦੇ ਤੋਂ ਪਰਸੰਨ ਹੋ ਗਏ। ਉਹ ਕਿਰਪਾ ਕਰਨ ਹਿਤ ਬੋਲੇ, 
“ਕਰਤਾਰ ਅੱਗੇ ਬੰਦਨਾ ਕਰੋ ਤਾਂ ਜੁ ਤੁਹਾਡੇ ਮਨ ਦੀ ਇੱਛਾ ਪੂਰੀ” ਹੋ 
ਜਾਵੇ। ? ॥੪੬॥ 


ਇਹ ਬਚਨ ਸੁਣ ਕੇ ਫੇਰ ਅਜਿੱਤਾ ਚਰਨਾਂ ਨਾਲ ਲਿਪਟ ਗਿਆ। ਉਹਨੂੰ ਤੁਰੰਤ ਹੀ 
ਹਿਰਦੇ ਵਿੱਚ ਗਿਆਨ ਦੀ ਪ੍ਰਾਪਤੀ ਹੋ ਗਈ (ਅਤੇ) ਹਰ ਪ੍ਰਕਾਰ ਦੀ ਭਾਰੀ ਸ਼ਕਤੀ 
ਪ੍ਰਾਪਤ ਹੋ ਗਈ, ਮਾਨੋ ਸੇਵਕ ਨੇ ਇੱਕੋ ਵਾਰ ਹੀ ਸਾਰੀ ਪੂੰਜੀ ਦੀ ਬੈਲੀ£ ਪ੍ਰਾਪਤ ਕਰ ਲਈ 
(ਹੋਵੇ)! ॥੪੭॥ 


ਉਹ ਪ੍ਰੇਮ ਸਹਿਤ” ਸੇਵਾ ਕਰਨ ਲੱਗ ਪਿਆ। ਹਿਰਦੇ ਵਿੱਚੋ ਸਾਰੀ ਹੀ ਮਨਮੁੱਖਤਾ ਖ਼ਤਮ ਹੋ 
ਗਈ। ਕਿਤਨੇ ਹੀ ਦਿਨ ਇਸ ਤਰਾਂ ਗੁਜ਼ਾਰੇ ਅਤੇ ਗੁਰੂ ਜੀ ਨੇ ਬਹੁਤ ਲੋਕ ਗੁਰਸਿੱਖੀ ਦੇ 
ਮਾਰਗ ਵਿੱਚ ਪਾਏ। ॥੪੮॥ 


ਇੱਕ ਦਿਨ ਗੁਰੂ ਜੀ ਦੀ ਸੱਸ ਤੇ ਸਹੁਰਾ ਕਰੋਧ ਦੇ ਭਰੇ ਹੋਏ, ਆਪ ਦੇ ਕੋਲ ਆਏ । ਉਨ੍ਹਾਂ 
ਨਾਲ ਮਾਤਾ ਸੁਲੱਖਣੀ ਵੀ ਚੱਲ ਕੇ ਆਈ। ਕੋਲ ਬੈਠ ਕੇ ਸੱਸ ਬੋਲੀ। ॥੪੯॥ 


“ਵੇ ਤੂੰ ਸੁਣਦਾ ਏ'! (ਸਾਰੀ ਉਮਰ) ਕੁਰਾਹੇ ਹੀ ਚੱਲਦਾ ਰਿਹਾ ਹੈ' ਤੇ ਹਮੇਸ਼ਾ ਹੀ ਸਾਡਾ ਸੀਨਾ 
ਸਾੜਿਆ ਹੈ। (ਤੂੰ) ਪੁੱਤਰ, ਪਤਨੀ ਤੇ ਪਰਿਵਾਰ ਨੂੰ ਤਿਆਗ ਕੇ ਪਰਦੇਸਾਂ ਵਿੱਚ, ਦਰ-ਬ- 
ਦਰਾਂ? ਘੁੰਮਦਾ (ਭਟਕਦਾ) ਫਿਰਦਾ ਰਿਹਾ ਹੈਂ। ॥੫੦॥ 


67 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕੋ ਕਾਰਜ ਤੈਂ ਹਾਸਲ ਕੀਨਾ?ਅਪਨੋ ਦਰਬ” ਲੁਟਾਇ ਸੁ ਦੀਨਾ। 
ਜਗ ਕੀ ਲਾਜ ਤਜੀ ਇਕ ਬਾਰੀ। ਹਮਕੋ ਸਬ ਮਹਿ ਕੀਨ ਖ਼ੁਆਰੀ॥੫੧॥ 


_ ਨਰ ਕਹਿ' -- ਅਮੁਕੇ? ਕੋ ਜੁ ਜਮਾਤਾ। ਭਯੋ ਫਕੀਰ ਤਜੇ ਤਿਯ ਤਾਤਾ--?। 
ਸ੍ਰੀ ਨਾਨਕ ਤੁਸ਼ਨ ਹੂ ਬੈਸੇ। ਸਨਮੁਖ ਬਚਨ ਭਨਯੋ ਨਹਿੰ ਕੈਸੇ॥੫੨॥ 


ਸੁਨੀ ਅਜਿੱਤੇ ਜਬ ਅਸ ਗਾਥਾ। -- ਮੂਲਾ ਲਰਤ ਗੁਰੂ ਕੇ ਸਾਥਾ --। 
ਦੌਰਯੋ ਘਰ ਤੇ ਤੂਰਨ ਆਵਾ। ਤਿਨ ਸੋਂ ਅਸ ਬਿਧਿ ਬਚਨ ਅਲਾਵਾ॥੫੩॥ 
“ਊਚੇ ਕਹਿ ਕਿਉਂ ਸੀਸ ਖਪਾਵਤ”?। ਕਿਉਂ ਤੁਮ ਦੁਖੀ ਹੋਇ ਪਛੁਤਾਵਤ। 
ਮਹਾਂ ਪੁਰਖ ਉਰ ਮਤੋ ਉਚੇਰਾ।ਭੇਦ ਨ ਜਾਨ ਸਕਹੁ ਇਨ ਕੇਰਾ॥੫੪॥ 


ਬਿਨਾ ਹੇਤੁ ਤੇ ਆਨ ਅਕਾਵਤ”। ਇਹ ਨਹਿ ਤੁਮਕੋ ਕਛੂ ਦੁਖਾਵਤ। 
ਨਹੀਂ ਬਿਗਾਰਤ ਕਾਰਜ ਰਾਈ।ਕਛੂ ਨ ਜਾਚਤ ਤੁਮ ਢਿਗ ਜਾਈ ॥੫੫॥ 


ਕਹਹੁ ਕਠੋਰ ਗਿਰਾ ਦੁਖਦਾਈ। ਨਾਹਕ” ਰੋਸੁ ਕਰਹੁ ਅਕੁਲਾਈ?। 
ਭਯੋ ਫ਼ਕੀਰ ਬ੍ਰਿਕਤ ਮਨ ਮਾਂਹੀ। ਅਬ ਤੁਮ ਕਾਰਜ ਕੋ ਰਹਯੇ ਨਾਂਹੀ।੫੬। 


ਕਰ ਸੰਤੋਖ ਸਦਨ ਨਿਜ ਬੈਸਹੁ।ਮੁਖ ਤੇ ਬਚਨ ਕਹੋ ਨਹਿਂ ਕੈਸਹੁ”। 
ਬੋਲਿਓ ਮੂਲਾ “ਤੁਮ ਹੋ ਸਯਾਨੇ । ਸੁਨਹੁ ਚੌਧਰੀ! ਸਬ ਬਿਧਿ ਜਾਨੇ ॥੫੭॥ 


ਪ੍ਰਿਥਮੈ ਇਸ ਢਿਗ” ਦਰਬ ਘਨੇਰਾ।ਦਯੋ ਲੁਟਾਇ ਸਰਬ ਬਿਨ ਦੇਰਾ। 
ਇਤਨੀ ਗੁਨੀ ਨ ਨਿਜ ਮਨ ਮਾਂਹੀ।-- ਸੁਤ ਬਨਿਤਾ ਕਿਹ ਥਲ ਤੇ ਖਾਹੀ -॥੫੮॥ 


ਸਬ ਬਿਵਹਾਰਦਂ ਦਰਬ ਤੇ ਹੋਈ।ਸੋ ਇਨ ਦੀਨ ਅਕਾਰਥ ਖੋਈ। 
ਬਹੁਰੋ ਤਜੀ ਜਗਤ ਕੀ ਲਾਜਾ। ਬੇਖ ਫ਼ਕੀਰੀ ਤਨ ਮੈਂ ਸਾਜਾ? ॥੫੯॥ 


5।। 53000 8001 50101 ਗ 6404)" ੧3101500੫੧)60011.60।। 


ਅਧਿਆਇ 29 ਅਜਿੱਤੇ-ਰੰਧਾਵੇ ਦਾ ਉਧਾਰ 


ਤੂੰ ਕਿਹੜਾ ਚੰਗਾ ਕੰਮ ਹਾਸਲ ਕੀਤਾ ਹੈ? ਜੋ ਆਪਣੀ ਧਨ-ਦੋਲਤ ਸੀ, ਉਹ ਵੀ ਤੂੰ ਗਰੀਬਾਂ 


ਨੂੰ ਲੁਟਾ ਦਿੱਤੀ। ਤੂੰ ਲੋਕ-ਲੱਜਾ ਇੱਕੋ-ਵਾਰੀ ਹੀ ਲਾਹ ਛੱਡੀ ਹੈ। ਸਾਨੂੰ , ਸਾਰਿਆਂ ਵਿੱਚ 
ਖੱਜਲ-ਖੁਆਰ ਕੀਤਾ ਹੈ। ॥੫੧॥ 


ਲੋਕੀ' ਕਹਿੰਦੇ ਹਨ -ਜਿਹੜਾ ਫਲਾਣੇ? ਦਾ ਜਵਾਈ ਹੈ, ਉਹ ਪਤਨੀ ਤੇ ਪੁੱਤਰਾਂ ਨੂੰ ਛੱਡ ਕੇ 
ਸਾਧੂ ਹੋ ਗਿਆ ਹੈ-” ਗੁਰੂ ਨਾਨਕ ਜੀ ਚੁੱਪ-ਚਾਪ ਬੈਠੇ ਰਹੇ (ਆਪਣੀ ਸੱਸ ਦੇ) ਸਾਹਮਣੇ) 
ਕਿਸੇ ਤਰਾਂ ਦਾ ਕੋਈ ਵੀ ਸ਼ਬਦ ਨਾ ਬੋਲੇ। ॥੫੨॥ 


ਜਿਸ ਵੇਲੇ ਅਜਿੱਤੇ ਨੇ ਇਸ ਤਰਾਂ ਦੀ ਗੱਲ ਸੁਣੀ ਕਿ -ਮੂਲਾ ਗੁਰੂ ਜੀ ਨਾਲ ਲੜਦਾ ਹੈ-। ਤਾਂ ਉਹ ਤੁਰੰਤ 
ਹੀ ਘਰ ਤੋਂ ਦੌੜਿਆ ਆਇਆ ਅਤੇ ਉਨ੍ਹਾਂ ਨੂੰ, ਇਸ ਤਰਾਂ ਦੇ ਬਚਨ ਆਖੇ। ॥੫੩॥ 


“ਉੱਚੀ ਬੋਲ ਕੇ (ਕਿਉਂ) ਸਿਰ ਖਪਾਉਂਦੇ£ ਹੋ? ਤੁਸੀਂ ਦੁਖੀ ਹੋ-ਹੋ ਕੇ ਕਿਉਂ ਪਛਤਾ ਰਹੇ 
ਹੋ? ਇਹ (ਨਾਨਕ ਜੀ) ਮਹਾਂਪੁਰਖ ਹਨ ਤੇ ਗਿਆਨ ਅਤੇ ਹਿਰਦੇ ਪੱਖੋਂ ਉੱਚੀ ਅਵਸਥਾ ` 
ਵਾਲੇ ਹਨ। ਇਨ੍ਹਾਂ ਦੇ ਭੇਤ (ਵਡਿਆਈ) ਤੁਸੀਂ ਨਹੀਂ ਜਾਣ ਸਕਦੇ । ॥੫੪॥ 


ਬਿਨਾਂ ਕਾਰਨ ਦੇ ਹੀ, ਆ ਕੇ (ਇਨ੍ਹਾਂ ਨੂੰ) ਦੁਖੀ” ਕਰਦੇ ਹੋ। ਇਹ ਤੁਹਾਨੂੰ ਕੋਈ ਦੁੱਖ ਨਹੀਂ 
ਦਿੰਦੇ । ਤੁਹਾਡਾ ਕੋਈ ਰਾਈ ਜਿੰਨਾ ਕੰਮ ਵੀ ਨਹੀਂ ਵਿਗਾੜਦੇ । ਤੁਹਾਡੇ ਕੋਲ ਜਾ ਕੇ ਕੁਝ 
ਮੰਗਦੇ ਵੀ ਨਹੀਂ। ॥੫੫॥ 


ਤੁਸੀਂ ਦਿਲ ਨੂੰ ਦੁਖਾਉਣ ਵਾਲੇ, ਕਰਤੇ-ਸ਼ਬਦ ਆਖਦੇ ਹੋ। ਐਂਵੇਂ ਵਿਆਕੁਲ£ ਹੋ ਕੇ ਗੁੱਸਾ 
ਕਰਦੇ ਹੋ। ਇਹ, ਮਨ ਤੋਂ ਤਿਆਗੀ ਹੋਣ ਕਰਕੇ ਫ਼ਕੀਰ ਬਣ ਗਏ ਹਨ। ਹੁਣ ਤੱਕ, ਤੁਹਾਡਾ 
ਕੋਈ ਕੰਮ ਤਾਂ ਨਹੀਂ ਅਟਕਿਆ। ॥੫੬॥ 


ਸਬਰ ਕਰਕੇ ਆਪਣੇ ਘਰ ਬੈਠੋ। ਕਿਸੇ ਤਰਾਂ ਦੇ ਬਚਨ ਆਪਣੇ ਮੂੰਹੋਂ ਨਾ ਆਖੋ!” ਮੂਲਾ 
ਬੋਲਿਆ, “ਜ਼ੌਧਰੀ ਜੀ, ਸੁਣੋ ! ਤੁਸੀਂ ਸਮਝਦਾਰ ਹੋ, ਸਭ ਤਰਾਂ ਨਾਲ (ਸਭ ਕੁਝ) ਜਾਣਦੇ 
ਹੋ। ॥੫੭॥ 


ਪਹਿਲਾਂ ਤਾਂ ਇਸ ਕੋਲਾ ਬਹੁਤ ਧਨ-ਦੌਲਤ ਸੀ। (ਜੋ) ਇਸ ਨੇ ਛੇਤੀ-ਛੇਤੀ, ਸਾਰਾ ਹੀ 
ਗਰੀਬਾਂ ਨੂੰ ਲੁੱਟਾ ਦਿੱਤਾ। ਇਹਨੇ ਆਪਣੇ ਮਨ ਵਿੱਚ ਇੰਨਾ ਨਹੀਂ ਸੋਚਿਆ ਕਿ -ਪਤਨੀ ਤੇ 
ਪੁੱਤਰ ਕਿੱਥੋਂ ਖਾਣਗੇ?-॥ ੫੮ ॥ 

ਸਾਰੇ ਕਾਰ-ਵਿਹਾਰ£ ਧਨ-ਦੌਲਤ ਨਾਲ ਹੀ ਤਾਂ ਹੁੰਦੇ ਹਨ, ਉਹੀ ਇਸ ਨੇ ਬੇਅਰਥ ਗੁਆ 


ਦਿੱਤੀ ਤੇ ਫੇਰ ਲੋਕ-ਲੱਜਾ ਤਿਆਗ ਦਿੱਤੀ ਹੈ ਅਤੇ ਫ਼ਕੀਰੀ ਦਾ ਵੇਸ ਧਾਰਨ” ਕਰ ਲਿਆ 
ਹੈ। ॥੫੯॥ 


ਘਰ 58000 33001 5011 0। €030/ 6 187011£00੫/60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪਰਦੇਸਨ' ਗਮਨਜਯੋ ਬਹੁ ਕਾਲਾ। ਅਬ ਆਯੋ ਨਿਜ ਤਜਤ ਨ ਚਾਲਾ। 
ਬੈਠ ਸਮੀਪ ਦਹਤਿ£ ਨਿਤ ਛਾਤੀ। ਇਸ ਕੀ ਚਿੰਤ ਹਮਹਿ' ਦਿਨ ਰਾਤੀ॥੬੦॥ 


ਜੇ ਸਰੀਕ ਸਬ ਹਸੀ? ਉਚਾਰੈ'ਂ। ਇਹ ਨਹਿ' ਕਿਹ ਕੀ ਸ਼ੰਕ ਬਿਚਾਰੈ”। 
ਬਹੁਰ ਅਜਿੱਤਾ ਬੋਲਯੇ ਬਾਨੀ। “ਸੁਨੋ ਚਚਾ” ਤੁਮ ਕਹਤਿ ਸਿਆਨੀ॥੬੧॥ 


ਜੋ ਪਰੰਤੂ ਹੋਂਵੈ ਸੰਸਾਰੀ । ਤਿਸਕੋ ਚਹਤਿ ਸੁ ਅਸ ਬਿਵਹਾਰੀ । 
ਇਨ ਕੋ ਸੁਪਨੇ ਮੋਹ ਨ ਆਵੈ । ਰਹਤ ਆਪ ਤਸ ਜਸ ਮਨ ਭਾਵੈ ॥੬੨॥ 


ਇਨ ਕੇ ਆਗੈ ਤੂਸ਼ਨ ਠਾਨਹੁ। ਇਸ ਬਿਧਿ ਅਪਨਾ ਭਲਾ? ਪਛਾਨਹੁ”। 
ਮੂਲਾ ਕਹੈ “ਨ ਹੋਂ ਅਬ ਕਹੋਂ।-- ਨਿਜ ਪਰਵਾਰ ਸਸ਼੍ਹਾਰੈ -- ਚਹੋਂ॥੬੩॥ 


ਸਬ ਕੋ ਖਰਚ ਪਰਯੋ ਗਰ£ ਮੇਰੇ। ਇਨ ਸੁਧ ਲਈ ਨ ਕਬ ਮੁਰ ਹੇਰੇ। 
ਸੂਧਾਂ ਹੋਇ ਨ ਇਹ ਮਮ ਭਾਖੇ। ਨਿਤ ਟੇਢੇ ਮਾਰਗ ਪਗ ਰਾਖੇ ॥੬੪॥ 


ਦੋਹਰਾ 
“ਸੁਨ ਮਹਤਾ£! ਸ੍ਰੀ ਚੰਦ ਪੁਨਿ ਦੂਜੋ ਲਖਮੀ ਦਾਸ। 
ਤਰੁਨ ਬੈਸ ਤਿਨ ਕੀ ਭਈ ਖਾਟਹਿੰ ਅਬ ਧਨ ਰਾਸ॥੬੫॥ 


ਚੌਪਈ 
ਤਿਨ ਕੀ ਮਾਤ ਸੁਸਾ ਸਮ ਹੇਰੀ। ਹੋਂ ਕਰਹੋਂ ਤਿਹ ਸੇਵ ਘਨੇਰੀ?। 
ਪਨਹੁ ਸਦਨ ਮਮ ਬਿਲਮ ਨ ਲਾਵਹੁ । ਕਛੂ ਨਹਿ ਰਿਦੇ ਸੰਦੇਹ'$ ਉਠਾਵਹੁ `॥੬੬॥ 


ਮੂਲਾ ਕਹੈ “ਨ ਇਉ' ਬਨਿ ਆਵੈ । ਹਮਰੀ ਨਿੰਦਾ ਜਗਤ ਅਲਾਵੈ। 
-- ਅਪਨੀ ਤਨੁਯਾ' ਹੇਤੁ ਅਹਾਰਾ। ਪਰ ਘਰ ਪਠੀ -- ਕਹੈ ਸੰਸਾਰਾ”॥੬੭॥ 


ਕਹੈ ਅਜਿੱਤਾ 'ਜੇ ਅਸ ਜਾਨਹੁ। ਨਿਜ ਮੁਖ ਤੇ ਤੂਸ਼ਨ ਇਮ ਠਾਨਹੂ । 
ਕਿਆ ਇਨ ਆਗੈ ਜਾਇ ਬਖਾਨਯੋ।ਜਿਨ ਕੋ ਭੇਦ ਸੁ ਜਾਇ ਨ ਜਾਨਯੋ॥੬੮॥ 


5।। 53000 8001 50101 0। 0090 ੧3101500੫੧)601੧.60।। 


ਅਧਿਆਇ 29 ਅਜਿੱਤੇ-ਰੰਧਾਵੇ ਦਾ ਉਧਾਰ 


ਬਹੁਤ ਸਮਾਂ ਪਰਦੇਸਾਂ” ਵਿੱਚ ਘੁੰਮਦਾ ਫਿਰਦਾ ਹੋਇਆ, ਹੁਣ ਆਇਆ ਹੈ, ਪਰ ਅਜੈ ਵੀ 
ਆਪਣੇ ਚਾਲੇ ਨਹੀਂ ਛੱਡਦਾ। (ਸਾਡੇ) ਕੋਲ ਬੈਠ ਕੇ ਰੋਜ਼ ਸਾਡਾ ਸੀਨਾ ਸਾੜਦਾ? ਹੈ। ਸਾਨੂੰ 
ਤਾਂ ਦਿਨੇ-ਰਾਤ ਇਸੇ ਦੀ ਹੀ ਚਿੰਤਾ ਲੱਗੀ ਰਹਿੰਦੀ ਹੈ। ॥੬੦॥ 


ਜਿੰਨੇ ਸ਼ਰੀਕ ਹਨ, ਉਹ ਸਾਡਾ ਮਜ਼ਾਕ” ਉਡਾਉਂਦੇ ਹਨ ਪਰ ਇਸ ਨੂੰ ਕਿਸੇ ਪ੍ਰਕਾਰ ਦਾ ਡਰ 
ਵਿਚਾਰ ਹੀ ਨਹੀਂ। ਅਜਿੱਤਾ ਮੁੜ ਬੋਲਿਆ, “ਚਾਚਾ” ਜੀ, ਸੁਣੋ ! ਤੁਸੀਂ ਸਿਆਣੀ ਗੱਲ 
ਆਖਦੇ ਹੋ। ॥੬੧॥ 


ਜਿਹੜਾ ਗ੍ਰਿਹਸਤੀ ਹੋਵੇ, ਉਸ ਨਾਲ ਤਾਂ ਇਸ ਤਰਾਂ ਦਾ ਵਰਤਾਉ ਕਰਨਾ ਚਾਹੀਦਾ ਹੈ ਪਰ 
ਇਨ੍ਹਾਂ (ਗੁਰੂ ਜੀ) ਨੂੰ ਤਾਂ ਸੁਪਨੇ ਵਿਚ ਵੀ ਮੋਹ ਨਹੀਂ ਆਉਂਦਾ। ਇਹ ਤਾਂ ਉਸੇ ਤਰਾਂ ਹੀ 
ਰਹਿੰਦੇ ਹਨ, ਜਿਵੇਂ' ਇਨ੍ਹਾਂ ਦੇ ਮਨ ਨੂੰ ਭਾਉਂਦਾ ਹੈ। ॥੬੨॥ 


ਇਨ੍ਹਾਂ ਦੇ ਅੱਗੇ ਤਾਂ ਚੁੱਪ ਹੀ ਵੱਟੀ ਰੱਖੋ। ਇਸੇ ਢੰਗ ਵਿੱਚ ਹੀ ਆਪਣੀ ਭਲਾਈ” ਜਾਣੋ । ” 
ਮੂਲੇ ਨੇ ਆਖਿਆ, “ਮੈਂ ਹੁਣ ਨਹੀਂ ਬੋਲਾਂਗਾ, ਮੈਂ' ਤਾਂ ਚਾਹੁੰਦਾ ਹਾਂ -ਇਹ ਆਪਣੇ ਪਰਿਵਾਰ 
ਦੀ ਸੰਭਾਲ ਕਰੇ-। ॥੬੩॥ 


ਸਾਰਿਆਂ ਦਾ ਖ਼ਰਚਾ ਮੇਰੇ ਗਲ£ ਪਿਆ ਹੋਇਆ ਹੈ। ਮੇਰੇ ਦੇਖਦਿਆਂ, ਇਸ ਨੇ ਤਾਂ ਨਾ ਕਦੇ 
(ਆਪਣੇ ਪਰਿਵਾਰ ਦੀ) ਖ਼ਬਰ ਲਈ ਹੈ ਤੇ ਨਾ ਹੀ (ਪਰਵਾਰ ਨੂੰ ਮੁੜ ਕੇ) ਵੇਖਿਆ ਹੈ। ਮੇਰੇ 
ਆਖਿਆਂ ਤਾਂ ਇਹ ਸਿੱਧਾ ਨਹੀਂ ਹੁੰਦਾ। ਰੋਜ਼ਾਨਾ ਟੇਢੇ ਰਾਹੇ ਹੀ ਪੈਰ ਧਰਦਾ ਹੈ। ” ॥੬੪॥ 


ਦੋਹਰਾ 

(ਅਜਿੱਤਾ ਬੋਲਿਆ), “ਮਹਿਤਾ (ਮੂਲ ਚੰਦ£) ਜੀ, ਸੁਣੋਂ ! ਸੀ ਚੰਦ ਅਤੇ ਦੂਜਾ ਲਖਮੀ ਦਾਸ 
(ਹੁਣ) ਗੱਭਰੂ ਹੋ ਗਏ ਹਨ। ਹੁਣ ਧਨ-ਦੌਲਤ ਕਮਾਉਣ ਲੱਗ ਪਏ ਹਨ। ॥੬੫॥ 
ਚੌਪਈ 

ਇਨ੍ਹਾਂ ਬੱਚਿਆਂ ਦੀ ਮਾਤਾ ਨੂੰ ਮੈਂ ਭੈਣ ਸਮਾਨ ਵੇਖਦਾ ਹਾਂ। ਮੈਂ ਉਸ ਦੀ ਬਹੁਤ” ਸੇਵਾ ਕਰਾਂਗਾ। 
(ਉਸ ਨੂੰ) ਮੇਰੇ ਘਰ ਭੇਜ ਦੇਵੇ, (ਬਿਲਕੁਲ) ਦੇਰ ਨਾ ਲਾਉ । ਹਿਰਦੇ ਵਿੱਚ ਕੋਈ ਸ਼ੰਕਾਂ? ਨਾ 
ਰੱਖੋ।?” ॥੬੬॥ 


ਮੂਲੇ ਨੇ ਕਿਹਾ, “ਇਸ ਤਰਾਂ ਤਾਂ ਗੱਲ (ਠੀਕ) ਨਹੀਂ ਬਣਦੀ। ਸਾਰਾ ਸੰਸਾਰ ਸਾਡੀ ਨਿੰਦਾ 
ਕਰੇਗਾ ਕਿ -ਆਪਣੀ ਧੀ'/, ਰੋਟੀ ਕਾਰਨ ਪਰਾਏ ਘਰ ਘੱਲੀ ਹੋਈ ਹੈ-। ”_॥੬੭॥ 


ਅਜਿੱਤੇ ਨੇ ਕਿਹਾ, “ਜੇਕਰ ਇਸ ਤਰਾਂ ਸਮਝਦੇ ਹੋ (ਤਾਂ) ਆਪਣੇ ਮੂੰਹਾਂ ਤੇ ਇਸ ਪ੍ਰਕਾਰ ਚੁੱਪ ਵੱਟ ਲਵੋ। 
ਇਨ੍ਹਾਂ (ਗੁਰੂ ਜੀ) ਦੇ ਅੱਗੇ ਕੀ ਬੇਲਦੇ ਹੇ, ਜਿਨ੍ਹਾਂ ਦਾ ਭੇਤ ਹੀ ਜਾਣਿਆ ਨਹੀਂ ਜਾ ਸਕਦਾ। ॥੬੮॥ 


5।। 53000 38000 50101 ਹ। ੬0੫9 7। ।੧8॥੧0੧15॥00੧)601੧ਗ60।। 


ਸਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੁਖ ਸੁਖ ਮਹਿ' ਸਮਤਾ' ਇਨ ਕੇਰੀ।ਸਾਧੁ ਰੂਪ ਹੈ ਬ੍ਰਿਕਤਿ ਘਨੇਰੀ”। 
ਮੂਲਾ ਭਨਤ “ਕਹੈ ਜਿਹ ਸਾਧੂ। ਇਹ ਸਮ ਕੋ ਨ ਕਰੈ ਅਪਰਾਧੂ ॥੬੯॥ 


ਦੋਹਰਾ 
ਇਸ ਜੈਸਾ ਖੋਟਾ ਨ ਕੋ ਨਿਤ ਛਾਤੀ ਕਿਯ ਦਾਹ। 
ਕੌਨ ਸੁ ਲੱਛਨ ਸਾਧ ਕੋ ਨਾਮ ਪਰਯੋ ਜਗ ਮਾਂਹਿ'॥ ੭੦॥ 


ਚੌਪਈ 
ਚੰਦੋਰਾਨੀ ਕਰਕੀ£ ਫੇਰ। 'ਤਪਾ ਰਖਾਯੋ ਆਖਕ ਟੇਰ। 
ਕੀਨੋ ਵਹਿਰ ਫਕੀਰੀ ਬੇਸਾ। ਤਿਯ ਸੁਤਿ ਤਜਿ ਕੈ ਫਿਰਯੋ ਬਿਦੇਸਾ॥ ੭੧॥ 


ਕਰ ਅਨਾਥ ਤਿਨ ਗਯੋ ਪਲਾਈ?। ਤਨਕ” ਨ ਮਨ ਮਹਿ ਕਰੁਨਾ ਆਈ। 
ਹੋਂ ਪਰਮੇਸੁਰ ਕੋ ਭੈ ਕਰਕੈ। ਇਸ ਕੋ ਕਹਿਤ ਨ ਕਛੂ ਬਿਚਰ ਕੈ॥ ੭੨॥ 


ਨਾਤੁਰ ਮੈਂ ਅਬ ਕਰੋਂ ਖੁਆਰੂ। ਪ੍ਰਗਟਾਵੋ' ਇਹ ਸ੍ਰਾਂਗ ਕੁਚਾਰੂ””। 
ਸੁਨ ਸ੍ਰੀ ਗੁਰ ਤੂਸ਼ਨਿ ਹ੍ਹੈ ਰਹੇ। ਤਨਕ ਬਦਨ ਤੇ ਬਚਨ ਨ ਕਹੇ॥ ੭੩॥ 


ਦੋਹਰਾ 

ਬੋਲੀ ਬਹੁਰ ਸੁਲਖਣੀ “ਤੁਮ ਸੰਗ ਬੋਲਨਿ ਕਾਜ। ਕੇ 
ਏਕ ਬਾਰ ਜਗ ਲਾਜ ਤਜ ਕਿਉਂ ਕਰ ਭਯੋ ਨਿਲਾਜ£॥ ੭੪॥ 6”? 
ਚੌਪਈ 


ਕਿਉਂ ਤੁਮ ਫਿਰੇ ਮੋਹਿ ਸੰਗ ਲਾਵਨ”।ਜੇ ਤਨ ਭਗਵੋਦ ਭੇਖ ਬਨਾਵਨ। 
ਮੁਝ ਕੋ ਕਰ ਅਨਾਥ ਇਕ ਬਾਰੀ।ਆਇ ਨ ਕਬਹੂੰ ਸੁਰਤਿ ਸੰਭਾਰੀ”॥ ੭੫॥ 


ਕਹਿਤ ਅਜਿੱਤਾ “ਭਗਨੀ! ਸੁਨੀਏ। ਭਲਾ ਆਪਨਾ ਤੂਸ਼ਨ ਗੁਨੀਏ। 
ਅਸਨ ਬਸਨ” ਕੀ ਜੇ ਹ੍ਹੈ ਚਾਹੀ।ਸੇਵਾ ਕਰੋਂ, ਕਹੋ ਮੁਝ ਪਾਹੀ॥੭੬॥ 


5।। 53000 8000 50101 । ੬0862 ੧3101500੫੧)60011.60।। 


ਅਧਿਆਇ 29 ਅਜਿੱਤੇ-ਰੰਧਾਵੇ ਦਾ ਉਧਾਰ 


ਇਹ ਤਾਂ ਦੁੱਖ-ਸੁੱਖ ਵਿਚ ਇੱਕ ਸਮਾਨ' ਹਨ। ਇਹ ਸਾਧੂ ਸਰੂਪ ਅਤੇ ਬਹੁਤ ਤਿਆਗੀ ਹਨ। 
ਮੂਲਾ ਬੋਲਿਆ, “ਜਿਸ ਨੂੰ ਸਾਧੂ ਕਹਿੰਦੇ ਹੋ, ਇਸ ਦੇ ਬਰਾਬਰ ਦਾ ਤਾਂ ਕੋਈ ਅਪਰਾਧ 
(ਕਸੂਰ) ਹੀ ਨਹੀਂ ਕਰਦਾ। ॥੬੯॥ 


ਦੋਹਰਾ 
ਇਸ ਜਿਹਾ ਤਾਂ ਕੋਈ ਖੋਟਾ ਨਹੀਂ, ਜੋ ਹਮੇਸ਼ਾ ਸਾਡਾ ਸੀਨਾ ਸਾੜਦਾ ਹੈ। ਇਸ ਵਿੱਚ ਕਿਹੜਾ 
ਲੱਛਣ ਸਾਧ ਵਾਲਾ ਹੈ, ਜਿਸ ਕਰਕੇ ਇਹਨੂੰ ਸਾਧ ਆਖੀਏ। ॥੭੦॥ 


ਚੌਪਈ 

ਫੇਰ ਚੰਦੋਰਾਣੀ ਕੜਕ£ ਕੇ ਬੋਲੀ, “ਲੋਕਾਂ ਨੂੰ ਕਹਿ ਕੇ ਆਪਣਾ ਨਾਂ ਤਾਂ “ਤਪਾ” ਰਖਾ ਲਿਆ 
ਹੈ, ਬਾਹਰੋ' ਫ਼ਕੀਰ ਦਾ ਵੇਸ ਬਣਾਇਆ ਹੋਇਆ ਹੈ ਅਤੇ ਪਤਨੀ ਤੇ ਪੁੱਤਰਾਂ ਨੂੰ ਛੱਡ ਕੇ 
ਵਿਦੇਸ਼ਾਂ ਵਿਚ ਘੁੰਮਦਾ-ਫਿਰਦਾ ਰਿਹਾ ਹੈ। ॥੭੧॥ 


ਉਨ੍ਹਾਂ ਨੂੰ ਅਨਾਥ ਕਰਕੇ (ਆਪ) ਨੱਠ ਗਿਆ। (ਇਸ ਦੇ) ਮਨ ਵਿੱਚ ਥੋੜ੍ਹੀ” ਜਿੰਨੀ ਵੀ 
ਦਇਆ ਨਹੀਂ ਆਈ। ਮੈਂ ਕਰਤਾਰ ਤੋਂ ਡਰ ਕੇ, ਇਸ ਨੂੰ ਜਾਣ-ਬੁੱਝ ਕੇ ਹੀ ਕੁਝ ਨਹੀਂ 
ਕਹਿੰਦੀ। ॥੭੨॥ 


ਨਹੀਂ ਤਾਂ, ਮੈਂ ਹੁਣ ਤਕ (ਇਹਨੂੰ) ਖ਼ੁਆਰ ਕਰ ਦਿੰਦੀ ਤੇ ਇਹਦਾ, ਖੋਟੀ-ਚਾਲਾ ਵਾਲਾ ਸਵਾਂਗ 
ਲੋਕਾਂ ਵਿਚ ਪਰਗਟ ਕਰ ਦਿੰਦੀ। ” (ਇਹ) ਸੁਣ ਕੇ ਗੁਰੂ ਜੀ ਚੁੱਪ ਹੀ ਰਹੇ। ਮੁਖ ਵਿੱਚੋਂ' ਥੋੜ੍ਹਾ 
ਜਿੰਨਾ ਵੀ ਬਚਨ ਨਾ ਬੋਲੇ। ॥੭੩॥ 


ਦੋਹਰਾ ਰ੍ 
ਫੇਰ ਸੁਲੱਖਣੀ ਬੋਲੀ, “ਤੁਹਾਡੇ ਨਾਲ ਗੱਲ ਕਰਨੀ (ਮੇਰਾ) ਕੰਮ ਹੈ। ਲੋਕ ਲਾਜ ਇੱਕੇ ਵਾਰ 
ਹੀ ਛੱਡ ਕੇ (ਫੇਰ) ਤੁਸੀਂ ਕਿਵੇਂ ਨਿਰਲੱਜ£ ਹੋ ਗਏ ਹੋ ॥੭੪॥ 


ਚੌਪਈ 

ਜੇਕਰ ਸਰੀਰ `ਤੇ ਭਗਵਾਂਏ ਵੇਸ ਹੀ ਪਾਉਣਾ ਸੀ ਤਾਂ ਤੁਸੀਂ ਮੇਰੇ ਨਾਲ ਲਾਵਾਂ ਹੀ ਕਿਸ ਵਾਸਤੇ 
ਲਈਆਂ ਸਨ? ਮੈਨੂੰ ਇੱਕੇ ਵਾਰੀ (ਉੱਕਾ) ਹੀ ਅਨਾਥ ਬਣਾ ਦਿੱਤਾ ਤੇ ਮੁੜ ਕੇ ਕਦੇ ਆਣ 
ਕੇ ਖਬਰ ਹੀ ਨਹੀਂ ਲਈ। ॥੭੫॥ 


ਅਜਿੱਤੇ ਨੇ ਕਿਹਾ, “ਭੈਣ, ਸੁਣ! ਚੁੱਪ ਵਿੱਚ ਹੀ ਆਪਣਾ ਭਲਾ ਜਾਣ। ਜੇਕਰ ਤੈਨੂੰ ਰੋਟੀ- 
ਕੱਪੜੇ ਦੀ ਇੱਛਾ ਹੈ ਤਾਂ ਮੈਨੂੰ ਦੱਸ, ਮੈ' ਤੇਰੀ ਸੇਵਾ ਕਰਾਂਗਾ। ॥੭੬॥ 


5।। 58000 800 5010੧ 0 ੬003 73 _1&0115001601ਗ060 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 

ਮਾਤ ਪਿਤਾ ਤੇਰੇ ਕਹੈ' ਕਹਨ ਉਚਿਤ ਤੁਝ ਨਾਂਹਿ। 

ਮੁਖ ਤੇ ਭਨਤ ਕੁਬੋਲ ਕੋ ਹ੍ਹੈ ਬਿਰੋਧ£ ਤੁਮ ਮਾਂਹਿ।੭੭। 

ਚੌਪਈ 

ਹੈ ਇਨਕੇ ਸੰਗ ਤੁਮਰੋ ਕਾਜਾ। ਇਨਹੀ ਸੋ ਸਬ ਬਿਧਿ ਸੁਖਸਾਜਾ”। 

ਕਹੈ ਸੁਲਖਨੀ “ਸੁਨ ਮਮ ਭਾਈ! ਹੋ' ਕਿਹ ਕੇ ਅਵਲੰਬ” ਰਹਾਈਂ॥ ੭੮॥ 


ਮਾਤ ਪਿਤਾ ਦੇਵਤ ਹੈ' ਗਾਰੀ”। ਅਪਨ ਗਰੇ ਤੇ ਚਹਿਤ ਉਤਾਰੀ”। 
ਬੋਲ ਕੁਬੋਲ ਦੇਤ ਹੈ' ਤਾਂਨੇ£। -- ਤੂੰ ਭੀ ਕਰਹੁ ਫ਼ਕੀਰੀ ਬਾਨੇ ॥ ੭੯॥ 


ਜਾਇ ਬੈਠ ਨਿਜ ਪਤਿ ਕੇ ਪਾਸੂ। ਸਾਧੂ ਭੇਖ ਕਰਹੂ ਜਸ ਤਾਸੂ । 
ਪਰੀ ਗਰੇ” ਤੂੰ ਸਦਾ ਹਮਾਰੇ --। ਸੋ ਸਭ ਸਾਚੀ ਕਰਤ ਉਚਾਰੇ ॥੮੦॥ 


ਦੋਹਰਾ 
ਮੁਰ ਨਿਣਾਨਦ ਜੋ ਨਾਨਕੀ ਜਬ ਜੀਵਤ ਸੁਖਦਾਇ। 
ਸਿਰੀ ਚੰਦ ਤਿਹ ਸਦਨ ਮਹਿਂ ਸਬ ਕੁਛ ਪਹਰਤਿ ਖਾਇ॥੮੧॥ 


ਚੌਪਈ 


ਮਨ ਭਾਵਤ ਜੋ ਕਰਤ ਬਿਲਾਸੂ।ਨਹਿ ਚਿੰਤਾ ਕਾਹੂ ਕੀ ਤਾਸੂ। 
ਜਬ ਕਾ ਭਾ ਤਿਨ ਕੋ ਪਰਲੋਕੂ । ਹਮ ਕੋ ਭਯੋ ਸਬੈ ਬਿਧ ਸ਼ੋਕੂਦ ॥੮੨॥ 


ਦਸ ਦਿਸ ਤੇ ਮੁਝ ਬਨਜੋ ਕੁਫੇਰਾ'?। ਕਿਸ ਪ੍ਰਕਾਰ ਹ੍ਰੈ ਜੀਵਨ ਮੇਰਾ?”। 
ਅਸ ਕਹਿ ਆਂਖਨ ਆਂਸੂ ਗੇਰਤ। ਊਚ ਸ੍ਹਾਸ ਲੈ ਧਰਨੀ ਹੇਰਤ॥ ੮੩॥ 


ਸ਼ੀ ਨਾਨਕ ਪਿਖ ਸੁਨ ਕੈ ਬਾਨੀ।ਰਿਦੈ ਬਿਖੈ ਕਰੂਨਾ ਬਹੁ ਠਾਨੀ। 
ਕਹਤ ਭਏ “ਸੁਣ ਚੋਣੀ”'“?! ਕਾਨਾ''।ਦੂਖ ਪੁਨ ਭੂਖ ਜਿ ਕਰਹੁ ਪਰਵਾਨਾ ॥੮੪॥ 


ਰਹਹੁ ਨਿਕਟਿ ਹਠ ਕਰਹੁ ਘਨੇਰਾ।ਜੋ ਹਮ ਹਾਲ ਸੁ ਹੋਵਹਿ ਤੇਰਾ”। 
ਕੁਨੈ ਸੁਲਖਨੀ “ਸੁਨਿ ਬਚ ਮੋਰੇ ।ਨਹਿ' ਭੂਖਨ'? ਜਾਚੋ' ਢਿਗ ਤੋਰੇ ॥ ੮੫॥ 


5।। 58000 08000 5011 .। 00374 ੧(3॥101੪5॥0੫੧॥60118.60।। 


ਅਧਿਆਇ 29 ਅਜਿੱਤੇ-ਰੰਧਾਵੇ ਦਾ ਉਧਾਰ 


ਖਅ 


ਦੋਹਰਾ 

(ਭੈਣ!) ਤੇਰੇ ਮਾਤਾ-ਪਿਤਾ ਬੋਲਣ, ਤੇਰਾ ਬੋਲਣਾ” ਉਚਿੱਤ ਨਹੀਂ', ਤੇਰੇ ਮੂੰਹੋਂ ਕੋਈ ਮੰਦਾ- 
ਬੋਲ ਬੋਲਿਆ ਗਿਆ ਤਾਂ ਇਹ ਬੋਲਣਾ ਤੇਰੇ ਵਿਰੁੱਧ? ਹੀ ਹੋਵੇਗਾ। ॥੭੭॥ 

ਚੌਪਈ 

ਤੇਰਾ ਵਿਆਹ ਇਨ੍ਹਾਂ ਨਾਲ ਹੋਇਆ ਹੈ, ਸੋ ਤੂੰ ਇਨ੍ਹਾਂ ਕੋਲੋਂ ਹੀ ਸਾਰੇ ਢੰਗ ਦੇ ਸੁੱਖਾਂ ਦੇ ਲਾਭ ਲੈਣੇ 
ਹਨ। ” ਸੁਲੱਖਣੀ ਕਹਿਣ ਲੱਗੀ, “ਮੇਰੇ ਵੀਰ! ਸੁਣ, ਮੈਂ ਕਿਸ ਦੇ ਆਸਰੇ” (ਇੱਥੇ) ਰਹਾਂ?॥੭੮॥ 


ਮਾਤਾ-ਪਿਤਾ (ਮੈਨੂੰ) ਗਾਲਾਂ” ਕੱਢਦੇ ਹਨ। ਉਹ ਮੈਨੂੰ ਆਪਣੇ ਗਲੋਂ ਲਾਹੁਣਾ” ਚਾਹੁੰਦੇ ਹਨ। 
ਕੌੜੇ ਬਚਨ ਬੋਲ-ਬੋਲ ਕੇ ਮੈਨੂੰ ਮਿਹਣੇ£ ਮਾਰਦੇ ਹਨ ਕਿ -(ਸੁਲੱਖਣੀ) ਤੂੰ ਵੀ ਫ਼ਕੀਰੀ ਵੇਸ 
ਪਾ ਲੈ। ॥੭੯॥ 


ਅਤੇ ਆਪਣੇ ਪਤੀ ਦੇ ਕੋਲ ਜਾ ਕੇ ਬਹਿ ਜਾ, (ਦੋਵੇਂ ਹੀ) ਮਿਲ ਕੇ ਫ਼ਕੀਰੀ-ਬਾਣੇ ਦੀ ਸੋਭਾ ਵਧਾਓ । 
ਤੂੰ ਹਮੇਸ਼ਾ ਲਈ ਸਾਡੇ ਗਲਾੰ ਪੈ ਗਈ ਹੈਂ-। ਉਹ(ਵੀ ਤਾਂ) ਸੱਚ ਹੀ ਆਖਦੇ ਹਨ ॥੮੦॥ 


ਦੋਹਰਾ 
ਜਿਸ ਵੇਲੇ ਤਕ ਸੁੱਖ ਦੇਣ ਵਾਲੀ, ਮੇਰੀ ਨਨਾਣਦ (ਬੇਬੇ) ਨਾਨਕੀ ਜਿਉਂਦੀ ਰਹੀ (ਤਾਂ) ਸਿਰੀ 
ਚੰਦ ਉਸੇ ਘਰ ਵਿਚ ਸਭ ਕੁਝ ਖਾਂਦਾ-ਪਹਿਨਦਾ ਰਿਹਾ। ॥੮੧॥ 


ਚੌਪਈ 

ਮਨਭਾਉਂਦਾ ਅਨੰਦ ਮਾਣਦਾ ਰਿਹਾ। ਉਸ ਨੂੰ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਸੀ। ਜਦੋਂ 
ਤੋਂ ਉਹ (ਦੋਵੇਂ) ਪਰਲੋਕ-ਸਿਧਾਰ ਗਏ ਹਨ, ਅਸਾਨੂੰ ਹਰ ਤਰਾਂ ਨਾਲ ਬਿਪਤਾ” ਪੈ ਗਈ 
ਹੈ। ॥੮੨॥ 


ਮੈਨੂੰ ਤਾਂ ਦਸਾਂ-ਦਿਸ਼ਾਵਾਂ ਤੋਂ, ਸਭ ਪਾਸਿਓਂ ਘਾਟਾ ਹੀ ਘਾਟਾਂ! ਬਣਿਆ ਹੋਇਆ ਹੈ। ਮੈਂ 
ਕਿਸ ਤਰਾਂ ਜ਼ਿੰਦਗੀ ਕੱਟਾਂ?” ਇਉਂ ਆਖ ਕੇ ਉਹ ਅੱਖਾਂ ਤੋਂ ਹੰਝੂ ਵਹਾਉਂਦੀ ਹੋਈ, ਲੰਬੇ ਸਾਹ 
ਲੈ ਕੇ (ਹਟਕੋਰੇ ਭੁਰ-ਭਰ ਕੇ) ਹੇਠਾਂ ਧਰਤੀ ਵੱਲ ਝਾਕਣ ਲੱਗ ਪਈ। ॥੮੩॥ 


ਗੁਰੂ ਨਾਨਕ ਦੇਵ ਜੀ ਨੇ ਇਹ ਗੱਲਾਂ ਸੁਣ-ਸੁਣ ਕੇ, ਅਤੇ ਦੇਖ ਕੇ ਹਿਰਦੇ ਅੰਦਰ ਬਹੁਤ 
ਦਇਆ ਧਾਰਨ ਕੀਤੀ ਤੇ ਆਖਣ ਲੱਗੇ, “ਹੇ ਚੋਣੀ' ੨2 (ਸੁਲੱਖਣੀ)! ਕੰਨ'' ਲਾ ਕੇ ਸੁਣ, 
ਜੇਕਰ ਤੁਸੀਂ ਦੁੱਖ ਅਤੇ ਭੁੱਖ ਵਿਚ (ਰਹਿਣਾ) ਪ੍ਰਵਾਨ ਕਰਦੇ ਹੋ ॥੮੪॥ 


ਤਾਂ ਸਾਡੇ ਕੋਲ ਰਹਿਣ ਲੱਗ ਪਵੋ ਪਰ ਤੁਹਾਨੂੰ ਬਹੁਤ ਹੱਠ ਕਰਨਾ ਪਵੇਗਾ। ਜੋ ਅਸਾਡਾ ਹਾਲ 
ਹੈ, ਉਹੋ (ਹੀ) ਤੇਰਾ ਵੀ ਹੋਵੇਗਾ। ” ਸੁਲੱਖਣੀ ਬੋਲੀ, ' “ਮੇਰੀ ਗੱਲ ਸੁਣੋ, ਮੈਨੂੰ ਗਹਿਣਿਆਂ'2 
ਦੀ ਲੋੜ ਨਹੀਂ, (ਕੇਵਲ) ਤੁਹਾਡੇ ਸੰਗ ਦੀ ਹੀ ਲੋੜ ਹੈ। ॥੮੫॥ 


`5। 5੩000 38001 5011 0। €030/ 75 180011£00੫60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਰਿਦੇ ਬਿਖੈ ਚਾਹੋਂ ਨਿਤ ਐਸੇ।ਤੁਮ ਜਿਉ ਹਾਲ ਹੋਇ ਮਮ ਤੈਸੇ। 
ਦੁਖ ਭੁਖ ਸਹਿ ਕੈ ਅਪਨ ਸਰੀਰਾ ।ਰਹੋ' ਸਦੀਵ ਤੁਮਾਰੇ ਤੀਰਾ' ` ॥੮੬॥ 


ਪ੍ਰਭੁ ਬੋਲੇ “ਜੇ ਅਸ ਮਨ ਤੇਰੇ । ਆਨਹੁ ਸੂਤ” ਅਬ ਕਰਹੁ ਨ ਦੇਰੇ। 
ਸਬ ਕਰਤਾਰ ਕਰਹਿਗੋ ਨੀਕੀ।ਜੇ ਸਰਧਾ ਐਸੀ ਦਿਢ ਜੀਕੀ”॥੮੭॥ 


ਸੁਨੇ ਸੁਲਖਨੀ ਅਸ ਬਚ? ਜਬ ਹੀ।ਤੂਰਨ ਗਈ ਸਦਨ ਕੋ ਤਬਹੀ। 
ਦੋਨੋ ਸੁਤ ਲੇਕਰ ਨਿਜ ਸੰਗਾ। ਹਰਖਤ ਆਈ ਕਰਤ ਉਮੰਗਾ॥੮੮॥ 


ਮੂਲ ਚੰਦ ਪੂਨਿ ਚੰਦੋਰਾਣੀ। ਘਰ ਗਮਨੀ ਮਨ ਬਹੁ ਮੁਰਝਾਣੀ”। 
ਬਹੁਰੋ ਬੋਲ ਨ ਕੋਊ ਆਵਤ। ਹੈ ਤੂਸ਼ਨ ਹਿਰਦੇ ਪਛੁਤਾਵਤ॥ ੮੯॥ 
ਦੋਹਰਾ 

ਸਿਰੀਚੰਦ ਕੋ ਸੰਗ ਲੇ ਦੂਸਰ ਲਖਮੀ ਦਾਸ। 

_ ਆਇ ਸੁਲਖਣੀ ਬੈਠਗੀ ਪਾਇ ਹਰਖ ਸੁਖਰਾਸ ॥੯੦॥ 
ਚੌਪਈ 


ਜਹਿਂ' ਬੈਠੇ ਅਘ ਓਘ ਨਿਕੰਦਨ£'। ਦ੍ਰੈ ਸੁਤ ਕੀਨ ਚਰਨ ਪੁਰ ਬੰਦਨ। 
ਰਹਿਨ ਲਗੇ ਨਿਜ ਪਿਤ ਕੇ ਪਾਸੂ । ਚਿੰਤਾ ਸਗਰੀ ਕੀਨ ਬਿਨਾਸੂ ॥ ੯੧॥ 


ਸਰਬ ਪ੍ਰਕਾਰਨ ਸੇਵਾ ਜੋਊ। ਕਰਹਿ ਅਜਿੱਤਾ ਹਿਤ ਧਰ ਸੋਊ। 
ਅਤਿ ਅਜ਼ਮਤ ਮਹਿ' ਪੂਰਨ ਹੋਯੋ।ਜਨਮ ਮਰਨ ਕੋ ਸੰਸਾ ਖੋਯੋ॥ ੯੨॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤ੍ਰਾਰਧੇ “ਮੂਲੇ ਕੋ ਪੁਸੰਗ' ਬਰਨਨੰ ਨਾਮ ਉਣੱਤੀਸਮੋ 
ਧਯਾਇ ॥ ੨੯॥ 


5।। 58000 2800 500। ਹ। ੬00੧; (੧॥1015॥08/6018.60।। 


ਅਧਿਆਇ 29 ਅਜਿੱਤੇ-ਰੰਧਾਵੇ ਦਾ ਉਧਾਰ 


ਹਿਰਦੇ ਵਿੱਚ ਹਮੇਸ਼ਾ ਤੋਂ ਹੀ ਇਸੇ ਤਰਾਂ ਚਾਹੁੰਦੀ ਹਾਂ। ਮੇਰਾ ਹਾਲ ਭਾਵੇ' ਤੁਹਾਡੇ ਜਿਹਾ ਹੋ 
ਜਾਵੇ। ਆਪਣੇ ਸਰੀਰ ਉੱਤੇ ਦੁਖ-ਭੁੱਖ ਸਹਿ ਕੇ ਵੀ, ਹਮੇਸ਼ਾ ਤੁਹਾਡੇ ਕੋਲ ਰਹਿਣਾ ਚਾਹੁੰਦੀ 
ਹਾਂ।” ॥੮੬॥ 


ਗੁਰੂ ਜੀ ਬੋਲੇ, ' “ਜੇਕਰ ਤੇਰੇ ਮਨ ਵਿੱਚ ਅਜਿਹੇ ਵਿਚਾਰ ਹਨ ਤਾਂ ਦੇਰ ਨਾ ਲਾਓ ਤੇ ਪੁੱਤਰਾਂ£ 
ਨੂੰ ਲੈ ਆਓ । ਕਰਤਾਰ ਸਭ ਭਲੀ ਕਰੇਗਾ, ਜੇਕਰ ਤੇਰੇ ਮਨ ਦੀ ਏਨੀ ਪੱਕੀ ਸ਼ਰਧਾ 
ਹੈ।” ॥੮੭॥ 


ਜਦੋਂ ਸੁਲੱਖਣੀ ਨੇ ਅਜਿਹੇ ਬਚਨ? ਸੁਣੇ ਤਾਂ ਉਹ ਤੁਰੰਤ ਹੀ ਘਰ ਨੂੰ ਗਈ ਤੇ ਦੋਨਾਂ ਪੁੱਤਰਾਂ ਨੂੰ 
ਬੜੇ ਉਤਸ਼ਾਹ ਨਾਲ ਖ਼ੁਸ਼ ਹੋ ਕੇ, ਆਪਣੇ ਨਾਲ ਲੈ ਕੇ ਆ ਗਈ। ॥੮੮॥ 


ਮੂਲ ਚੰਦ ਅਤੇ ਚੰਦੋਰਾਣੀ ਬਹੁਤ ਮੁਰਝਾਏ“ ਹੋਏ ਮਨ ਨਾਲ ਘਰ ਨੂੰ ਚਲੇ ਗਏ। ਉਨ੍ਹਾਂ ਨੂੰ ਕੋਈ 
ਵੀ ਸ਼ਬਦ ਨਾ ਅਹੁੜੇ। ਉਹ ਚੁੱਪ ਹੋ ਕੇ ਰਹਿ ਗਏ ਤੇ ਮਨੋ-ਮਨ ਪਛਤਾਉਣ ਲੱਗੇ। ॥੮੯॥ 


ਦੋਹਰਾ 
ਸਿਰੀ ਚੰਦ ਅਤੇ ਲਖਮੀ ਦਾਸ ਨੂੰ ਨਾਲ ਲੈ ਕੇ, ਸੁਲੱਖਣੀ, ਸੁੱਖਾਂ ਦੀ ਪੂੰਜੀ? (ਗੁਰੂ ਜੀ) ਦੇ ਕੋਲ 
ਪਰਸੰਨ ਚਿਤ ਹੋ ਕੇ ਬੈਠ ਗਈ। ॥੯੦॥ 


ਚੌਪਈ 

ਜਿੱਥੇ ਸਾਰੇ ਪਾਪਾਂ ਦੇ ਕੱਟਣ 5 ਵਾਲੇ ਗੁਰੂ ਜੀ ਬੈਠੇ ਸਨ ਉਥੇ ਆਣ ਕੇ ਦੋਵਾਂ ਪੁੱਤਰਾਂ ਨੇ (ਗੁਰੂ 
ਜੀ ਦੇ) ਚਰਨਾਂ `ਤੇ ਮੱਥਾ ਟੇਕਿਆ ਅਤੇ ਆਪਣੇ ਪਿਤਾ ਜੀ ਦੇ ਕੋਲ ਰਹਿਣ ਲੱਗ ਪਏ । (ਉਨ੍ਹਾਂ 
ਨੇ) ਸਾਰੀ ਚਿੰਤਾ ਮਿਟਾ ਦਿੱਤੀ। ॥੯੧॥ 


ਜੋ ਹਰ ਪ੍ਰਕਾਰ ਦੀ ਸੇਵਾ ਸੀ, ਉਹ ਅਜਿੱਤਾ ਹੀ ਪ੍ਰੇਮ ਸਹਿਤ ਕਰਦਾ ਰਿਹਾ। (ਅਜਿੱਤਾ) 
ਵਡੱਪਣਾ ਵਿੱਚ ਬਹੁਤ ਪੂਰਨ ਹੋਇਆ (ਤੇ ਉਹਨੇ) ਆਵਾਗਵਣ ਦੇ ਚੱਕਰ ਦਾ ਸੰਸਾ ਮਿਟਾ 
ਲਿਆ। ॥੯੨॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਮੂਲੇ ਦਾ ਪਰਸੰਗ”” ਨਾਮੀ ਉਣੱਤੀਵਾਂ 
ਅਧਿਆਇ ਸਮਾਪਤ ਹੋਇਆ। 


5।। 53000 38000 50101 । ੬0੫9 ੧3101500੫੧6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਾਰ 


ਗੁਰੂ ਜੀ ਅਤੇ ਮਰਦਾਨਾ, ਏਮਨਾਬਾਦ ਵਿੱਚ, ਪਠਾਣਾਂ ਉੱਤੇ ਹੋਏ ਕਤਲੇਆਮ ਬਾਰੇ 
ਚਰਚਾ ਕਰ ਰਹੇ ਸਨ ਕਿ ਇਨ੍ਹਾਂ ਲੋਕਾਂ ਦੇ ਕੀਤੇ ਕਰਮਾਂ ਦਾ ਹੀ ਇਨ੍ਹਾਂ ਨੂੰ ਫਲ ਮਿਲਿਆ ਹੈ। ਫੇਰ 
ਮਰਦਾਨੇ ਦਾ ਕੋਈ ਸ਼ੰਕਾ ਦੂਰ ਕਰਨ ਲਈ ਗੁਰੂ ਜੀ ਨੇ, ਉਸ ਦੇ ਸੌ ਜਾਣ ਉੱਤੇ, ਮਿੱਠੇ ਦੀ ਇੱਕ 
ਬੂੰਦ ਉਸ ਦੇ ਪੇਟ `ਤੇ ਸੁਟਵਾ ਦਿੱਤੀ, ਜਿਸ ਕਰਕੇ ਬਹੁਤ ਕੀੜੀਆਂ ਆ ਗਈਆਂ ਤੇ ਮਰਦਾਨੇ 
ਨੂੰ ਉਹ ਕੱਟਣ ਲੱਗੀਆਂ। ਮਰਦਾਨੇ ਨੇ, ਜਾਗ ਖੁੱਲ੍ਹਣ `ਤੇ ਉਨ੍ਹਾਂ ਕੀੜੀਆਂ ਨੂੰ ਮਸਲ ਦਿੱਤਾ। 
ਗੁਰੂ ਜੀ ਨੇ ਇਸ ਘਟਨਾ ਰਾਹੀ' ਮਰਦਾਨੇ ਨੂੰ ਸਮਝਾਇਆ ਸੀ ਕਿ ਏਮਨਾਬਾਦ ਵਿੱਚ ਗਲਤੀ 
ਤਾਂ ਕੁਝ ਕੁ ਬੰਦਿਆਂ ਤੋ' ਹੋਈ ਸੀ, ਪਰ ਮੁਗਲਾਂ ਦੇ ਹਮਲੇ ਦੀ ਲਪੇਟ ਵਿੱਚ ਸਭ ਆ ਗਏ 
ਸਨ। ਫੇਰ ਭਾਈ ਲਾਲੋ ਅਤੇ ਬ੍ਰਾਹਮਣ, ਉਸ ਨਗਰ ਵਿੱਚ ਆ ਕੇ ਵਸ ਗਏ ਸਨ । 
ਗੁਰੂ ਜੀ ਦੇ ਚਾਰੇ-ਪਾਸੇ ਫੇਰ ਲੋਕਾਂ ਦੀ ਭੀੜ ਇਕੱਠੀ ਹੋ ਗਈ । ਗੁਰੂ ਜੀ ਨੇ ਉਨ੍ਹਾਂ 
ਨੂੰ ਸਤਿਨਾਮ ਦੇ ਸਿਮਰਨ ਦਾ ਉਪਦੇਸ਼ ਦਿੱਤਾ। ਸੰਤ-ਅਤਿਥੀਆਂ ਦੀ ਸੇਵਾ ਕਰਨ ਵਾਸਤੇ 
ਸਿੱਖਿਆ ਦਿੱਤੀ । ਅੰਤ ਨੂੰ ਤੁਰਦੇ-ਤੁਰਦੇ ਉਹ ਆਪਣੇ ਸਹੁਰਿਆਂ ਦੇ ਨਗਰ ਕੋਲ ਪਹੁੰਚ ਗਏ 
ਅਤੇ ਪਿੰਡੋਂ ਬਾਹਰ ਅਜਿੱਤੇ ਦੇ ਖੂਹ `ਤੇ ਸੰਘਣੀ ਛਾਂ ਹੇਠ ਬੈਠ ਗਏ । ਗੁਰੂ ਜੀ ਦੇ ਆਉਣ 
ਬਾਰੇ ਉਨ੍ਹਾਂ ਦੇ ਸਹੁਰੇ, ਮੂਲੇ ਤਕ ਵੀ ਖਬਰ ਪੁੱਜ ਗਈ। ਮੂਲਾ ਆ ਕੇ ਗੁਰੂ ਜੀ ਨੂੰ ਘਰ-ਬਾਰ 
ਛੱਡਣ ਪਿੱਛੇ ਬਹੁਤ ਗੁੱਸੇ ਹੋਇਆ ਅਤੇ ਸੁਲੱਖਣੀ ਅਤੇ ਬੱਚਿਆਂ ਦੇ ਪਾਲਣ-ਪੋਸਣ ਦੇ ਦੁੱਖ 
ਦੱਸਣ ਲੱਗ ਪਿਆ।ਪਰ ਬਾਕੀ ਲੋਕ ਸ਼ਰਧਾ ਸਹਿਤ ਗੁਰੂ ਜੀ ਦੇ ਦਰਸ਼ਨ ਕਰਨ ਆ ਰਹੇ 
ਸਨ। ਉਸ ਨਗਰ ਦਾ ਚੌਧਰੀ, ਅਜਿੱਤਾ ਗੁਰੂ ਜੀ ਦੀ ਵਡਿਆਈ ਵੇਖ ਕੇ, ਆਪਣੇ ਮਨ ਅੰਦਰ 
ਸਮਝ ਗਿਆ। ਉਸ ਨੇ ਗੁਰੂ ਸਾਹਿਬ ਦੇ ਸਹੁਰੇ, ਮੂਲੇ ਅਤੇ ਬਾਕੀ ਪਰਿਵਾਰ ਨੂੰ, ਗੁਰੂ ਜੀ 
ਦੀ ਵਡਿਆਈ ਬਾਰੇ ਸਮਝਾਇਆ। ਮਾਤਾ ਸੁਲੱਖਣੀ ਹਰ ਸਥਿਤੀ ਵਿੱਚ ਗੁਰੂ ਜੀ ਨਾਲ ਰਹਿਣ 
ਲਈ ਤਿਆਰ ਹੋ ਗਏ ਅਤੇ ਬੱਚਿਆਂ ਸਮੇਤ ਗੁਰੂ ਜੀ ਕੋਲ ਆ ਗਏ। 


5।। 53000 38000 50101 । ੬0੫9 ੧3101500੫੧)60011.60।। 


ਅਧਿਆਇ 29 ਅਜਿੱਤੇ-ਰੰਧਾਵੇ ਦਾ ਉਧਾਰ 
ਫੁੱਟਨੋਟ 


(੮1) “ਨਾਨਕ ਪ੍ਰਕਾਸ਼” ਅਨੁਸਾਰ ਸਤਿਗੁਰੂ ਜੀ “ਏਮਨਾਬਾਦ' ਨਗਰ ਵਿੱਚ ਦੋ ਵਾਰੀ ਗਏ 
ਸਨ। ਪਹਿਲੀ ਵੇਰੀ ਤਾਂ ਆਪ ਉਦਾਸੀਆਂ (ਯਾਤਰਾਵਾਂ) ਅਰੰਭ ਕਰਨ ਸਮੇਂ, ਸੁਲਤਾਨਪੁਰੋਂ 
ਗਏ ਤੇ ਦੂਜੀ ਵੇਰੀ ਉਹ “ਬਾਬਰ` ਦੇ ਹੱਲੇ ਸਮੇਂ ਗਏ ਸਨ, ਜਿਵੇਂ ਕਿ 'ਬਾਬਰਵਾਣੀ” ਤੋਂ 
ਪਤਾ ਚੱਲਦਾ ਹੈ। 


("2) ਇਸ ਬਚਨ-ਬਿਲਾਸ ਰਾਹੀ ਸਤਿਗੁਰੂ ਜੀ ਨੇ, ਮਰਦਾਨੇ ਨੂੰ, ਮਨੁੱਖ ਦੀ ਇੱਕ ਭੁੱਲ 
ਸਪਸ਼ਟ ਕੀਤੀ ਹੈ ਜੋ ਥੇ- ਖ਼ਿਆਲੀ ਵਿੱਚ ਹਰ ਕੋਈ ਕਰ ਸਕਦਾ ਹੈ। ਆਪਣੇ ਮਨ ਨੂੰ, ਹਰ 
ਕੋਈ, ਸਦਾ ਹੀ, ਨਿਆਉਂ' ਬਿਰਤੀ ਵਿੱਚ ਨਹੀਂ ਰੱਖਦਾ। 


("3) ਪੁਰਾਣੇ ਸਮਿਆਂ ਵਿੱਚ ਇੱਕ ਜਾਤ ਜਾਂ ਗੋਤ ਦੇ ਲੋਕ ਇਕੱਠੇ ਰਹਿੰਦੇ ਸਨ ਕਿਉਂਕਿ 
ਕਬੀਲੇ ਜਾਂ ਜਾਤਾਂ ਇੱਕ-ਦੂਜੇ ਨਾਲ ਲੜਦੀਆਂ ਸਨ ਤੇ ਕਿਸੇ ਦਾ ਆਪਣੀ ਜਾਤ ਜਾਂ ਗੋਤ ਤੋਂ 
ਦੂਰ ਰਹਿਣਾ ਸੁਰੱਖਿਅਤ ਨਹੀਂ ਸੀ ਸਮਝਿਆ ਜਾਂਦਾ। ਬਾਅਦ ਵਿੱਚ ਇੱਕ ਜਾਤ ਦੇ ਪਿੰਡਾਂ 
ਦੇ ਸਮੂਹ ਨੂੰ ਤਪਿਆਂ ਵਿੱਚ ਵੰਡਿਆ ਗਿਆ। 'ਰੰਧਾਵੇ' ਜੱਟਾਂ ਦੇ ਤਪੇ ਮੌਜੂਦਾ ਬਟਾਲਾ 
ਤਹਿਸੀਲ, ਜ਼ਿਲ੍ਹਾ ਗੁਰਦਾਸਪੁਰ ਵਿੱਚ ਹਨ।ਗੁਰੂ ਨਾਨਕ ਸਾਹਿਬ ਦੇ ਸਹੁਰਿਆਂ ਦਾ ਪਿੰਡ 
“ਪੱਖੋਕੇ ਰੰਧਾਵੇ” `ਵੀ ਇਸੇ ਇਲਾਕੇ ਦਾ ਪਿੰਡ ਹੈ ਤੇ ਗੁਰੂ ਨਾਨਕ ਸਾਹਿਬ ਦਾ ਸਹੁਰਾ ' ਮੂਲਾ 
ਚੋਣਾ” ਉੱਥੋਂ ਦਾ ਪਟਵਾਰੀ ਸੀ। 'ਅਜਿੱਤਾ ਰੰਧਾਵਾ” ਧੱਖੋਕੇ ਰੰਧਾਵੇ ਪਿੰਡ ਦਾ ਚੌਧਰੀ ਤੇ 
ਵਸਨੀਕ ਸੀ। ਜਦੋਂ ਗੁਰੂ ਨਾਨਕ ਜੀ 'ਪੱਖੋਕੇ ਰੰਧਾਵੇ" ਗਏ ਤਾਂ “ਹਿੱਤੇ ਰੰਧਾਵੇ” ਦਾ ਪੁੱਤਰ 
“ਅਜਿੱਤਾ ਰੰਧਾਵਾ” ਉਨ੍ਹਾਂ ਨੂੰ ਮਿਲਿਆ ਤੇ ਗੁਰੂ ਜੀ ਦੇ ਉਪਦੇਸ਼ ਨੇ ਉਸਦਾ ਉਧਾਰ ਕੀਤਾ। 
ਸਿੱਖਾਂ ਦੀ ਭਗਤ-ਮਾਲਾ ਵਿੱਚ ਅਜਿੱਤੇ ਰੰਧਾਵੇ ਦੇ ਉਧਾਰ ਲਈ ਕਈ ਜੋਗ-ਜੁਗਤੀਆਂ ਤੇ 
ਵਿਸਥਾਰ ਦੱਸਿਆ ਗਿਆ ਹੈ, ਜਿਵੇਂ ਕਿ ਦਸ ਪ੍ਰਕਾਰ ਦੇ ਦੇ ਯਮ ਅਤੇ ਅੱਠ-ਪ੍ਰਕਾਰ ਦੇ ਕਾਮ 
ਜਿੱਤਣਾ। ਇਹ ਗੁਰਮਤ ਦੇ ਅਨੁਕੂਲ ਨਹੀਂ ਜਾਪਦੇ। (ਵਿਸਥਾਰ ਲਈ “ਸਿੱਖਾਂ ਦੀ ਭਗਤਮਾਲਾ , 
ਸੰਪਾਦਕ ਭਾਈ ਵੀਰ ਸਿੰਘ, ਖਾਲਸਾ ਸਮਾਚਾਰ 1950) 


(%4) ਮਾਤਾ ਸੁਲੱਖਣੀ ਜੀ ਨੇ ਅਜਿਹੇ ਖਰ੍ਹਵੇ ਤੇ ਅਪਮਾਨਜਨਕ ਸ਼ਬਦ, ਸਮਾਜਕ-ਰੀਤੀ 
ਅਤੇ ਸੰਸਾਰਕ ਮੋਹ-ਮਾਇਆ ਦੇ ਪ੍ਰਭਾਵ ਹੇਠ ਆ ਕੇ ਬੋਲੇ ਕਿਉਂਕਿ ਉਨ੍ਹਾਂ ਨੂੰ ਸਤਿਗੁਰੂ ਜੀ 
ਦੀ ਆਤਮਕ-ਉੱਚਤਾ ਦਾ ਕੋਈ ਅਨੁਮਾਨ ਨਹੀਂ ਸੀ। 


(੯5) ਸਤਿਗੁਰੂ ਜੀ ਦਾ, ਪਤਨੀ ਸੁਲੱਖਣੀ ਨੂੰ “ਚੋਣੀ` ਆਖ ਕੇ ਸੰਬੋਧਿਤ ਹੋਣਾ, ਪੁਰਾਤਨ- 
ਪੰਜਾਬੀ ਸੱਭਿਆਚਾਰ ਦੇ ਬਿਲਕੁਲ ਅਨੁਕੂਲ ਹੈ। “ਚੋਣਾ” ਭਾਈ ਮੂਲੇ ਦਾ ਪਰਿਵਾਰਕ-ਗੋਤ 
ਸੀ। ਲੋਕੀਂ ਅਜੇ ਤਕ ਵੀ, ਪਰਿਵਾਰਕ-ਪੱਧਰ `ਤੇ ਗੱਲਬਾਤ ਕਰਦੇ ਹੋਏ, ਇਸ ਤਰਾਂ (ਗੋਤ 
ਦਾ ਨਾਂ ਲੈ ਕੇ) ਸੰਬੋਧਿਤ ਹੁੰਦੇ ਆਮ ਵੇਖੇ ਜਾਂਦੇ ਹਨ। 


5॥ 5800੫ 2801 50101 2। ੬00੫) __” ।%੧0੧&1੨॥0੫੧੪%018।.00%। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਤੀਹਵਾਂ 


(ਚਰਨ ਕਮਲ ਮੰਗਲ। ਕਰਤਾਰ ਪੁਰ ਬਸਨਾ, ਬੁਹਮਨ ਦੀ ਰਸੋਈ ਦੀ ਸੁਚ) 


ਦੋਹਰਾ 
ਬਿਸ਼ਯਨ ਤੇ ਬੈਰਾਗਿ ਹੈ ਕਰ ਗੁਰਪਗ ਅਨੁਰਾਗਾਂ । 
ਲਿਵ ਲਗਾਇ ਜਾਗਤ ਰਹਹੁ ਸਿਮਰ ਨਾਮ ਵਡਭਾਗ॥ ੧॥ 


ਸ੍ਰੀ ਬਾਲਾ ਸੰਧੁਰੁ ਵਾਚ 

ਚੌਪਈ 

ਕਿਤਕ ਦਿਵਸ ਜਬ ਰਹਤਿ ਬਿਤਾਏ । ਦਿਨ ਪ੍ਰਤਿ ਮਹਿਮਾ ਹੁਇ ਅਧਿਕਾਏ। 
ਅਵਿਲੋਕਤ£ ਸਮਝਜਯੋ ਤਬ ਮੂਲਾ।-- ਭਾ ਸ੍ਰੀ ਨਾਨਕ ਜਸ ਅਨਕੂਲਾ -॥੨॥ 


ਆਯੋ ਅਪਰ ਤਜੀ ਸਭ ਗਿਨਤੀ।ਹਾਂਥ ਜੋਰ ਕੈ ਕੀਨੀ ਬਿਨਤੀ। 
“ਤੂਮ ਤੋ ਮਹਾਂ ਪੁਰਖ ਹੋ ਪੂਰੇ। ਹਮ ਨਹਿ' ਚਲਿਤ ਲਖੇ ਜੋ ਰੂਰੇ? ॥੩॥ 


ਨਿਸ ਦਿਨ ਨਿੰਦਤ ਰਹੇ ਬਿਸਾਲਾ। ਪਚੀ ਭਏ ਨਿਤ ਜਗਤ ਜੰਜਾਲਾ। 
ਅਵਗੁਣ ਕਰੇ ਬਖ਼ਸ਼ੀਏ ਮੋਹੀ। ਅਹੈ ਹਮਾਰੀ ਲੱਜਯਾ ਤੋਹੀ`॥੪॥ 


ਦੀਨ ਭਏ ਕੋ ਦੇਖ ਦਯਾਲਾ। ਕਹੇ ਬਚਨ ਕਰ ਕ੍ਰਿਪਾ ਬਿਸਾਲਾ”। 
“ਸਿਮਰਹੁ ਸਤਿਨਾਮ ਗਤਿਦਾਈ” ।ਸਤਿਸੰਗਤ ਮਹਿ ਮਿਲ ਸੁਖ ਪਾਈ॥੫॥ 


ਕਰ ਬੰਦਨ ਕਰਤਾਰ ਅਗਾਰੀ।ਪਾਵਹੁ ਗੇ ਅਪਵਰਗ£ ਸੁਖਾਰੀ”। 
ਇਸ ਬਿਧ ਸੁਨਕੈ ਸੀਸ ਨਿਵਾਯੋ। ਮੋਹ ਪਟਲਾ ਤਤਛਿਨ ਬਿਲਗਾਯੋ£ ॥੬॥ 


ਸਿਮਰਨ ਮਹਿ ਲਿਵ ਲਗੀ ਸੁਹੇਲੀ।ਤਜੀ ਪਹਿਲ ਕੀ ਦ੍ੈਤ ਦੁਹੇਲੀ?। 
ਆਨ ਸਦਨ ਨਿਜ ਤਿਯ”? ਸਮਝਾਈ। ਪਾਛਲ ਬਾਤਨ ਤੇ ਪਛੂਤਾਈ ॥ ੭॥ 


511 58000 4800 5॥0। ਹ। 0 ਕਾ ੧3101500੫੧)60011.60।। 


ਅਧਿਆਇ 30 ਕਰਤਾਰਪੁਰ ਵਸਾਉਣਾ 


ਅਧਿਆਇ ਤੀਹਵਾਂ 
(ਕਰਤਾਰਪੁਰ ਵਸਣਾ । ਬਾਹਮਣ ਦੀ ਰਸੋਈ ਦੀ ਸੁੱਚ) 


ਦੋਹਰਾ 

(ਹੇ ਮਨ!) ਵਿਸ਼ੇ-ਵਿਕਾਰਾਂ ਤੋਂ ਫੈਰਾਗੀ ਹੋ ਕੇ, ਗੁਰੂ ਜੀ ਦੇ ਚਰਨ-ਕਮਲਾਂ ਨਾਲ ਪ੍ਰੇਮਾਂ ਕਰ 
ਤੇ ਵਾਹਿਗੁਰੂ ਦਾ ਨਾਮ ਸਿਮਰ। (ਸਿਮਰਨ ਵਿੱਚ) ਪਰੀਤ ਲਾਉਣ ਰਾਹੀ (ਅੰਤਰਮੁਖ) 
ਜਾਗਦਾ ਰਹੁ ਤਾਂ ਤੂੰ ਵਡਭਾਗੀ ਹੈੱ। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਜਦ ਕਿੰਨੇ ਹੀ ਦਿਨ ਇੱਥੇ ਰਹਿੰਦਿਆਂ ਬੀਤ ਗਏ, ਦਿਨ ਪ੍ਰਤੀਦਿਨ (ਗੁਰੂ ਜੀ ਦੀ) ਵਡਿਆਈ 
ਵਧਦੀ ਗਈ। ਇਹ ਵੇਖ£ ਕੇ ਮੂਲਾ ਸਮਝ ਗਿਆ ਕਿ (ਉਹ) -ਗੁਰੂ ਨਾਨਕ ਦੇਵ ਜੀ ਦੀ 
ਮਹਿਮਾ ਦੇ ਅਨੁਕੂਲ ਹੀ ਹੋ ਜਾਵੇ-। ॥੨॥ 


ਹੋਰ ਸਭ ਗਿਣਤੀਆਂ-ਮਿਣਤੀਆਂ ਤਿਆਗ ਕੇ, ਉਹ ਗੁਰੂ ਜੀ ਦੇ ਕੋਲ ਆ ਗਿਆ। ਹੱਥ ਜੋੜ 
ਕੇ ਬੇਨਤੀ ਕੀਤੀ, “(ਹਜ਼ੂਰ!) ਤੁਸੀ” ਤਾਂ ਪੂਰਨ ਮਹਾਂਪੁਰਖ ਹੋ। ਸਾਡਾ ਕੋਈ ਅਜਿਹਾ 
ਚਰਿੱਤਰ ਨਹੀਂ', ਤਾਂ ਜੋ ਸਾਨੂੰ ਕੋਈ ਸੁੰਦਰ? (ਨੋਕ) ਜਾਣੇ। ॥੩॥ 


ਅਸੀਂ ਦਿਨੋ-ਰਾਤ (ਤੁਹਾਨੂੰ) ਬਹੁਤ ਨਿੰਦਦੇ ਰਹੇ ਹਾਂ। ਹਮੇਸ਼ਾ ਜਗਤ ਦੇ ਜੰਜਾਲਾਂ ਵਿੱਚ ਖਚਿਤ 
ਹੋਏ ਰਹੇ ਹਾਂ । ਗੁਨਾਹ ਕੀਤੇ ਹਨ, ਮੈਨੂੰ ਬਖ਼ਸ਼ ਦਿਉ। ਤੁਹਾਨੂੰ ਹੀ (ਤੁਹਾਡੇ ਹੱਥ ਹੀ) ਸਾਡੀ 
ਲਾਜ ਹੈ” ॥੪॥ 


ਉਸ ਨੂੰ ਨਿਰਮਾਣ ਹੋਇਆ ਵੇਖ ਕੇ, ਦਿਆਲੂ (ਗੁਰੂ ਜੀ) ਨੇ, ਬਹੁਤ” ਕਿਰਪਾਲਤਾ ਸਹਿਤ 
ਬਚਨ ਕੀਤੇ, “ਮੁਕਤੀਦਾਇਕਾ, ਸਤਿਨਾਮ ਦਾ ਸਿਮਰਨ ਕਰੋ। ਸਤਿਸੰਗਤ ਨਾਲ ਮਿਲ ਕੇ 
ਸੁੱਖਾਂ ਦੀ ਪ੍ਰਾਪਤੀ ਕਰੋ। ॥੫॥ 


ਪਰਮੇਸ਼ਰ ਕੋਲ ਬੇਨਤੀ ਕਰੋ, (ਜਿਸ ਕਾਰਨ) ਅਸਾਨੀ ਨਾਲ ਮੁਕਤੀ£ ਪ੍ਰਾਪਤ ਕਰ ਲਵੇਗੇ । ” 
ਇਹ ਸੁਣ ਕੇ (ਮੂਲੇ ਨੇ ਆਪਣਾ) ਸਿਰ ਨਿਵਾਇਆ। (ਉਸ ਦਾ) ਮੋਹ ਦਾ ਪਰਦਾ” ਤੁਰੰਤ 
ਹੀ ਹਟ (ਪਾਟ) ਗਿਆ। ॥੬॥ 


ਨਾਮ ਦੇ ਸਿਮਰਨ ਵਿੱਚ ਸੌਖਿਆਂ ਹੀ ਸੁਰਤੀ ਜੁੜ ਗਈ। ਪਹਿਲਾਂ ਵਾਲੀ, ਦੁਖਦਾਈ” ਦੂਈ 


(ਦਵੈਤ)ਵਾਲੀ ਭਾਵਨਾ ਦਾ ਤਿਆਗ ਕਰ ਦਿੱਤਾ।ਘਰ ਆ ਕੇ ਆਪਣੀ ਪਤਨੀ” ਨੂੰ 
ਸਮਝਾਇਆ। ਉਹ ਵੀ ਪਿਛਲੀਆਂ ਗੱਲਾਂ `ਤੇ ਪਛਤਾਈ। ॥੭॥ 


81 
5।। 53000 38000 50101 । ੬0੫ ੧3101500੫੧)6011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਕਿਤਕ ਕਾਲ ਕੀਨੋ ਸਤਸੰਗਾ।ਹਰਿ ਕੇ ਚਰਨਨ ਪ੍ਰੇਮ ਉਮੰਗਾਂ । 
ਭਏ ਬਿਬੇਕੀ£ ਥੋਰਨ ਦਿਨ ਮੈਂ।ਸੱਤਿ ਅਸੱਤਿ ਲਖਯੋ ਸਬ ਮਨ ਮੈਂ॥੮॥ 


ਆਰਬਲਾ ਪੂਰਨ ਪੁਨ ਹੋਈ। ਸੁਖ ਸੇ ਤਨ ਤਜ ਗੇ ਤਬ ਦੋਈ। 
ਗਵਨੇ ਪ੍ਰਭੂ ਕੇ ਭਵਨ ਸੁਹਾਵਨ। ਪਹੁੱਚੇ ਜਹਾਂ ਭਗਤ ਮਨ ਪਾਵਨ॥੯॥ 


ਸੀ ਨਾਨਕ ਤਿਨ ਕੀ ਗਤਿ ਕਰਕੈ ।ਰਹੇ ਤਹਾਂ ਸਿਖ ਪ੍ਰੇਮ ਬਿਚਰਕੈ। 
ਕਿਤਕ ਦਿਨਨ ਪੁਨ ਕੀਨ ਤਿਯਾਰੀ।ਸਭ ਕੋ ਦਈ ਧੀਰ ਕਹਿ ਭਾਰੀ॥੧੦॥ 


ਰਾਵੀ ਤਟ ਪਰ ਕੀਨ ਪਯਾਨਾ।ਪਾਛੇ ਗਮਨਤ ਮੈਂ ਮਰਦਾਨਾ। 

ਸੁੰਦਰ ਤੀਰ” ਦੇਖ ਇਕ ਥਾਈਂ।ਬੈਠ ਗਏ ਤਹਿ' ਸ੍ਰੀ ਜਗਸਾਂਈ॥ ੧੧॥ 
ਹੋਇ ਰਹੇ ਤਬ ਪੌਨ ਅਹਾਰੀ£? ।ਜਿਉ' ਤਪੀਸ਼ ਤਪ ਤਾਪਹਿ ਭਾਰੀ। 
ਸੁਨ ਸੁਨ ਲੋਕ ਤਹਾਂ ਚਲ ਆਏ । ਹਿਤ ਕਰ ਪਦ ਪੰਕਜ” ਲਪਟਾਏ ॥੧੨॥ 


ਲੇ ਉਪਦੇਸ਼ ਸਿੱਖ ਬਹੁ ਹੋਵਹਿ'। ਸੇਵਹਿ' ਸਗਰੇ ਦੋਖਨ ਖੋਵਹਿਂ। 
ਇਕ ਤੇ ਜਸ ਦੂਸਰ ਸੁਨ ਕਾਨਾਂ। ਆਵਹਿ ਦਰਸ਼ਨ ਹਿਤ ਤਿਹ' ਥਾਨਾ॥੧੩॥ 


ਗ੍ਰਾਮ ਨਗਰ ਤਹਿ ਨਿਕਟ ਜੁ ਅਹਿਹੀਂ। ਮਿਲਹਿਂ ਪਰਸਪਰ ਉਸਤਤਿ ਕਹਿਹੀਂ। 
'ਪੂਰਨ ਪੁਰਖ ਬਡਾ ਇਹ ਸਾਧੂ ।ਜਿਸ ਦਰਸ਼ਨ ਨਾਸਹਿ' ਅਪਰਾਧੂ॥੧੪॥ 


ਕਲਾਵਾਨ ਗੁਨਵਾਨ ਮਹਾਨਾ। ਹੋਵਤ ਸਾਚ ਜੁ ਕਰਹਿ ਬਖਾਨਾ। 
ਨਿਤ ਸਾਹਿਬ ਮੈ ਜਿਸ ਕੀ ਪ੍ਰੀਤਾ।ਸ਼ਾਂਤਿ ਰੂਪ ਨਹਿ ਡੋਲੈ ਚੀਤਾ॥੧੫॥ 


ਇਹ ਦਰਵੇਸ਼ ਖੁਦਾਇ ਪਯਾਰਾ। ਕਿਧੋਂ ਖ਼ੁਦਾਇ ਆਪ ਤਨ ਧਾਰਾ”। 
ਬਹੁ ਨਰ ਆਨ ਬੂਝਨਾ ਕਰਹੀ'। ਤੂਰਨ ਸਭ ਕੋ ਪ੍ਰਸ਼ਨ ਉਚਰਹੀ॥ ੧੬॥ 


੨1 58000 9800 5001 ਗ 6101 ੧3101500੫੧)60011.60।। 


ਅਧਿਆਇ 30 ਕਰਤਾਰਪੁਰ ਵਸਾਉਣਾ 


ਕਿੰਨਾ ਸਮਾਂ ਉਹ ਦੋਵੇਂ ਕਰਤਾਰ ਦੇ ਚਰਨਾਂ ਵਿੱਚ ਪ੍ਰੇਮ ਅਤੇ ਰੀਝ ਸਹਿਤ ਸਤਿਸੰਗ ਕਰਦੇ ਰਹੇ। 
ਥੋੜ੍ਹੇ ਜਿਹੇ ਦਿਨਾਂ ਵਿੱਚ ਹੀ ਉਹ ਧਰਮ ਦੇ ਨਿਯਮਾਂ ਦੀ ਦ੍ਿੜ੍ਹ-ਧਾਰਨਾ? (ਅਸਲੀਅਤ ਨੂੰ ਜਾਣਨ 
ਵਾਲੇ) ਬਣ ਗਏ। ਉਨ੍ਹਾਂ ਨੂੰ ਆਪਣੇ ਮਨਾਂ ਵਿੱਚ, ਸੱਚ-ਝੂਠ ਦੀ ਸਾਰੀ ਪਛਾਣ ਹੋ ਗਈ ॥੮॥ 


(ਉਨ੍ਹਾਂ ਦੀ) ਫੇਰ ਉਮਰ ਪੂਰੀ ਹੋ ਗਈ। ਦੋਵਾਂ ਨੇ ਸੁੱਖਾਂ ਸਹਿਤ ਸਰੀਰ ਤਿਆਗ ਦਿੱਤੇ ਅਤੇ 
(ਦੋਵੇਂ) ਜਣੇ ਸੁਹਾਵਣੇ-ਬੈਕੂੰਠ ਨੂੰ ਚਲੇ ਗਏ, ਜੋ ਪਵਿੱਤਰ ਮਨਾਂ ਵਾਲੇ ਭਗਤਾਂ ਦੀ ਮਨਭਾਉਂਦੀ 
ਥਾਂ ਹੈ। ॥੯॥ 


ਗੁਰੂ ਨਾਨਕ ਦੇਵ ਜੀ, ਉਨ੍ਹਾਂ ਦੀ ਮੁਕਤੀ ਕਰਕੇ (ਉੱਥੋਂ ਦੇ) ਸਿੱਖਾਂ`ਦੇ ਖ੍ਰਮ ਨੂੰ ਵਿਚਾਰ ਕੇ, 
ਉਸ ਥਾਂ `ਤੇ ਰਹੇ। ਬਹੁਤ ਦਿਨਾਂ ਮਗਰੋਂ ਉਨ੍ਹਾਂ ਜਾਣ ਦੀ ਤਿਆਰੀ ਕਰ ਲਈ। ਸਾਰਿਆਂ ਨੂੰ 
ਬਹੁਤ ਧੀਰਜ ਵਿੱਚ ਰਹਿਣ ਲਈ, ਤਾਕੀਦ ਕੀਤੀ ॥੧੦॥ 


ਗੁਰੂ ਜੀ ਫਿਰ ਰਾਵੀ ਦੇ ਕੰਢੇ ਤੇ ਚੌਲ ਪਏ। ਪਿੱਛੇ-ਪਿੱਛੇ ਮੈਂ (ਬਾਲਾ) ਅਤੇ ਮਰਦਾਨਾ ਜਾ ਰਹੇ ਸਾਂ। ਇੱਕ 
ਥਾਂ 'ਤੇ ਸੋਹਣਾ ਜਿਹਾ ਕੰਢਾ? (ਥਾਂ) ਵੇਖ ਕੇ, ਜਗਤ ਦੇ ਮਾਲਕ (ਗੁਰੂ ਜੀ) ਉੱਥੇ ਬੈਠ ਗਏ। ॥੧੧॥ 


ਉਸ ਵੇਲੇ ਗੁਰੂ ਜੀ ਪੋਣ-ਆਹਾਰੀ ਬਣੇ ਹੋਏ ਸਨ। ਜਿਸ ਤਰਾਂ ਕੋਈ ਘੋਰ-ਤਪੀਆ ਬਹੁਤ 
ਡਾਹਢੀ ਤਪੱਸਿਆ ਕਰਦਾ ਹੈ। ਸੁਣ-ਸੁਣ ਕੇ ਲੋਕੀ' ਉੱਥੇ ਚੱਲ ਕੇ ਆ ਗਏ ਅਤੇ ਪ੍ਰੇਮ ਸਹਿਤ 
ਗੁਰੂ ਜੀ ਦੇ ਚਰਨ-ਕਮਲਾਂ” ਨਾਲ ਲਿਪਟ ਗਏ। ॥੧੨॥ 


ਉਪਦੇਸ਼ ਲੈ ਲੈ ਕੇ, ਬਹੁਤੇ ਸਿੱਖ ਬਣਦੇ ਗਏ। ਸਿਮਰਨ ਕਰ-ਕਰ ਕੇ ਸਮੂਹ ਕਲੇਸ਼ਾਂ ਤੇੱ 
ਛੁਟਕਾਰਾ ਪਾ ਲੈਂਦੇ। ਇੱਕ-ਦੂਜੇ ਤੋਂ ਗੁਰੂ ਜੀ ਦੀ ਸੋਭਾ, ਕੰਨੀ' ਸੁਣ-ਸੁਣ ਕੇ ਉੱਥੇ ਗੁਰੂ ਜੀ 
ਦੇ ਦਰਸ਼ਨ ਕਰਨ ਲਈ ਆਉਂਦੇ। ॥੧੩॥ 


ਜੋ ਪਿੰਡ ਤੇ ਨਗਰ ਨੇੜੇ-ਤੇੜੇ ਸਨ ਉਥੋਂ ਦੇ ਲੋਕ ਆਪਸ ਵਿੱਚ ਮਿਲ ਕੇ ਵਡਿਆਈ ਕਰਦੇ, 
“ਇਹ ਸਾਧੂ ਵੱਡਾ ਮਹਾਂਪੁਰਖ ਹੈ, ਜਿਸ ਦੇ ਦਰਸ਼ਨ ਕਰਨ ਨਾਲ ਪਾਪਾਂ ਦਾ ਨਾਸ਼ ਹੋ ਜਾਂਦਾ 
ਹੈ। ॥੧੪॥ 


ਵੱਡਾ ਸ਼ਕਤੀਮਾਨ ਅਤੇ ਮਹਾਨ ਗੁਣਾਂ ਵਾਲਾ ਹੈ। ਉਹ ਜੋ ਕਹਿ ਦੇਵੇ, ਉਹੋ ਹੀ ਸੱਚ ਹੋ ਜਾਂਦਾ 
ਹੈ। ਇਸ ਦੀ ਪਰੀਤ ਹਮੇਸ਼ਾ ਹੀ ਪਰਮਾਤਮਾ ਵਿੱਚ ਲੱਗੀ ਰਹਿੰਦੀ ਹੈ। ਇਹ ਸ਼ਾਂਤ-ਸਰੂਪ ਹੈ 
ਤੇ ਇਸ ਦਾ ਮਨ ਕਦੇ ਵੀ ਡੋਲਦਾ ਨਹੀਂ । ॥੧੫॥ 


ਇਹ ਫ਼ਕੀਰ ਖ਼ੁਦਾ ਦਾ ਪਿਆਰਾ ਹੈ । ਜਾਂ ਮਾਨੋ ਖ਼ੁਦਾ ਨੇ ਆਪ ਹੀ (ਇਸ ਦੇ ਰੂਪ ਵਿੱਚ) 


ਸਰੀਰ ਧਾਰਨ ਕੀਤਾ ਹੋਇਆ ਹੈ। ” ਬਹੁਤ ਲੋਕੀਂ ਆ-ਆ ਕੇ (ਗੁਰੂ ਜੀ ਕੋਲੋਂ) ਪੁੱਛਾਂ (ਪ੍ਰਸ਼ਨ) 
ਕਰਦੇ ਹਨ । ਗੁਰੂ ਜੀ ਤੁਰੰਤ ਹੀ ਸਾਰਿਆਂ ਦੇ ਪ੍ਰਸ਼ਨਾਂ ਦੇ ਉੱਤਰ ਉਚਾਰਦੇ ॥੧੬॥ 


5।। 53000 38000 50101 ਹ। ੬0੫ ਲਾ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੰਨਯਾਸੀ, ਬ੍ਰਹਮਚਾਰੀ, ਗ੍ਰਹਸਤੀ। ਤਪੀ, ਬੈਰਾਗੀ, ਬਾਨ ਜਿ ਪ੍ਰਸਤੀ। 
ਜੋਗੀ, ਬਹੁਰ ਬੈਸ਼ਨੋ ਜੋਊ। ਹਿੰਦੂ, ਮੁਸਲਮਾਨ ਸਭ ਕੋਊ॥੧੭॥ 


ਆਇ ਜਿ ਸੰਸੈ ਕੋਊ ਕਰਹੀ। ਤਤਛਿਨ ਉੱਤਰ ਪ੍ਰਭੂ ਉਚਰਹੀ । 
ਸੁਨਿ ਸੁਨਿ, ਸਰਧਾ ਉਰ' ਮਹਿਂ ਧਰਹੀ । ਸਬਦ ਲਿਖਹਿ' ਪੁਨ ਬਹੁਰ ਬਿਚਰਹੀ ॥੧੮॥ 


ਦੋਹਰਾ 
ਪੁਰ ਲਹੌਰ ਕੇ ਮਨੁੂਜ ਬਹੁ ਹੋਏ ਸੇਵਕ ਆਇ। 
ਨਾਮ ਦਾਨ ਇਸ਼ਨਾਨ ਦਿਢ ਸਿਖਹਿਂ ਕੀਰਤਨ ਗਾਇ ॥੧੯॥ 


ਚੌਪਈ 
ਇਕ ਕਰੋੜੀਆ2? ਖੱਤ੍ਰੀ ਪੁਰ ਮੈਂ। ਉਸਤਤਿ ਸੁਨਤਿ ਰਿਸਤ£ ਅਤਿ ਉਰ ਮੈਂ'। 
ਕਰਕੈ ਡਰ ਕੋ ਤਾਂਹਿ ਅਗਾਰੀ। ਗੁਰ ਕੋ ਸੁਜਸੂ ਨ ਕਰਤ ਉਚਾਰੀ॥ ੨੦॥ 


ਰਘੁਬਰਸੁਤਪੁਰਿ”?? ਕੀ ਰਜੁਧਾਨੀ।ਬਹੁਲੋਕਨ ਮੇ' ਥਾ ਪਰਧਾਨੀ। 
ਕਰਤ ਹਕੂਮਤ ਸਨ”? ਤਿਨ ਬੀਜੂ । ਜਗਤੇਸ਼ੁਰ ਉਪ” ਉਰ ਨ ਸਹੀਚੂ? ॥੨੧॥ 


ਇਕ ਦਿਨ ਜੋਗੀ ਜਾਚਤ£ ਫਿਰਤੇ ।ਗੁਰੂ ਸਬਦ ਕੋ ਗਾਵਨ ਕਰਤੇ । 
ਹਾਥ ਬਿਥੈ ਕਿੰਗੁਰੀ ਕੋ ਲੀਨੇ । ਰੀਝ ਬਜਾਵਹਿਂ ਪ੍ਰੇਮਟਿ' ਭੀਨੇ” ॥੨੨॥ 


ਫਿਰਤ ਫਿਰਤ ਪਹੁੰਚੇ ਤਿਹ' ਥਾਨੀ।ਬੈਠਯੋ ਜਹਾਂ ਮੰਦਮਤਿਦ ਮਾਨੀ । 
ਸਬਦ ਸੁਨਤ ਮਤਸਰ'£ ਬਹੁ ਧਾਰੀ। ਜਨੁ'' ਬਿਖੁ ਦੇਤ ਹੋਤ ਦੁਖ ਭਾਰੀ॥੨੩॥ 


ਪ੍ਰਭੁਤਾ ਮਦਾਂ? ਅੰਧਾ ਅੱਗਯਾਨੀ। ਸੰਤਨ ਤੇ ਬੇਮੁਖ ਸੁਖ ਹਾਨੀਂ?। 
ਛਾਤੀ ਜਰਤ'“ ਮਹਾਂ ਦੁਖ ਪਾਵਤ। ਤਬ ਜੋਗੀ ਇਹ ਤੁਕ ਥੇ ਗਾਵਤ ॥੨੪॥ 


5।। 53000 8001 5001 603/ ਤੁ ੧3101500੫੧)60011.60।। 


ਅਧਿਆਇ 30 ਕਰਤਾਰਪੁਰ ਵਸਾਉਣਾ 


ਸੰਨਿਆਸੀ, ਬ੍ਰਹਮਚਾਰੀ, ਗ੍ਰਿਹਸਤੀ, ਤਪੱਸਵੀ, ਵੈਰਾਗੀ, ਬਾਨਪ੍ਰਸਤੀ, ਜੋਗੀ ਅਤੇ ਜੋ 
ਵੈਸ਼ਨੋ (ਆਦਿ) ਲੋਕ ਸਨ, ਸਾਰੇ ਹਿੰਦੂ (ਅਤੇ) ਮੁਸਲਮਾਨ, (ਹਰ) ਕੋਈ (ਇੱਥੇ 
ਆਉਂਦੇ) ॥੧੭॥ 


ਜੋ ਵੀ ਕੋਈ ਆਣ ਕੇ ਸਕੇ (ਪੇਸ਼) ਕਰਦਾ, ਤੁਰੰਤ ਹੀ ਪ੍ਰਭੂ ਜੀ (ਗੁਰੂ ਜੀ) ਉਨ੍ਹਾਂ ਦੇ ਉੱਤਰ 
ਦੇ ਦਿੰਢੇ, (ਉਹ ਲੋਕ ਉੱਤਰ) ਸੁਣ ਕੇ ਆਪਣੇ ਮਨਾਂ! ਵਿੱਚ ਸ਼ਰਧਾ ਧਾਰਨ ਕਰ ਲੈਂਦੇ । ਉਹ - 
(ਗੁਰ) ਸ਼ਬਦ (ਬਾਣੀ) ਲਿਖ ਲੈਂਦੇ ਸਨ ਤੇ ਫੇਰ ਵਿਚਾਰਦੇ ਸਨ। ॥੧੮॥ 


ਦੋਹਰਾ 
ਲਾਹੌਰ ਸ਼ਹਿਰ ਦੇ ਬਹੁਤ ਜਣੇ ਸਿੱਖ-ਸੇਵਕ ਗੁਰੂ ਜੀ ਕੋਲ ਆਏ । ਉਹ ਨਾਮ, ਦਾਨ (ਅਤੇ) 
ਇਸ਼ਨਾਨ ਨੂੰ ਦ੍ਰਿੜ੍ਹ ਕਰਨਾ ਸਿੱਖਦੇ ਸਨ (ਅਤੇ) ਕੀਰਤਨ ਕਰਿਆ ਕਰਦੇ ਸਨ। ॥੧੯। 


ਚੌਪਈ 

ਉਸ ਨਗਰ ਵਿੱਚ ਇੱਕ ਕਰੋੜੀਆ ਖੱਤਰੀ ਰਹਿੰਦਾ ਸੀ। ਉਹ (ਗੁਰੂ ਜੀ ਦੀ) ਵਡਿਆਈ 
ਸੁਣ-ਸੁਣ ਕੇ ਹਿਰਦੇ ਵਿੱਚ ਬਹੁਤ ਜ਼ਿਆਦਾ ਕਰੋਧ£ ਕਰਦਾ। ਡਰਦਾ ਮਾਰਿਆ, ਕੋਈ ਵੀ 
ਉਸ ਦੇ ਸਾਹਮਣੇ ਗੁਰੂ ਜੀ ਦੀ ਉਪਮਾ (ਸੋਭਾ) ਨਾ ਕਰਦਾ। ॥੨੦॥ 


ਰਘੁਬਰ (ਰਾਮਚੰਦਰ) ਦੇ (ਪਹਿਲੇ) ਪੁੱਤਰ (ਲਊ) ਦੀ ਰਾਜਧਾਨੀ (ਭਾਵ ਲਾਹੌਰ) ਦੇ ਬਹੁਤੇ 
ਲੋਕਾਂ ਵਿੱਚ ਉਹ (ਕਰੋੜੀਆ) ਪਰਧਾਨ (ਮੋਹਰੀ) ਸੀ। ਇਹ ਮੂਰਖਾੰ (ਕਰੋੜੀਆ) ਉਨ੍ਹਾਂ `ਤੇ 
ਹਕੂਮਤ ਕਰਦਾ ਸੀ। ਉਹ, ਜਗਤ ਦੇ ਈਸ਼ਵਰ ਗੁਰੂ ਜੀ ਦੀ ਉਪਮਾ” ਹਿਰਦੇ ਵਿੱਚ ਨਹੀਂ ਸੀ 
ਸਹਾਰਦਾ>। ॥੨੧॥ 


ਇੱਕ ਦਿਨ ਜੋਗੀ ਮੰਗਦੇਓ ਫਿਰਦੇ ਸਨ (ਤੇ ਉਹ) ਗੁਰੂ ਜੀ ਦੇ ਸ਼ਬਦ ਨੂੰ ਗਾ ਰਹੇ ਸਨ। ਉਨ੍ਹਾਂ 
ਨੇ ਹੱਥ ਵਿੱਚ ਕਿੰਗ ਲਈ ਹੋਈ ਸੀ। ਉਹ ਪ੍ਰੇਮ ਵਿੱਚ ਲੀਨੰ ਹੋਏ, ਰੀਝ ਨਾਲ ਕਿੰਗਰੀ ਵਜਾ 
ਰਹੇ ਸਨ। ॥੨੨॥ 


ਘੁੰਮਦੇ-ਘੁੰਮਾਉਂਦੇ ਉਹ ਉਸ ਥਾਂ ਪਹੁੰਚ ਗਏ , ਜਿੱਥੇ ਮੂਰਖਮੱਤ£, ਵਾਲਾ ਹੰਕਾਰੀ? ਬੈਠਾ 
ਸੀ । ਉਹ ਉਥੇ ਬੈਠ ਗਏ । ਸ਼ਬਦ ਸੁਣ ਕੇ (ਉਸ ਕਰੋੜੀਏ ਨੂੰ) ਬਹੁਤ ਈਰਖਾ” ਆ 
ਗਈ, ਜਿਵੇ” ਕਿਸੇ ਮਨੁੱਖ ਨੂੰ ਵਿਹੁ ਦੇਣ ਨਾਲ ਬਹੁਤ ਭਾਰੀ ਕਸ਼ਟ ਹੋ ਜਾਂਦਾ ਹੈ। ॥੨੩॥ 


(ਉਹ) ਅੰਨ੍ਹਾ ਅਤੇ ਮੂਰਖ, ਵਡਿਆਈ ਦੇ ਨਸ਼ੇ'£(ਹੰਕਾਰ) ਵਿੱਚ ਵਿਚਾਰਹੀਣ ਹੈ ਗਿਆ ਸੀ । 
ਸੰਤਾਂ ਤੋਂ ਬੇਮੁੱਖ ਹੋਏ ਨੂੰ, ਸੁੱਖਾਂ ਦਾ ਘਾਟਾ? ਹੀ ਘਾਟਾ ਹੁੰਦਾ ਹੈ। (ਸੋ ਉਸ ਦੇ) ਸੀਨੇ ਵਿੱਚ 
ਜਲਨਾਂ“ ਪੈਦਾ ਹੋਣ ਕਰਕੇ, ਉਹ ਬਹੁਤ ਦੁਖੀ ਹੋ ਗਿਆ ਸੀ। ਉਸ ਵੇਲੇ ਜੋਗੀ ਇਹ ਤੁਕ 
ਗਾਉਂਦੇ ਸਨ। ॥੨੪॥ 


5।। 53000 38000 50101 ਹ। ੬0੫9 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਮਾ ੭ਖਵਾਕਾ %? 9$ 
ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ॥ 
ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ॥ 
ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ॥ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ ੨॥ 
(ਗੁ. ਗ੍ਰੰ. ਸਾਹਿਬ, ਪੰਨਾ ੯੫੩) 


ਦੋਹਰਾ 
ਸੁਨਕੇ ਰਿਸਾਂ ਭਰ ਕਹਤ ਭਾ “ਹਿੰਦੂ ਕਿਏ ਖੁਆਰ। 
ਤੁਰਕਨ ਕੇਰ ਈਮਾਨ ਗਾ?, ਉਸਤਤਿ ਕਰਤ ਉਚਾਰ॥੨੫॥ 


ਚੌਪਈ 
ਕੋ ਨਾਨਕ? ਮੈ ਪਿਖਯੋ ਨ ਜਾਨਾ।ਜਿਸ ਜਸ ਕਹਿ ਹਿੰਦੂ ਤੁਰਕਾਨਾ। 
ਜਹਿਂ' ਤਹਿ' ਕੀਰਤਿ ਹੋਤ ਘਨੇਰੀ। ਸਮਝ ਬਿਥੈ? ਕੁਛ ਆਇ ਨ ਮੇਰੀ॥੨੬॥ 


ਕੋ ਐਸਾ ਕਲਿ ਕਾਲ ਮਝਾਰੀ।ਸਰਬ ਭਏ ਜਿਨ ਕੇ ਅਨੁਸਾਰੀ”। 
ਮੈ ਕੀਨੀ ਇਹ ਰੀਤ ਪਰੇਖੀ£।ਭੇ ਸੇਵਕ ਸਭ ਦੇਖਾ ਦੇਖੀ॥੨੭॥ 


ਚਲੇ ਕੁਚਾਲ” ਚਾਲ ਨਿਜ ਤਯਾਗੀ। ਇਹ ਬਿਧਿ ਮੋਹਿ ਭਲੀ ਨਹਿ ਲਾਗੀ। 
ਔਰਨ ਕੋ ਕਯਾ ਦੋਸ਼ ਅਲਾਵੋਂ । ਜਿਨਹਿ ਚਲਾਏ ਤਿਨ ਗਹਿ ਲਯਾਵੋਂ॥੨੮॥ 


ਕਰਕੈ ਕੈਦ ਸੀਖ ਸੁਭ ਦੇਊਂ। ਤਿਹ' ਮਨ ਮਤੋ ਸਰਬ ਬਰਜੇਊਂ?”। 
ਅਸ ਕਹਿ ਅਪਨੀ ਸਭਾ ਮਝਾਰੀ। ਨਿਜ ਸੇਵਕ ਤਬ ਲੀਨ ਹਕਾਰੀ'?॥੨੯॥ 


ਕਹਯੋ “ਤੁਰੰਗਨ ਪਰ,ਅਬ ਜਾਈ।ਪਾਇ ਜ਼ੀਨ'',ਆਨਹੁ ਇਹ ਥਾਂਈਂ”। 
ਸੁਨਤ ਦਾਸ ਲਯਾਯੋ ਤਤਕਾਲਾ।ਲਗਯੋ ਚੜ੍ਹਨ ਜਿਸ ਦਰਪ'? ਬਿਸਾਲਾ॥ ੩੦॥ 


5।। 53000 8001 5001 6109 ੧3101500੫੧)6011.60।। 


ਅਧਿਆਇ 30 ਕਰਤਾਰਪੁਰ ਵਸਾਉਣਾ 


ਸੰ ਮੁਥ ਵਾਕ ਖਾਤਲ਼ਾਗੀੰ ਘਹਿਨਨ / 

ਗੁਰੂ ਜੀ ਫ਼ਰਮਾਉਂਦੇ ਹਨ, ਹੇ ਇਨਸਾਨ! ਤੂੰ ਸੱਚਾ ਉਪਦੇਸ਼ ਸਰਵਣ ਕਰ । ਵਹੀ-ਖਾਤਾ ਕੱਢ, ਜਦ 
ਇਨਸਾਫ਼ ਕਰਨ ਬੈਠਾ, ਵਾਹਿਗੁਰੂ ਤੇਰੇ ਕੋਲੋਂ ਤੇਰਾ ਹਿਸਾਬ-ਕਿਤਾਬ ਪੁੱਛੇਗਾ। ਸਾਹਿਬ ਦੇ ਬਾਗ਼ੀ, 
ਜਿਨ੍ਹਾਂ ਦੇ ਜ਼ਿੰਮੇ ਬਕਾਇਆ ਹੈ, ਬੁਲਾਏ ਜਾਣਗੇ । ਮੌਤ ਦਾ ਦੂਤ ਅਜ਼ਰਾਈਲ ਉਨ੍ਹਾਂ ਨੂੰ ਸਜ਼ਾ ਦੇਣ 
ਲਈ ਮੁਕੱਰਰ ਕੀਤਾ ਜਾਵੇਗਾ । ਤੰਗ ਗਲੀ ਅੰਦਰ ਫਸੇ ਹੋਇਆਂ ਨੂੰ, ਕੋਈ ਰਸਤਾ, ਬਚਾਅ 
(ਆਉਣ ਤੇ ਜਾਣ ਦਾ) ਨਹੀਂ' ਦਿੱਸਣਾ । ਹੇ ਨਾਨਕ! ਝੂਠ ਦਾ ਖ਼ਾਤਮਾ ਹੋ ਜਾਵੇਗਾ ਤੇ ਅੰਤ ਵਿੱਚ 
ਸੱਚ ਹੀ ਪਰਬਲ ਹੋਵੇਗਾ । (ਗੁ. ਗੁੰ. ਸਾਹਿਬ, ਪੰਨਾ 953) 


ਦੋਹਰਾ 


(ਇਹ ਸ਼ਬਦ) ਸੁਣ ਕੇ ਗੁੱਸੇ ਨਾਲ ਭਰਿਆ ਹੋਇਆ (ਉਹ) ਕਹਿਣ ਲੱਗਾ, “ਹਿੰਦੂਆਂ ਨੂੰ 
ਖ਼ੁਆਰ ਕੀਤਾ ਗਿਆ ਹੈ। ਮੁਸਲਮਾਨਾਂ ਦਾ ਵੀ ਈਮਾਨ ਖ਼ਤਮ? ਹੋ ਗਿਆ। ਅਚਰਜ ਦੇਖੋ 
ਇਹ ਉਸ ਦੀ ਉਸਤਤ ਦਾ ਉਚਾਰਨ ਕਰਦੇ ਹਨ। ॥੨੫॥ 


ਚੌਪਈ 

ਕੌਣ ਨਾਨਕ ਹੈ? ਮੈਂ' ਤਾਂ ਕਦੇ ਵੇਖਿਆ-ਜਾਣਿਆ ਨਹੀਂ, ਜਿਸ ਦੀ ਮਹਿਮਾ ਹਿੰਦੂ ਅਤੇ 
ਮੁਸਲਮਾਨ ਦੋਵੇਂ ਹੀ ਕਰਦੇ ਹਨ। ਜਿੱਥੇ-ਕਿੱਥੇ ਉਸ ਦੀ ਬਹੁਤ ਵਡਿਆਈ ਹੁੰਦੀ ਹੈ। ਮੇਰੀ 
ਤਾਂ ਸਮਝ ਵਿੱਚ” ਕੁਝ ਨਹੀਂ ਆਉਂਦਾ। ॥੨੬॥ 


ਕਲਜੁਗ ਵਿਚ ਅਜਿਹਾ ਕੌਣ” ਹੈ ਜਿਸ ਦੇ ਪਿੱਛੇ” ਸਾਰੇ ਲੋਕ ਹੀ ਚੱਲਣ ਲੱਗ ਪਏ ਹਨ। ਮੈਂ 
ਕਰੋੜੀਏ ਨੇ ਇੱਥੇ ਪਰਖਣ£ ਵਾਲੇ (ਸਾਰੇ) ਢੰਗ (ਲਾਗੂ) ਕੀਤੇ ਹਨ। ਸਾਰੇ ਹੀ ਲੋਕ ਦੇਖਾ- 
ਦੇਖੀ ਉਸ ਦੇ ਸੇਵਕ ਬਣ ਗਏ ਹਨ। ॥੨੭॥ 


ਲੋਕ ਆਪਣੀ ਰੀਤ ਤਿਆਗ ਕੇ ਗ਼ਲਤ-ਰਾਹ” `ਤੇ ਚੱਲ ਪਏ ਹਨ। ਇਹ ਢੰਗ ਮੈਨੂੰ ਚੰਗਾ 
ਨਹੀਂ ਲੱਗਿਆ। ਹੋਰਨਾਂ ਨੂੰ ਮੈਂ ਕੀ ਦੋਸ਼ ਦੇਵਾਂ? ਜਿਸ ਨੇ ਇਹ ਲੋਕ, ਕੁਚਾਲੇ ਚਲਾਏ ਹਨ, 
ਉਸੇ ਨੂੰ ਹੀ ਫੜ ਕੇ ਲੈ ਆਵਾਂ। ॥੨੮॥ 


(ਉਸ ਨੂੰ) ਕੈਦ ਕਰਕੇ, ਚੰਗੀ ਨਸੀਹਤ ਦੇਵਾਂ। ਉਸ ਦੀ ਫੈਲਾਈ ਹੋਈ ਸਾਰੀ ਮਨਮੱਤ ਰੋਕ” 
ਦੇਵਾਂ।” ਇਸ ਤਰਾਂ ਆਖ ਕੇ ਉਸ ਨੇ ਆਪਣੀ ਸਭਾ ਵਿੱਚ ਆਪਣੇ ਸੇਵਕ ਨੂੰ, ਉਸੇ ਵੇਲੇ 
ਸੱਦ! ਲਿਆ। ॥੨੯॥ 


ਉਹਨੂੰ ਆਖਿਆ, “ਹੁਣੇ ਜਾਹ ਤੇ ਘੋੜਿਆਂ ਉੱਤੇ ਕਾਠੀਆਂ'' ਪਾ ਕੇ ਇਸੇ ਥਾਂ `ਤੇ ਲੈ 


ਆਉ। ” ਇਹ ਸੁਣ ਕੇ ਨੌਕਰ ਤੁਰੰਤ ਹੀ ਘੋੜੇ ਲੈ ਆਇਆ। (ਉਹ) ਜਿਸ ਨੂੰ ਕਿ ਬਹੁਤ 
ਹੰਕਾਰ? ਸੀ, ਘੋੜੀ `ਤੇ ਚੜ੍ਹਨ ਲੱਗਿਆ। ॥੩੦॥ 


5।। 53000 38000 50101 ਹ। ੬099 ਨ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦਿਯੋ ਰਕਾਬ ਬਿਖੈ ਪਗ ਜਬਹੀ। ਸਬਲ' ਤੁਰੰਗਨ ਫਰਕੀ ਤਬਹੀ। 
ਨਹੀਂ ਸਮ੍ਹਾਰਜੇ ਤਿਹ ਛਿਨ ਖੱਤਰੀ। ਗਿਰਯੋ ਧਰਨਿ ਪਰ ਪਗਿਯਾ ਉਤਰੀ॥ ੩੧॥ 


ਲਖਯੋ ਕੁਸੌਂਨ£ ਰਿਦੇ ਮਹਿ' ਤਾਹੂ ।ਬਹੁਰ ਨ ਚਢੋ ਰਹਯੋ ਘਰ ਮਾਂਹੂ। 
ਨਿਕਟਿ ਜਿ ਨਰ ਸਮਝਾਵਨ ਕੀਨੋ।'ਮਹਾਂ ਪੁਰਖੁ ਸ੍ਰੀ ਨਾਨਕ ਚੀਨੋ? ॥੩੨॥ 


ਕਰਯੋ ਨਿਰਾਦਰ” ਸੁਨਤ ਨ ਕਾਈ।ਕਹੈ “ਕਿ ਗਹੋ' ਭੋਰ ਕੋ ਜਾਈ”। 
ਰਜਨੀ” ਕਰ ਬਿਤੀਤ ਸੋ ਮੂਢਾ। ਅਗਲੇ ਦਿਨ ਮਹਿ' ਭਯੋ ਅਰੂਢਾ ॥੩੩॥ 


ਗਮਨੇ ਬ੍ਰਿੰਦ£ ਸੰਗ ਨਰ ਤਾਂਹੀ। ਆਵਤ ਭਏ ਸਰਬ ਮਗ ਮਾਂਹੀ। 
ਸ੍ਰੀ ਪ੍ਭੁ ਰਹੇ ਕਿਤਕ ਜਬ ਦੂਰੀ ।ਭਯੋ ਅੰਧ ਨਹਿ ਪਿਖਤ ਹਦੂਰੀ” ॥੩੪॥ 


ਗਰਬ ਹਾਂਨ ਭਾ, ਪੀੜਾ ਬਯਾਪੀ। ਬੋਲ ਨ ਸਕਹਿ ਨਿੰਦ ਕਰ ਪਾਪੀ। 
ਤਬ ਸਮਝਯੋ ਮਨ ਮੂਰਖ ਮਾਨੀ$।-- ਦੀਰਘ ਕਲਾਵਾਨ ਗੁਨਖਾਂਨੀ॥ ੩੫॥ 


ਲੋਕ ਬਹੋਰ£ ਰਹੇ ਮੁਝ ਤਾਂਈ । ਮਾਨੀ ਮੈਂ ਨ ਕਰੀ ਦੁਸ਼ਟਾਈ। 
ਬਹੁ ਨਰ ਕੋ ਜਿਹ” ਕਹਯੋ ਨ ਭਾਵਤ।ਮਮ ਸਮਾਨ ਦੁਖਿ ਹਰੈ ਪਛੁਤਾਵਤ।੩੬। 


ਗੁਨਤ ਬਿਸੂਰਤ'' ਗਮਨਤ ਜਬਹੀ। ਨਿਰਖੀ ਨਰਨ ਨੈਨ ਗਤਿ2 ਤਬ ਹੀ। 
ਭਯੋ ਦੀਨ ਬੋਲਯੋ ਪਛੁਤਾਈ। “ਅਬ ਤਿਨਕੀ ਮੈਂ ਮਹਿਮਾ ਪਾਈ॥ ੩੭॥ 


ਜਸਾਂ? ਤੁਮ ਕਹਤਿ ਹੁਤੇ ਤਸ ਦੇਖਾ।ਭਯੋ ਅੰਧ ਮੈ ਕੀਨ ਪਰੇਖਾ। 
ਮਹਾਂ ਪੁਰਖ ਸੋਂ ਮਤਸਰ'“ ਧਾਰੀ।ਤਿਹ ਕੋ ਫਲ ਪ੍ਰਾਪਤਿ ਦੁਖ ਭਾਰੀ॥ ੩੮॥ 


5।। 53000 8001 5001 61103 ੧3101500੫੧)60011.60।। 


ਅਧਿਆਇ 30 ਕਰਤਾਰਪੁਰ ਵਸਾਉਣਾ 


ਜਿਉਂ' ਹੀ ਉਹਨੇ ਰਕਾਬ ਵਿੱਚ ਪੈਰ ਪਾਇਆ। ਨਰੋਈ'-ਘੋੜੀ ਉਸੇ ਵੇਲੇ ਫੜਕ (ਤ੍ਭਕ)ਗਈ। 
ਉਸ ਸਮੇ' ਖੱਤਰੀ (ਕਰੋੜੀਆ) ਸੰਭਲ ਨਾ ਸਕਿਆ ਤੇ ਉਹ ਧਰਤੀ 'ਤੇ ਡਿੱਗ ਪਿਆ, ਉਸ 
ਦੀ ਪੱਗ ਲੱਥ ਗਈ। ॥੩੧॥ 


ਹਿਰਦੇ ਵਿੱਚ ਭੈੜਾ-ਸ਼ਗਨ£ ਜਾਣ ਕੇ ਉਹ ਫੇਰ (ਘੋੜੀ 'ਤੇ) ਨਾ ਚੜ੍ਹਿਆ ਤੇ ਘਰੇ ਹੀ ਰਿਹਾ। 
ਜੋ ਲੋਕ ਨੇੜੇ ਸਨ, ਉਨ੍ਹਾਂ ਨੇ ਉਸ ਨੂੰ ਸਮਝਾਇਆ ਅਤੇ ਕਿਹਾ, “ਸ੍ਰੀ ਗੁਰੂ ਨਾਨਕ ਦੇਵ ਜੀ 
ਨੂੰ ਮਹਾਂਪੁਰਖ ਜਾਣੋਂ ॥੩੨॥ 


ਤੂੰ ਉਨ੍ਹਾਂ ਦਾ ਨਿਰਾਦਰ ਕਰ ਦਿੱਤਾ ਹੈ। ” ਪਰ ਉਸ ਨੇ ਕੋਈ ਵੀ ਨਾ ਸੁਣੀ (ਸਗੋਂ) ਬੋਲਿਆ, 
“ਕੱਲ੍ਹ ਸਵੇਰ ਨੂੰ ਜਾ ਕੇ ਫੜ ਲਵਾਂਗਾ। ” ਉਸ ਮੂਰਖ ਨੇ ਰਾਤ” ਗੁਜ਼ਾਰੀ ਤੇ ਅਗਲੇ ਦਿਨ ਉਹ 
(ਫੇਰ) ਚੜ੍ਹ ਪਿਆ। ॥੩੩॥ 


ਲੋਕਾਂ ਦੀ ਟੋਲੀ£ ਵੀ ਨਾਲ ਚੱਲ ਪਈ। ਸਾਰੇ, ਰਸਤੇ `ਤੇ (ਚੱਲੇ) ਆ ਰਹੇ ਸਨ । ਜਦੋਂ ਗੁਰੂ 
ਜੀ ਕੁਝ-ਕੁ ਦੂਰ ਰਹਿ ਗਏ ਤਾਂ ਉਹ ਕਰੋੜੀਆ ਅੰਨ੍ਹਾ ਹੋ ਗਿਆ ਤੇ ਉਹਨੂੰ ਹਜ਼ੂਰ (ਗੁਰੂ ਜੀ) 
ਦੇ ਸਨਮੁੱਖ ਕੁਝ ਦਿਖਾਈ ਨਾ ਦਿੱਤਾ। ॥੩੪॥ 


ਅਜਿਹੀ ਪੀੜਾ ਆਣ ਪਈ ਕਿ ਉਸ ਦਾ ਸਾਰਾ ਹੰਕਾਰ ਨਸ਼ਟ ਹੋ ਗਿਆ। ਨਿੰਦਾ ਕਰਨ ਵਾਲਾ 
ਪਾਪੀ ਹੁਣ ਬੋਲ ਵੀ ਨਹੀਂ ਸੀ ਸਕਦਾ। ਮੂਰਖ ਹੰਕਾਰੀ$ ਤਦ ਆਪਣੇ ਮਨ ਵਿੱਚ ਸਮਝ ਗਿਆ 
(ਕਿ) -ਗੁਣਾਂ ਦੀ ਖਾਣ ਗੁਰੂ ਜੀ ਕੋਈ ਵੱਡੇ ਸ਼ਕਤੀਵਾਨ ਹਨ। ॥੩੫॥ 


ਮੈਨੂੰ ਲੋਕ ਮੋੜ (ਵਰਜ)” ਵੀ ਰਹੇ, ਪਰ ਮੈਂ ਹੀ ਕਿਸੇ _ਦੀ ਨਾ ਮੰਨੀ, (ਸਗੋਂ) ਬਦੀ ਕੀਤੀ ਹੈ। 
ਜਿਸਾਂ? ਬੰਦੇ ਨੂੰ, ਬਹੁਤੇ ਲੋਕਾਂ ਦਾ ਆਖਿਆ ਚੰਗਾ ਨਹੀਂ ਲੱਗਦਾ, ਉਹ ਅੰਤ ਨੂੰ ਮੇਰੇ ਵਾਂਗ 
ਦੁਖੀ ਹੋ ਕੇ ਪਛਤਾਉਂਦਾ ਹੀ ਹੈ-। ॥੩੬॥ 


ਜਦ ਉਹ ਇਸ ਤਰਾਂ ਸੋਚਦਾ ਤੇ ਝੂਰਦਾ' ਜਾ ਰਿਹਾ ਸੀ ਤਾਂ ਲੋਕਾਂ ਦੀਆਂ ਨਜ਼ਰਾਂ ਨੇ ਉਸ 
ਦੀ ਹਾਲਤਾਂ? ਓਦੋੱ' ਹੀ ਪਛਾਣ ਲਈ ਸੀ। (ਤਾਂ ਉਹ) ਨਿਮਾਣਾ ਜਿਹਾ ਹੋ ਕੇ, ਪਛਤਾਉਂਦਾ 
ਹੋਇਆ ਬੋਲਿਆ, “ਮੈਂ' ਹੁਣ ਉਨ੍ਹਾਂ ਦੀ ਵਡਿਆਈ ਜਾਣ ਲਈ ਹੈ। ॥੩੭॥ 


ਜਿਸਾਂ2 ਤਰਾਂ ਤੁਸੀਂ ਉਨ੍ਹਾਂ ਬਾਰੇ ਕਿ੍‌ਹਾ ਸੀ, ਉਹੋ-ਜਿਹੇ ਹੀ ਮੈ' ਵੇਖ ਲਏ ਹਨ। ਮੈਂ' (ਹੁਣ) 
ਅੰਨ੍ਹਾ ਹੋ ਕੇ, ਪਰਖ ਕਰ ਲਈ ਹੈ। ਮੈਂ ਮਹਾਂਪੁਰਖਾਂ ਨਾਲ ਈਰਖਾ“ ਕੀਤੀ । ਉਸ ਦੇ ਫਲ 
ਵਜੋਂ ਬਹੁਤ ਦੁੱਖ ਪ੍ਰਾਪਤ ਕਰ ਲਿਆ ਹੈ। ॥੩੮॥ 


5।। 53000 8000 50101 4। ੬0 _ % 1੧8001੧1ਇ॥00੫੧60੧8।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚਲ ਸਮੀਪ ਅਬ ਮੁਝ ਬਖ਼ਸ਼ਾਵਹੁ। ਕਹੇ ਕੁਬੋਲ ਸੁ ਛਿਮਾ ਕਰਾਵਹੁ । 
ਮੈਂ ਅਬ ਦਾਸ, ਪਰੋੱ' ਤਿਨ ਪਾਈ। ਹੋਵੌ' ਸਿੱਖ,ਰਖੈਂ ਸ਼ਰਣਾਈ”॥੩੯॥ 


ਸੁਨ ਕੈ ਨਰਨ ਸਰਬ ਸਮਝਾਯੋ। “ਅਬ ਤੋ ਪਤਾ ਆਪ ਨੈ ਪਾਯੋ। 
ਉਤਰ ਤੁਰੰਗਨ ਤੇ ਇਹ ਥਾਂਈ'।ਬੰਦਨ ਕਰਹੁ ਧਰਨਿ' ਸਿਰ ਲਾਈ॥੪੦॥ 


ਧਰ ਸਰਧਾ ਤੁਮ ਚਲਹੁ ਅਗਾਰੀ।ਪਰਹੁ ਜਾਇਕੈ ਚਰਨ ਮਝਾਰੀ?। 
ਬਖਸ਼ਹਿੰਗੇ ਤੁਝ ਦੀਨ ਦਯਾਲਾ। ਭਗਤਿ ਵਛਲ ਜਿਨਿ ਬਿਰਦ? ਬਿਸਾਲਾ”॥੪੧॥ 


ਤਿਨ ਕੀ ਭਨੀ? ਮਾਨ ਹਰਿ ਮਾਨਾ । ਉਤਰਯੋ, ਮਾਰਗ ਚਰਨ ਚਲਾਨਾ। 
ਨਮੋ ਕਰਹਿ ਪਗ ਪਗ, ਹੈ ਦੀਨਾ। ਅਨਿਕ ਭਾਂਤਿ ਜਸੁ ਬਰਨਨ ਕੀਨਾ॥ ੪੨॥ 


ਕਿਤਕ ਦੂਰ ਤੇ ਊਚ ਪੁਕਾਰਾ। 'ਛਿਮਹੁ ਛਿਮਹੁ ਮੈਂ ਦਾਸ ਤੁਮਾਰਾ। 
ਮਸ਼ਕ? ਗਰਬ ਖਗਪਤਿ£ ਸੋਂ ਧਰਈ। ਰੰਚ” ਮੇਰੂੰ ਕੀ ਸਮਤਾ ਕਰਈ॥੪੩॥ 


ਅਪਨੋ ਤੇਜ ਦਿਖਾਇ ਟਨਾਨੋ?।ਰਵਿ'$ ਕੀ ਪ੍ਰਭੂਤਾ ਕਰਹਿ ਪਛਾਨੋਂ। 
ਤਿਉਂ ਮਤਿਮੰਦ ਲਾਲਸਾ ਮੇਰੀ।ਮੁਖ ਤੇ ਨਿੰਦਾ ਕੀਨ ਘਨੇਰੀ॥੪੪॥ 


ਅਪਰਾਧੀ ਮੈਂ ਪ੍ਰਭੂ ! ਤੁਮਾਰਾ।ਬਖਸ਼ ਲੇਹੁ ਅਬ ਦੀਨ ਦਯਾਰਾ”!”। 
ਰਿਦੇ ਬਿਸੂਰਤ' ਅਸ ਮੁਖ ਬੋਲਹਿ। ਡਗਮਗ ਪਗ ਮਗ ਚਲਤਯੇ ਡੋਲਹਿ॥੪੫॥ 


ਇਕ ਨਰ ਗਹਿ ਕਰ ਤਿਹ ਕੋ ਹਾਥਾ।ਲੇ ਡਾਰਮੋ ਪਗ ਪਰ ਜਗਨਾਥਾ। 
“ਸ਼ਰਨ ਸ਼ਰਨ ਮੈਂ”ਗਿਰਾ ਉਚਾਰੀ। ਪਰਯੋ ਰਹਕੋ ਸਮ '£ ਦੰਡ ਅਗਾਰੀ॥੪੬॥ 


5।। 58000 8001 5010। । 61009" ੧81੧0॥੧੪8ਇ॥0੫੧॥600118.60।। 


ਅਧਿਆਇ 30 ਕਰਤਾਰਪੁਰ ਵਸਾਉਣਾ 


ਹੁਣ (ਉਨ੍ਹਾਂ ਦੇ) ਕੋਲ ਚੱਲ ਕੇ ਮੈਨੂੰ ਬਖ਼ਸ਼ਵਾ ਦਿਉ । ਜਿਹੜੇ ਮੰਦੇ ਬੋਲ ਮੈ ਆਖੇ ਸਨ, 
ਮੈਨੂੰ ਮੁਆਫ਼ੀ ਦਿਵਾ ਦਿਉ । ਮੈਂ' ਹੁਣ ਉਨ੍ਹਾਂ ਦਾ ਦਾਸ ਹਾਂ, ਤੇ ਉਨ੍ਹਾਂ ਦੇ ਚਰਨ-ਕਮਲਾਂ ਵਿੱਚ 
ਢਹਿ ਪਵਾਂਗਾ । ਉਨ੍ਹਾਂ ਦਾ ਸਿੱਖ ਬਣ ਜਾਵਾਂਗਾ, ਉਹ ਮੈਨੂੰ ਆਪਣੀ ਸ਼ਰਨ ਵਿੱਚ ਰੱਖ 
ਲੈਣ।” ॥੩੯॥ 


ਇਹ ਸੁਣ ਕੇ ਸਾਰੇ ਲੋਕਾਂ ਨੇ ਸਮਝਾਇਆ, “ਹੁਣ ਤਾਂ ਤਸੱਲੀ ਕਰ ਦੇਣ ਵਾਲਾ ਪਰਤਾਵਾ ਤੂੰ 
ਆਪ ਹੀ ਪਾ ਲਿਆ ਹੈ। ਘੋੜੀ ਤੋਂ ਇਸੇ ਥਾਂ `ਤੇ ਉਤਰ ਕੇ, ਹੁਣ ਧਰਤੀ” ”ਤੇ ਸਿਰ ਰੱਖ 
ਕੇ ਉਨ੍ਹਾਂ ਨੂੰ ਨਮਸਕਾਰ ਕਰ! ॥੪੦॥ 


ਸ਼ਰਧਾ ਧਾਰ ਕੇ ਤੂੰ ਉਨ੍ਹਾਂ ਦੇ ਹਜ਼ੂਰ (ਸਾਹਮਣੇ) ਚੱਲ ਅਤੇ ਜਾ ਕੇ ਉਨ੍ਹਾਂ ਦੇ ਚਰਨਾਂ ਵਿੱਚ£ 
ਲੇਟ ਜਾ। ਉਹ, ਦੀਨਾਂ ਉੱਪਰ ਦਇਆ ਕਰਨ ਵਾਲੇ, ਜਿਨ੍ਹਾਂ ਦੀ ਕਿ ਮਹਾਨ ਮਰਯਾਦਾ? ਹੈ 
ਭਗਤਾਂ ਦੀ ਰੱਖਿਆ ਕਰਨੀ, ਉਹ ਦਿਆਲੂ ਗੁਰੂ ਜੀ ਤੈਨੂੰ ਵੀ ਅਵੱਸ਼ ਬਖ਼ਸ਼ 
ਦੇਣਗੇ।” ॥੪੧॥ 


ਉਨ੍ਹਾਂ ਲੋਕਾਂ ਦਾ ਆਖਾ” ਮੰਨਦੇ ਹੋਏ, (ਆਪਣੇ) ਹੰਕਾਰ ਨੂੰ ਮਾਰ ਕੇ ਉਹ ਘੋੜੀ ਤੋ ਉਤਰ 
ਕੇ, ਪੈਦਲ ਤੁਰ ਪਿਆ ਤੇ ਅਨਾਥ ਬਣ ਕੇ, ਪੈਰ-ਪੈਰ 'ਤੇ ਨਮਸਕਾਰ ਕਰਦਾ ਰਿਹਾ ਅਤੇ 
ਅਨੇਕ ਤਰਾਂ ਨਾਲ ਗੁਰੂ ਜੀ ਦੀ ਮਹਿਮਾ ਉਚਾਰਨ ਲੱਗਾ। ॥੪੨॥ 


ਉਹ ਕਿੰਨੀ ਦੂਰ ਤੋਂ ਹੀ, ਉੱਚੀ ਬੋਲਿਆ, “(ਮਹਾਰਾਜ!) ਖਿਮਾ ਕਰੋ, ਖਿਮਾ ਕਰੋ ! ਮੈਂ ਆਪ 
ਦਾ ਸੇਵਕ ਹਾਂ। ਮੱਛਰ£, ਅਹੰਕਾਰ ਕਰ ਕੇ ਗਰੂੜ£ ਜਿਹਾ (ਬਣਨ ਦਾ ਦਾਈਆ ਬੰਨ੍ਹਦਾ ਹੈ), 
ਜਿਵੇ ਕਿਣਕਾ” ਸੁਮੇਰ ਪਰਬਤ ਦੀ ਬਰਾਬਰੀ ਕਰਦਾ ਹੋਵੇ । ॥੪੩॥ 


ਟਟਹਿਣਾ? ਆਪਣੀ ਰੌਸ਼ਨੀ ਵਿਖਾ ਕੇ ਜਿਵੇਂ' ਸੂਰਜਾਂ? (ਦੀ ਰੌਸ਼ਨੀ ਦੀ) ਵਡਿਆਈ ਦੀ ਪਛਾਣ 
ਕਰਦਾ ਹੈ, ਤਿਵੇਂ ਹੀ ਮੈਂ, ਮੰਦ-ਸ਼ੁੱਧੀ ਵਾਲੇ ਦੀ ਇੱਛਾ ਸੀ। ਮੈਂ ਆਪਣੇ ਮੂੰਹੋਂ ਆਪ ਦੀ ਬਹੁਤ 
ਨਿੰਦਾ ਕੀਤੀ ਹੈ। ॥੪੪॥ 


ਹੇ ਪ੍ਰਭੂ ! ਗੁਰੂ ਜੀਓ! ਮੈਂ' ਤੁਹਾਡਾ ਦੋਸ਼ੀ ਹਾਂ। ਹੇ ਗ਼ਰੀਬਾਂ ਉੱਪਰ ਦਇਆ ਕਰਨ ਵਾਲਿਓ, 
ਹੁਣ ਤੁਸੀਂ ਮੈਨੂੰ ਬਖ਼ਸ਼ ਲਵੋ। ” ਹਿਰਦੇ ਵਿੱਚ ਝੂਰਦਾ'' ਹੋਇਆ ਇਸ ਪ੍ਰਕਾਰ ਮੁੱਖੋਂ ਬੋਲਦਾ 
ਸੀ। ਲੜਖੜਾਉਂਦੇ ਕਦਮਾਂ ਨਾਲ ਰਾਹ `ਤੇ ਚਲਦਿਆਂ ਉਹ ਡੋਲਦਾ ਸੀ। ॥੪੫॥ 


ਇੱਕ ਆਦਮੀ ਨੇ ਉਸ ਦਾ ਹੱਥ ਫੜ ਕੇ, ਉਹਨੂੰ ਲਿਆ ਕੇ ਜਗਤ ਦੇ ਮਾਲਕ ਗੁਰੂ ਜੀ ਦੇ 


ਚਰਨਾਂ `ਤੇ ਲਿਟਾ ਦਿੱਤਾ। “ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਸ਼ਰਨ ਵਿੱਚ ਹਾਂ!” ਉਹ ਕਹੀ ਜਾ 
ਰਿਹਾ ਸੀ। ਉਹ (ਗੁਰੂ ਜੀ ਦੇ ਅੱਗੇ) ਡੰਡੌਤ'£ ਕਰਦਾ ਹੋਇਆ ਲੰਮਾ ਪਿਆ ਰਿਹਾ ॥੪੬॥ 


5।। 53000 38000 50101 ਹ। ੬099 ਮਾ ੧3101500੫੧)601੧.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕਰ ਬਿਨਤੀ ਬਹੁਤੋ ਘਿਘਆਯੋ।ਬਹੁਰ ਨ ਊਪਰ ਸੀਸ ਉਠਾਯੋ। 
ਕ੍ਰਿਪਾਨਿਧਾਨ ਤਾਸ ਗਤਿ ਦੇਖੀ। ਕਰੁਨਾ ਉਪਜੀ ਰਿਦੇ ਬਿਸੇਖੀਂ' ॥੪੭॥ 


ਕਹਯੋ “ਉਠਹੁ ਖੋਲਹੂ ਨਿਜ ਲੋਚਨ। ਮਨ ਸੋਚਨ ਸਭ ਕਰਹੁ ਬਿਮੋਚਨ”॥ 
ਕ੍ਰਿਪਾ ਯੂਕਤਿ ਬਾਨੀ ਕੋ ਸੁਨ ਕੈ। ਉਠ ਬੈਠਯੋ ਬਖ਼ਸਯੋ ਨਿਜ ਗੁਨ? ਕੈ॥੪੮॥ 


ਨੀਕੇ? ਲਗ੍ਯੋ ਬਿਲੋਕਨ ਤੈਸੇ ।ਹੁਤੀ ਅਗਾਰੀ ਦ੍ਰਿਸ਼ਟਿ ਸੁ ਜੈਸੇ। 
ਹਾਥ ਬੰਦ ਦ੍ਰੈ ਹੈ ਕਰ ਠਾਢੋ”। ਬੋਲਯੋ ਰਿਦੇ ਪ੍ਰੇਮ ਬਹੁ ਬਾਢੋ ॥੪੯॥ 


“ਕ੍ਰਿਪਾ ਧਾਰਿ ਢਿਗ ਅਪਨੇ ਪਾਇਨਾ । ਪ੍ਰਭੂ ਜੀ ਲੀਜੈ ਮੋਰ ਉਪਾਇਨ£। 
ਜਹਿਂ' ਬੈਠੇ ਇਹੁ ਸੁੰਦਰ ਅਵਨੀ”।ਲੇ ਧ੍ਰਮਸਾਲਾ ਕੀਜੈ ਰਵਨੀ$ ॥੫੦॥ 


ਅਪਨੋ ਗ੍ਰਾਮ ਬਸਾਇ ਨਿਰਾਰਾ?। ਸਿਖ ਸੰਤਨ ਕੋ ਦੇਹੁ ਅਹਾਰਾ। 
ਅਪਨ ਨਾਮ ਪਰ ਨਾਂਮ ਧਰੀਜੈ।ਭੇਟ ਲੇਹੁ ਕਿਰਤਾਰਥ'£ ਕੀਜੈ ”॥੫੧॥ 


ਗੁਰ ਕਹਿ 'ਜੇ ਤਵ ਅਸ ਮਨ ਮਾਂਹੀ। ਕਰਹੂ ਸੇਵ ਬਰਜਤ ਕੋ ਨਾਂਹੀ। 
ਸਤਿਸੰਗਤਿ ਕੋ ਹ੍ਹੈ ਬਿਸਰਾਮਾ।ਮਿਲ ਕਰ ਸਿਮਰਹਿੰਗੇ ਹਰਿਨਾਮਾ' ॥੫੨॥ 


ਤਬ ਖੜ੍ਹੀ ਨਿਜ ਮਨੁਜ ਪਠਏ ।ਘਰ ਕੇ ਕਰਨਹਾਰਾਂ' ਬੁਲਵਾਏ । 
ਤਿਹ ਠਾਂ ਤੂਰਨ ਕੀਨ ਤਯਾਰੀ। ਆਨ ਬਸਾਏ ਬਹੁ ਨਰ ਨਾਰੀ॥੫੩॥ 


ਸ੍ਰੀ ਕਰਤਾਰਪੁਰਾ ਧਰ ਨਾਮੂ।ਧਰਮਸਾਲ ਇਕਿ ਰਚਿ ਅਭਿਰਾਮੂ' “। 
ਕਰ ਬਿਨਤੀ ਸਤਿਗੁਰੂ ਅਗਾਰੀ।ਲੇਕਰ ਗਮਨਯੋ ਤਾਂਹਿ ਮਝਾਰੀ॥੫੪॥ 
ਬਹੁ ਸੁੰਦਰ ਪਰਯੰਕ'? ਡਸਾਯੋ। ਊਪਰ ਰੁਚਿਰ'“ ਬਛੌਨਾ ਛਾਯੋ। 

ਤਹਾਂ ਬੈਠਾਇ ਭਾਉ ਕਰ ਭਾਰੀ।ਦੀਪ ਜਗਾਇ ਆਰਤੀ ਉਤਾਰੀ ॥੫੫॥ 


5।। 53000 8001 50101 ਗ 6409 ੧3101500੫੧)6011.60।। 


ਅਧਿਆਇ 30 ਕਰਤਾਰਪੁਰ ਵਸਾਉਣਾ 


ਬੇਨਤੀ ਕਰਕੇ ਬਹੁਤ ਘਿਗਿਆਇਆ (ਤਰਲੇ ਕੱਢੇ)। ਫੇਰ ਉਹਨੇ (ਆਪਣਾ) ਸਿਰ ਉੱਪਰ ਹੀ 
ਨਾ ਚੁੱਕਿਆ। ਜਦ ਕਿਰਪਾ ਦੇ ਭੰਡਾਰ (ਗੁਰੂ ਜੀ ਨੇ) ਉਸ ਦੀ (ਇਹ) ਹਾਲਤ ਵੇਖੀ ਤਾਂ ਉਨ੍ਹਾਂ 
ਦੇ ਹਿਰਦੇ ਵਿੱਚ ਬਹੁਤ' ਦਇਆ ਉਤਪੰਨ ਹੋ ਗਈ। ॥੪੭॥ 


(ਗੁਰੂ ਜੀ ਨੇ) ਕਿਹਾ, “ਉੱਠੋਂ ਤੇ ਆਪਣੀਆਂ ਅੱਖੀਆਂ ਖੋਲ੍ਹੇ ਹਿਰਦੇ ਦੀਆਂ ਸਾਰੀਆਂ ਸੋਚਾਂ 
(ਚਿੰਤਾਵਾਂ) ਦੂਰ ਕਰ ਦਿਉ।” ਦਇਆ-ਭਰਪੂਰ ਬਚਨ ਸੁਣ ਕੇ ਤੇ ਆਪਣੇ-ਆਪ ਨੂੰ 
ਬਖ਼ਸ਼ਿਆ ਹੋਇਆ ਜਾਣ£ ਕੇ, ਉਹ ਉੱਠ ਬੈਠਾ। ॥੪੮॥ 


ਉਹ ਉਹੋ ਜਿਹਾ ਹੀ ਠੀਕ-ਠਾਕ?- ਦੇਖਣ ਲੱਗਾ, ਜਿਹੋ-ਜਿਹਾ (ਉਸ ਨੂੰ) ਪਹਿਲਾਂ ਨਜ਼ਰ 
ਆਉਂਦਾ ਸੀ। ਖੜ੍ਹੇ“ ਹੋ ਕੇ, ਦੋਵੇਂ ਹੱਥ ਜੋੜ ਕੇ, ਹਿਰਦੇ ਵਿੱਚ ਬਹੁਤ ਪ੍ਰੇਮ ਧਾਰ ਕੇ 
(ਕਰੋੜੀਆ) ਬੋਲਿਆ। ॥੪੯॥ 


“ਹੇ ਗੁਰੂ ਜੀਓ! ਕਿਰਪਾ ਕਰ ਕੇ ਮੇਰੀਆਂ ਭੇਟਾਵਾਂ ਆਪਣੇ ਚਰਨਾਂ” ਵਿੱਚ ਪਰਵਾਨ ਕਰ 
ਲਵੋ। ਜਿਸ ਥਾਂ 'ਤੇ (ਆਪ) ਬਿਰਾਜਮਾਨ ਹੋ, ਇਸ ਸੁੰਦਰ ਧਰਤੀ” `ਤੇ (ਇੱਕ) ਰਮਣੀਕ 
ਜਿਹੀ ਧਰਮਸਾਲਾ ਬਣਵਾ ਲਵੋ। ॥੫੦॥ 


ਆਪਣਾ ਵਿਸ਼ੇਸ਼ ਵੱਖਰਾ? ਪਿੰਡ ਵਸਾਉ। ਉਥੇ ਸਿੱਖ ਸੰਤਾਂ ਲਈ ਲੰਗਰ ਲਾਉ। ਆਪਣੇ ਨਾਂ 
ਉੱਤੇ ਇਸ ਪਿੰਡ ਦਾ ਨਾਮ ਰੱਖੋ । ਇਹ ਭੇਟਾਵਾਂ ਲੈ ਕੇ ਮੇਰਾ ਮਨੋਰਥ? ਸਫਲ ਕਰ 
ਦਿਉ।” ॥੫੧॥ 


ਗੁਰੂ ਜੀ ਨੇ ਫ਼ਰਮਾਇਆ, “ਜੇ ਤੇਰੇ ਮਨ ਦੀ ਇਹੀ ਇੱਛਾ ਹੈ ਤਾਂ ਸੇਵਾ ਕਰ, ਕੋਈ ਮਨਾਹੀ 
ਨਹੀਂ। ਸਤਿਸੰਗਤ ਸਥਿਤ (ਸਥਾਪਤ) ਹੋ ਜਾਵੇਗੀ, ਤਾਂ ਫਿਰ ਮਿਲ ਕੇ ਕਰਤਾਰ ਦੇ ਨਾਮ ਦਾ 
ਸਿਮਰਨ ਕਰਿਆ ਕਰਾਂਗੇ। ?” ॥੫੨॥ 


ਉਸੇ ਵੇਲੇ ਖੱਤਰੀ (ਕਰੋੜੀਏ) ਨੇ ਆਪਣੇ ਆਦਮੀ ਭੇਜ ਕੇ ਘਰ ਬਣਾਉਣ' ' ਵਾਲਿਆਂ (ਰਾਜ- 
ਮਿਸਤਰੀ ਆਦਿ) ਨੂੰ ਬੁਲਵਾ ਲਿਆ। ਉਸ ਸਥਾਨ ਉੱਤੇ ਤੁਰੰਤ ਧਰਮਸਾਲਾ ਤਿਆਰ ਕਰਵਾ 
ਦਿੱਤੀ ਅਤੇ ਬਹੁਤ ਮਨੁੱਖ-ਇਸਤਰੀਆਂ ਲਿਆ ਕੇ ਉੱਥੇ ਵਸਾ ਦਿੱਤੇ। ॥੫੩॥ 


ਉਸ ਪਿੰਡ ਦਾ ਨਾਂ, “ਸ੍ਰੀ ਕਰਤਾਰਪੁਰ” ਰੱਖ ਕੇ ਇੱਕ ਸੁੰਦਰ'£ ਧਰਮਸਾਲਾ ਬਣਵਾ ਦਿੱਤੀ 
ਗਈ । ਫੇਰ ਗੁਰੂ ਜੀ ਅੱਗੇ ਬੇਨਤੀ ਕਰ ਕੇ, ਉਨ੍ਹਾਂ ਨੂੰ ਉਸ ਦੇ ਅੰਦਰ ਲੈ ਕੇ ਗਿਆ। ॥੫੪॥ 


ਬਹੁਤ ਸੋਹਣਾ ਪਲੰਘਾਂ? ਡਹਾ ਕੇ ਉਸ ਦੇ ਉੱਪਰ ਸੁੰਦਰ“ ਬਿਸਤਰਾ ਵਿਛਾਇਆ। ਉਸ 


ਉੱਤੇ ਬਹੁਤ ਪ੍ਰੇਮ ਨਾਲ ਗੁਰੂ ਜੀ ਨੂੰ ਬਿਠਾਇਆ ਅਤੇ ਦੀਵੇ ਜਗਾ ਕੇ ਆਰਤੀ ਉਤਾਰੀ 
ਗਈ। ॥੫੫॥ 


5।। 58000 08001 5011 ੬401 ਲੱ ੧81੧01੪8ਇ॥0੫੧॥600118.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਜੈ ਜੈ ਗੁਰ! ਭਗਤਨ ਸੁਖਕਾਰੀ। ਅਸੁਰ ਸੰਘਾਰਨ',ਬੇਦ ਉਬਾਰੀ। 
ਰਾਵਨ ਮਰਦਨ ਕੰਸ ਕੁ ਛੇਦਨ?। ਤੂੰ ਨਰਸਿੰਘ, ਬਾਲੀ ਉਰ ਭੇਦਨ” ॥੫੬॥ 


ਮੈ ਖਲ” ਬਹੁਤ ਖ਼ਤਾ ਤੁਮ ਕੀਨੀ। ਤ੍ਰਾਹਿ `ਤ੍ਰਾਹਿ ਬਖਸ਼ਹੁ ਵਰ ਦੀਨੀ। 
ਅਘ ਤਮ£ ਹਰਨ ਭਾਨੂੰ”,ਗੁੂਰ !ਜਨ ਲਖ। ਨਾਮ ਸਲਲ! ਤਿਨ ਕਹਿ ਕਰ ਮਨ ਝਖ$”॥੫੭॥ 


ਜਗ ਗੁਰ ਬਚਨ ਸੁਨੇ ਜਬ ਐਸੇ। ਗਏ ਕਪਾਟ ਖੂਲ ਦਰ ਜੈਸੇ। 
ਭਗਤਿ ਦਾਨ ਕਹਿ ਦੇ ਗੁਰ ਦੀਨੀ।ਲੈ ਵਰ ਉਮਗ'? ਸੇਵ ਬਹੁ ਕੀਨੀ॥੫੮॥ 


ਇਸ ਪ੍ਰਕਾਰ ਕੀ ਸੇਵਾ ਕਰਕੈ । ਰਹਯੋ ਕਿਤਕ ਦਿਨ ਪ੍ਰੇਮ ਸੁ ਧਰਕੈ। 
ਲੇ ਰਜਾਇ ਪੁਨ ਗਯੋ ਲਹੌਰਾ। ਪਰਸਯੋ ਜਸੁ ਬਿਸਾਲ ਚਹੂੰ ਓਰਾ॥੫੯॥ 


ਜਹਿਂ ਜਹਿਂ ਸੁਨਹਿ'ਂ ਸਿੱਖ ਸਭ ਆਵਹਿ'। ਰਹਹਿ ਨਿਕਟ ਸੇਵਹਿ' ਸੁਖ ਪਾਵਹਿਂ। 
ਬਹੁਰ ਸੁਲਖਣੀ ਸਭ ਸੁਖ ਸਾਂਨੀ'' ।ਆਇਸ'? ਪਤਿ ਕੀ ਪਾਇ ਸਯਾਨੀ॥੬੦॥ 


ਦੋਨੋ ਸੁਤ ਲੇਕਰ ਨਿਜ ਸਾਥਾ। ਆਈ ਚਲ ਸਮੀਪ ਜਗਨਾਥਾ। 
ਸੁੰਦਰ ਸਦਨ ਤਹਾਂ ਬਨਵਾਏ ।ਰਹਨ ਲਗੇ ਸੁਖ ਭੇ ਮਨ ਭਾਏ॥੬੧॥ 


ਬਨੀ ਬਹੁਤ ਨੀਕੀ ਧ੍ਰਮਸਾਲਾ ।ਬੈਠਹਿ' ਤਿਹ ਕੇ ਬੀਚ ਕ੍ਰਿਪਾਲਾ। 
ਨਿਸ ਬਾਸੁਰ'? ਹੈ ਕਿਰਤਨ ਭਾਰੀ।ਪਢਹਿ' ਸ਼ਬਦ ਪੁਨ ਕਰਹਿ' ਬਿਚਾਰੀ॥੬੨॥ 


ਬੋਵਹਿਂ' ਬਹੁਤ ਅੰਨ ਕ੍ਰਿਸ਼ਿ-ਕਾਰੀਂ“।ਪਾਕੇ ਤੇ ਜਬ ਹੋਇ ਤਯਾਰੀ। 
ਆਨਹਿ' ਸਤਿਗੁਰ ਕੇਰ ਅਗਾਰੀ। ਦੇਗ ਚਲਾਵਹਿ' ਤਿਹਨਾਂ ਭਾਰੀ॥੬੩॥ 


5।। 53000 8001 5001 6009 ੧3101500੫੧)60011.60।। 


ਅਧਿਆਇ 30 ਕਰਤਾਰਪੁਰ ਵਸਾਉਣਾ 


“ਹੇ ਭਗਤਾਂ ਨੂੰ ਸੁੱਖ ਦੇਣਹਾਰੇ ਗੁਰੂ ਜੀਓ! (ਤੁਹਾਡੀ) ਜੈ ਜੈ ਕਾਰ ਹੋਵੇ! ਰਾਕਸ਼ਾਂ ਦਾ ਨਾਸ਼ 
ਕਰ ਕੇ ਵੇਦਾਂ (ਗਿਆਨ-ਸਰੋਤ) ਨੂੰ ਬਚਾਉਣ ਵਾਲੇ, ਰਾਵਣ ਨੂੰ ਮਾਰਨ ਵਾਲੇ (ਭਾਵ ਰਾਮ ਹੋ) 
ਤੇ ਕੰਸ ਦਾ ਵਿਨਾਸ਼ ਕਰਨ ਵਾਲੇ (ਭਾਵ 'ਕ੍ਰਿਸ਼ਨ” ਜੀ ਹੋ), ਤੁਸੀਂ ਹੀ ਨਰ-ਸਿੰਘ ਅਤੇ ਬਾਲੀ 
ਦੀ ਛਾਤੀ ਵਿੰਨ੍ਹਣ” ਵਾਲੇ (ਭਾਵ “ਰਾਮ” ਜੀ ਹੋ) । ਹਰ ਰੂਪ ਵਿੱਚ ਤੁਸੀਂ ਹੀ ਹੋ ॥੫੬॥ 


(ਕਰੋੜੀਆ ਬੋਲਿਆ) ਮੈ' ਮੂਰਖ” ਨੇ ਤੁਹਾਡੇ ਨਾਲ ਬਹੁਤ ਅਪਰਾਧ ਕੀਤੇ ਹਨ। ਹੁਣ ਮੇਰੀ 
ਰੱਖਿਆ? ਕਰੋ ਅਤੇ ਵਰ ਦੇ ਕੇ ਮੈਨੂੰ ਬਖ਼ਸ਼ ਦਿਉ। ਹੇ ਗੁਰੂ ਜੀਓ ! ਭਗਤਾਂ ਨੇ ਆਪ ਨੂੰ ਪਾਪਾਂ 
ਰੂਪੀ ਹਨ੍ਹੈਰਾ£ ਦੂਰ ਕਰਨ ਵਾਲਾ ਸੂਰਜ” ਜਾਣਿਆ ਹੈ। ਉਨ੍ਹਾਂ ਨੇ ਨਾਮ ਰੂਪੀ ਜਲਾ ਵਿੱਚ ਮਨ 
ਨੂੰ ਮੱਛ ਬਣਾਇਆ ਹੈ” ॥੫੭॥ 


ਜਿਸ ਵੇਲੇ ਜਗਤ-ਗੁਰੂ ਜੀ ਦੇ ਅਜਿਹੇ ਬਚਨ ਸੁਣੇ ਤਾਂ ਜਿਵੇਂ ਦਰਵਾਜ਼ਾ ਖੁੱਲ੍ਹਦਾ ਹੈ,ਇਉ' 
ਉਸਦਾ (ਕਰੋੜੀਏ ਦਾ) ਕਪਾਟ ਖੁੱਲ੍ਹ ਗਿਆ। ਭਗਤੀ-ਦਾਨ ਆਖ ਕੇ, ਗੁਰੂ ਜੀ ਨੇ ਵਰ ਦੇ 
ਦਿੱਤਾ। ਵਰ ਲੈ ਕੇ ਕਰੋੜੀਆ ਖ਼ੁਸ਼? ਹੋ ਗਿਆ ਤਾਂ ਉਸ ਨੇ ਗੁਰੂ ਜੀ ਦੀ) ਬਹੁਤ ਸੇਵਾ 
ਕੀਤੀ। ॥੫੮॥ ਰ 


ਇਸ ਤਰਾਂ ਦੀ ਸੇਵਾ ਕਰਕੇ (ਉਹ) ਬੜੇ ਪ੍ਰੇਮ ਸਹਿਤ, ਕਿੰਨੇ ਹੀ ਦਿਨ ਉੱਥੇ ਰਿਹਾ। ਫੇਰ 
ਆਗਿਆ ਲੈ ਕੇ ਉਹ ਲਾਹੌਰ ਨੂੰ ਚਲਾ ਗਿਆ। ਇਉਂ (ਗੁਰੂ ਜੀ ਦੀ) ਸੋਭਾ, ਚੌਹੀਂ-ਪਾਸੀ', 
ਬਹੁਤ ਫੈਲ ਗਈ। ॥੫੯॥ 


ਜਿੱਥੇ-ਜਿੱਥੇ ਵੀ ਸਿੱਖ ਸੁਣਦੇ, ਉਹ ਸਾਰੇ ਆ ਜਾਂਦੇ। ਉਹ ਆਉਂਦੇ ਤੇ ਕੋਲ ਰਹਿ ਕੇ (ਗੁਰੂ ਜੀ 
ਦੀ) ਸੇਵਾ ਕਰਕੇ ਸੁੱਖ ਪ੍ਰਾਪਤ ਕਰਦੇ। ਫੇਰ ਸੁਘੜ ਸੁਲੱਖਣੀ ਨੇ ਪਤੀ (ਗੁਰੂ ਜੀ) ਦੀ ਸੁੱਖਾਂ 
ਨਾਲ ਮਿਲੀ” (ਰਲੀ) ਹੋਈ ਆਗਿਆ”? ਪ੍ਰਾਪਤ ਕਰਕੇ। ॥੬੦॥ 


ਦੋਹਾਂ ਪੁੱਤਰਾਂ ਨੂੰ ਆਪਣੇ ਨਾਲ ਲੈ ਕੇ, ਜਗਤ ਦੇ ਮਾਲਕ (ਗੁਰੂ ਜੀ) ਦੇ ਕੋਲ ਚੱਲ ਕੇ ਆਈ। 
(ਗੁਰੂ ਜੀ ਨੇ) ਉਸ ਥਾਂ `ਤੇ ਸੁੰਦਰ ਘਰ ਬਣਵਾਇਆ ਤੇ ਉਹ ਉਥੇ ਮਨਭਾਉਂਦੇ ਸੁੱਖਾਂ ਸਹਿਤ 
ਰਹਿਣ ਲੱਗੇ ॥੬੧॥ 


ਬਹੁਤ ਸੁੰਦਰ ਧਰਮਸਾਲਾ ਬਣ ਗਈ, ਜਿਸ ਵਿੱਚ ਕਿਰਪਾਲੂ (ਗੁਰੂ ਜੀ) ਬੈਠਦੇ ਸਨ। ਦਿਨੇ'?- 
ਰਾਤ ਬਹੁਤ ਕੀਰਤਨ ਹੁੰਦਾ। ਸ਼ਬਦ ਪੜ੍ਹ ਕੇ ਉਸ ਉੱਤੇ ਵਿਚਾਰ ਹੁੰਦੀ। ॥੬੨॥ 


ਖੇਤੀ ਕਰਨ ਵਾਲੇ ਜ਼ਿਮੀਂਦਾਰ'“ ਬਹੁਤ ਅਨਾਜ ਬੀਜਣ (ਉਪਜਾਉਣ) ਲੱਗ ਪਏ। ਜਦ ਫ਼ਸਲ 


ਪੱਕ ਕੇ ਤਿਆਰ ਹੋ ਜਾਂਦੀ ਤਾਂ ਉਹ ਅਨਾਜ ਗੁਰੂ ਜੀਂ ਦੇ ਅੱਗੇ ਲਿਆ ਕੇ ਉੱਥੇ ਬਹੁਤ ਭਾਰੀ 
ਲੰਗਰ ਚਲਾਉਂਦੇ। ॥੬੩॥ 


5।। 53000 38000 50101 ਹ। ੬0੫ ਦਾ ੧3101500੫੧6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


_ਭੂਖਾ ਰਹਿਨ ਨ ਪਾਵੈ ਕੋਈ। ਸਰਬ ਕਾਲ ਮਹਿ' ਭੋਜਨ ਹੋਈ। 
ਇਕਠੇ ਭਏ ਲੋਗ ਬਹੁ ਆਈ। ਦਰਸ਼ਨ ਕਰਹਿ ਜਨਮ ਫਲ ਪਾਈ॥੬੪॥ 


ਹੁਤੋ ਕਰਮ ਕਾਂਡੀ ਇਕ ਦਿਜਬਰ'ਂ । ਸਤਗੁਰ ਢਿਗ ਆਯੋ ਤਬ ਚਲਕਰ। 
ਆਨ ਅਸ਼ੀਰਬਾਦ ਕੋ ਕੀਨੋ2।ਭੂਖ ਬਿਖੈ ਸੋ ਹੁਤੋ ਅਧੀਨੋ ॥੬੫॥ 


ਤਿਹ ਛਿਨ ਦੇਖ ਰਸੋਈ ਤਯਾਰੀ।ਦਿਜ ਸੋਂ ਸ੍ਰੀ ਗੁਰ ਗਿਰਾ ਉਚਾਰੀ। 
“ਛੂਧਾ” ਅਹੈ ਜੇ ਉਦਰ ਮਝਾਰਾ।ਅਚੋ? ਅਹਾਰ ਬਨਯੋ ਅਬ ਤਯਾਰਾ”॥੬੬॥ 


ਦਿਜ ਬੋਲਯੋ 'ਹੋ' ਖਾਤ ਨ ਐਸੇ । ਬਿਨ ਸੰਜਮ£ ਭਾ ਭੋਜਨ ਜੈਸੇ। 
ਕਰਮ ਕਾਂਡ ਕੇ ਮੈਂ ਅਨੁਸਾਰਾ। ਅਤਿ ਸੁਚ ਸੋਂ ਨਿਤ ਕਰੋ ਅਹਾਰਾ॥ ੬੭॥ 


ਧਰਨੀ ਕਉ ਖੁਨ ਕੈ ਇਕ ਹਾਥਾ।ਚੌਂਕਾ ਦੇਵਉ' ਗੋਬਰ ਸਾਥਾ। 
ਆਨੋ' ਅਪਨੇ ਕਰ ਸੋ ਬਾਰੀ। ਸਭ ਸਮਧਾ ਸੋ ਲੇਉ' ਪਖਾਰੀਈ॥੬੮॥ 


ਸਰਬ ਅੰਨ ਜ਼ੁਨ ਕਰੋਂ ਸਵਾਰੀ।ਨਿਜ ਕਰ ਸੰਗ ਅਹਾਰ ਤਯਾਰੀ। 
ਉਚਿਤ ਅਚਨ ਕੇ ਹੋਵਹਿ ਤਬਹੀ। ਕਹੀ ਜਿ ਬਿਧਿ ਬਨ ਆਵਹਿ ਸਬਹੀ॥੬੯॥ 


ਤੁਮਰੀ ਕਰੀ ਨ ਹਮਰੇ ਕਾਜੂ”। ਸੁਨ ਕਰ ਭਨਯੋ?ੈ ਗਰੀਬ ਨਿਵਾਜੂ। 
“ਸ਼ੁਸ਼ਕ ਅੰਨ ਅਬ ਹੇ ਦਿਜ! ਲੀਜੈ। ਨਿਜ ਕਰ ਸੋਂ ਕਰ ਅਚਵਨ ਕੀਜੈ” ॥ ੭੦॥ 


ਲੀਨੋ ਸੀਧਾਂ? ਤਬ ਦਿਜਬਰ ਸੋ। ਖੋਦਨ ਲਗਾ ਧਰਨਿ ਨਿਜ ਕਰ ਸੋੱ। 
ਨਿਕਸੇ ਅਸਤਿ'' ਛੋਰ ਤਿਨ ਥਾਂਈ । ਖੋਦਨ ਲਗਯਮੇ ਅਪਰ ਥਲ ਜਾਈ ॥ ੭੧॥ 


ਨਿਕਸੇ ਅਸਤਿ, ਸੁ ਜਾਨ ਅਪਾਵਨ”2। ਤਿਹ ਤਜ ਗਯੋ ਔਰ ਹੀ ਥਾਵਨ”। 
ਜਹਾਂ ਖੁਨਹਿ ਤਹਿ' ਅਸਤੀ ਨਿਕਸੈਂ। ਹੇਰ ਹੇਰ ਨਰ ਤਿਹ ਕੋ ਬਿਕਸੈੱ2 ॥੭੨॥ 


5।। 53000 8001 5001 6108) ੧8੧0੧੩5॥0॥੫੧00181.60।। 


ਅਧਿਆਇ 30 ਕਰਤਾਰਪੁਰ ਵਸਾਉਣਾ 


ਕੋਈ ਬੰਦਾ ਵੀ ਭੁੱਖਾ ਨਾ ਰਹਿੰਦਾ, ਹਰ ਸਮੇਂ ਲੰਗਰ ਵਰਤਦਾ। ਬਹੁਤ ਸਾਰੇ ਲੋਕ ਇਕੱਠੇ 
ਹੋ ਕੇ ਆਉਂਦੇ ਅਤੇ (ਗੁਰੂ ਜੀ ਦੇ) ਦਰਸ਼ਨ ਕਰਕੇ, ਜੀਵਨ ਦਾ ਫਲ (ਮੁਕਤੀ) ਪ੍ਰਾਪਤ 
ਕਰਦੇ। ॥੬੪॥ 


ਇੱਕ ਕਰਮਕਾਂਡੀ ਬ੍ਰਾਹਮਣ' ਹੁੰਦਾ ਸੀ। ਉਹ ਗੁਰੂ ਜੀ ਕੋਲ ਚੱਲ ਕੇ ਆਇਆ। ਉਹਨੇ ਆ 
ਕੈ ਅਸ਼ੀਰਵਾਦ ਦਿੱਤੀ£। ਉਹ ਭੁੱਖ ਦੇ ਕਾਰਨ ਬਹੁਤ ਨਿਮਰ” ਹੋਇਆ ਸੀ ॥੬੫॥ 


ਉਸ ਵੇਲੇ ਭੋਜਨ ਦੀ ਤਿਆਰੀ ਵੇਖ ਕੇ ਉਸ ਬ੍ਰਾਹਮਣ ਨੂੰ ਗੁਰੂ ਜੀ ਨੇ ਕਿਹਾ, “ਜੇਕਰ ਪੇਟ ਵਿੱਚ 
ਭੁੱਖ“ ਹੈ ਤਾਂ ਹੁਣ ਭੋਜਨ ਤਿਆਰ ਹੈ, ਖਾ? ਲਵੋ। ” ॥੬੬॥ 


ਬ੍ਰਾਹਮਣ ਬੋਲਿਆ, “ਮੈ ਇਉਂ ਨਹੀਂ ਖਾਂਦਾ, ਜਿਸ ਪ੍ਰਕਾਰ ਦਾ ਇਹ ਬੇ-ਮਰਯਾਦਾ£ ਤੋਂ 
(ਤਿਆਰ) ਕੀਤਾ ਹੋਇਆ ਭੋਜਨ ਹੈ। ਮੈਂ ਕਰਮਕਾਂਡ ਦੇ ਮੰਨਣ-ਵਾਲਾ ਹਾਂ, (ਮੈਂ) ਤਾਂ ਹਮੇਸ਼ਾ 
ਬਹੁਤ ਜ਼ਿਆਦਾ ਸੁੱਚ ਸਹਿਤ ਭੋਜਨ ਕਰਦਾ ਹਾਂ। ॥੬੭॥ 


ਧਰਤੀ ਨੂੰ ਇੱਕ-ਹੱਥ ਡੂੰਘਾ ਪੁੱਟ ਕੇ (ਫੇਰ) ਗੋਹੇ ਨਾਲ (ਉਸ ਦੀ) ਲਿਪਾਈ ਕਰਦਾ (ਚੌਂਕਾ 
ਪੂਰਦਾ) ਹਾਂ। ਫੇਰ ਆਪਣੇ ਹੱਥੀਂ ਪਾਣੀ” ਲਿਆਉਂਦਾ ਹਾਂ। ਸਾਰੇ ਬਾਲਣ ਨੂੰ ਵੀ ਧੋ£ ਲੈਂਦਾ 
ਹਾਂ। ॥੬੮॥ 


ਪਹਿਲਾਂ ਸਾਰਾ ਅਨਾਜ ਚੁਗ-ਚੁਗ ਕੇ ਸੁਆਰ ਲੈਂਦਾ ਹਾਂ। ਫੇਰ ਆਪਣੇ ਹੱਥੀਂ ਭੋਜਨ ਤਿਆਰ 
ਕਰਦਾ ਹਾਂ। ਤਾਂ ਹੀ ਉਹ ਖਾਣ ਦੇ ਯੋਗ ਤਿਆਰ ਹੁੰਦਾ ਹੈ । ਜੇਕਰ ਕਿਸੇ ਵਿਧੀ ਅਨੁਸਾਰ 
ਕਾਰਜ ਕੀਤਾ ਜਾਵੇ, ਉਹ ਸਾਰਾ ਹੀ ਸੰਪੂਰਨ ਹੋ ਜਾਂਦਾ ਹੈ। ॥੬੯॥ 


ਤੁਹਾਡਾ ਬਣਾਇਆ (ਭੋਜਨ) ਸਾਡੇ ਕਿਸੇ ਕੰਮ ਨਹੀਂ। ” ਇਹ ਸੁਣ ਕੇ ਗਰੀਬਾਂ ਨੂੰ ਨਿਵਾਜਣ 
ਵਾਲੇ (ਗੁਰੂ ਜੀ) ਬੇਲੇ, “ਹੇ ਬ੍ਰਾਹਮਣ! ਹੁਣ ਸੁੱਕਾ ਅਨਾਜ ਲੈ ਲਵੋ ਤੇ ਆਪਣੇ ਹੱਥਾਂ ਨਾਲ 
ਖਾਣਾ ਤਿਆਰ ਕਰਕੇ ਖਾ ਲਵੋ । ” ॥੭੦॥ 


ਤਾਂ ਬ੍ਰਾਹਮਣ ਨੇ ਉਹ ਰਸਦਾਂ? (ਸੁੱਕਾ ਸੀਧਾ) ਲੈ ਲਈ ਤੇ ਆਪਣੇ ਹੱਥਾਂ ਨਾਲ ਧਰਤੀ ਪੁੱਟਣ 
ਲੱਗ ਪਿਆ। (ਜਿਉਂ ਹੀ) ਉੱਥੇ ਹੱਡੀਆਂ'' ਨਿਕਲ ਆਈਆਂ ਤਾਂ ਉਸ ਥਾਂ ਨੂੰ ਛੱਡ ਕੇ, ਹੋਰ ਥਾਂ 
`ਤੇ ਜਾ ਕੇ ਪੁੱਟਣ ਲੱਗ ਪਿਆ। ॥੭੧॥ 

ਹੱਡੀਆਂ ਨਿਕਲਣ 'ਤੇ ਉਹ ਥਾਂ ਵੀ ਅਪਵਿੱਤਰ? ਜਾਣ ਕੇ ਛੱਡ ਦਿੱਤੀ। ਹੋਰ ਹੀ ਥਾਂ `ਤੇ ਚਲਾ 


ਗਿਆ। ਜਿਸ ਥਾਂ ਨੂੰ ਵੀ ਪੁੱਟੇ, ਉਥੇ ਹੀ ਹੱਡੀਆਂ ਨਿਕਲਣ। ਉਹਨੂੰ ਵੇਖ-ਵੇਖ ਕੇ ਸਾਰੇ ਹੀ 
ਲੋਕ ਹੱਸਣਾ” ਲੱਗ ਪਏ। ॥ ੭੨॥ 


97 


5।। 53000 38001 50101 । ੬09 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਰਬ ਦਿਵਸ ਸੋ ਖੋਦਤ ਰਹਯੋ।ਏਕ ਛੁਧਾ ਦੂਜੋ ਸ਼ਰਮ ਲਹਯੋ। 
ਭਯੋ ਬਿਕਲ”£ ਆਯੋ ਪ੍ਰਭੂ ਪਾਸਾ।ਬੰਦ ਹਾਥ ਕੀਨੀ ਅਰਦਾਸਾ॥ ੭੩॥ 


“ਜਹਾਂ ਅਹਾਰ ਤੁਮਾਰੋ ਹੋਇ। ਦੀਜੈ ਮੋਹਿ ਖਾਇ ਹੈਂ ਸੋਇ। 
ਰਾਵਰ? ਮਹਾਂਪੁਰਖ ਗੁਨਖਾਨੀ। ਮੈ' ਤੁਮਰੀ ਆਇਸ? ਨਹਿ' ਮਾਂਨੀ ॥੭੪॥ 


ਯਾਂ ਤੇ ਖੇਦ ਭਯੋ ਤਨ ਭਾਰੀ। ਅਬ ਮੈਂ' ਹੋ ਤੁਮਰੇ ਅਨੁਸਾਰੀ”। 
ਸੁਨ ਕੈ ਬੋਲੇ ਬਚਨ ਕ੍ਰਿਪਾਲਾ। “ਦਿਜ ਜੂ! ਬੀਤ ਗਯੋ ਸੋ ਕਾਲਾ॥ ੭੫॥ 


ਅਬ ਮੁਖ ਵਾਹਿਗੁਰੂ ਕਹਿ ਲੀਜੈ। ਅਵਨੀ? ਕੋ ਪਾਵਨ£ ਇਉਂ ਕੀਜੈ। 
ਸਾਜ ਰਸੋਈ ਭੋਜਨ ਕਰੀਏ । ਸਭਹੀ ਰਿਦੇ ਭਰਮ ਪਰਹਰੀਏ””॥ ੭੬॥ 


ਤਬਹੀ ਦਿਜ ਨੈ ਆਇਸੁ ਮਾਨੀ। ਕੀਨ ਰਸੋਈ ਭ੍ਰਮ ਕਰ ਹਾਨੀ”। 
ਕਰ ਭੋਜਨ ਕੋ ਜਬ ਢਿਗ ਆਯੋ। ਸ੍ਰੀ ਗੁਰ ਤਬ ਇਕ ਸ਼ਬਦ ਅਲਾਯੋ ॥ ੭੭॥ 


#ਸ਼ੰਤ ਮਹਲਾ $% 

ਸੁਇਨੇ ਕਾ ਚਉਕਾ ਕੰਚਨ ਕੁਆਰ ॥ ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ॥ 
ਗੰਗਾ ਕਾ ਉਦਕੁ ਕਰੰਤੇ ਕੀ ਆਗਿ॥ ਗਰੁੜਾ ਖਾਣਾ ਦੁਧ ਸਿਉ ਗਾਡਿ॥ ੧॥ 
ਰੇ ਮਨ ਲੇਂਖੈ ਕਬਹੂ ਨ ਪਾਇ॥ ਜਾਮਿ ਨ ਭੀਜੈ ਸਾਚ ਨਾਇ॥ ੧॥ ਰਹਾਉ॥ 
ਦਸ ਅਠ ਲੀਖੇ ਹੋਵਹਿ ਪਾਸਿ॥ ਚਾਰੇ ਬੇਦ ਮੁਖਾਗਰ ਪਾਠਿ॥ 
ਪੁਰਬੀ ਨਾਵੈ ਵਰਨਾਂ ਕੀ ਦਾਤਿ॥ ਵਰਤ ਨੇਮ ਕਰੇ ਦਿਨ ਰਾੜਿ॥ ੨॥ 
ਕਾਜੀ ਮੁਲਾਂ ਹੋਵਹਿ ਸੇਖ॥ ਜੋਗੀ ਜੰਗਮ ਭਗਵੇ ਭੇਖ॥ 
ਕੋ ਗਿਰਹੀ ਕਰਮਾ ਕੀ ਸੰਧਿ॥ ਬਿਨੁ ਬੂਝੇ ਸਭ ਖੜੀਅਸਿ ਬੰਧਿ॥੩॥ 
ਜੇਤੇ ਜੀਅ ਲਿਖੀ ਸਿਰਿ ਕਾਰ॥ ਕਰਣੀ ਉਪਰਿ ਹੋਵਗਿ ਸਾਰ॥ 
ਹੁਕਮੁ ਕਰਹਿ ਮੂਰਖ ਗਾਵਾਰ॥ ਨਾਨਕ ਸਾਚੇ ਕੇ ਸਿਫਤਿ ਭੰਡਾਰ॥੪॥੩॥ 

(ਗੁ. ਗੁੰ. ਸਾਹਿਬ, ਪੰਨਾ ੧੧੬੯) 


5।। 53000 8001 5001 6009 ੧3101500੫੧)6011.60।। 


ਅਧਿਆਇ 30 ਕਰਤਾਰਪੁਰ ਵਸਾਉਣਾ 


ਉਹ ਸਾਰਾ ਦਿਨ ਹੀ ਧਰਤੀ ਪੁੱਟਦਾ ਰਿਹਾ। ਇੱਕ ਤਾਂ ਭੁੱਖਾ ਸੀ, ਦੂਜੇ ਥਕਾਵਟ' ਹੋ ਗਈ। 
ਅੰਤ ਉਹ ਬੇਚੈਨ£ ਹੋ ਕੇ ਗੁਰੂ ਜੀ ਕੋਲ ਆਇਆ (ਤੇ) ਹੱਥ ਜੋੜ ਕੇ ਬੇਨਤੀ ਕੀਤੀ। ॥ ੭੩॥ 


“ਜਿੱਥੇ ਤੁਹਾਡਾ ਭੋਜਨ ਬਣਦਾ ਹੈ, ਮੈਨੂੰ ਵੀ ਉਹੋ ਹੀ ਦੇ ਦਿਉ, ਮੈਂ ਉਹੀ ਖਾ ਲਵਾਂ । ਆਪ” 
ਤਾਂ ਮਹਾਂਪੁਰਖ, ਗੁਣਾਂ ਦੀ ਖਾਣ ਹੋ। (ਗੁਰੂ ਜੀ!) ਮੈਂ ਤੁਹਾਡਾ ਹੁਕਮ” ਨਹੀਂ ਮੰਨਿਆ। ॥੭੪॥ 


ਇਸੇ ਕਰਕੇ ਮੇਰੇ ਸਰੀਰ ਨੂੰ ਬਹੁਤ ਕਸ਼ਟ ਹੋਇਆ ਹੈ। ਹੁਣ ਮੈਂ ਤੁਹਾਡੇ ਅਨੁਸਾਰ ਹੀ ਹਾਂ। ” 
ਇਹ ਸੁਣ ਕੇ ਕਿਰਪਾਲੂ (ਗੁਰੂ ਜੀ) ਬੋਲੇ, “ਹੇ ਪੰਡਤ ਜੀ! ਉਹ (ਭੋਜਨ ਵਾਲਾ) ਸਮਾਂ (ਹੁਣ) 
ਲੰਘ ਗਿਆ ਹੈ। ॥੭੫॥ 


ਹੁਣ ਤਾਂ ਮੂੰਹੋਂ ਵਾਹਿਗੁਰੂ ਆਖ ਲੈ ਅਤੇ ਧਰਤੀ? ਨੂੰ ਇਸ ਤਰਾਂ ਖਵਿੱਤਰ£ ਕਰ ਲੈ ਤੇ ਰਸੋਈ 
ਤਿਆਰ ਕਰਕੇ ਭੋਜਨ ਛਕ ਲੈ। ਹਿਰਦੇ ਵਿੱਚੋਂ ਸਾਰੇ ਭਰਮ (ਭੁਲੇਖੇ) ਦੂਰ” ਕਰ ਦੇਹ। ॥ ੭੬॥ 


ਤਾਂ ਬ੍ਰਾਹਮਣ ਨੇ ਗੁਰੂ ਜੀ ਦਾ ਹੁਕਮ ਮੰਨ ਲਿਆ। ਭਰਮ ਦਾ ਤਿਆਗ ਕਰਕੇ, ਰਸੋਈ 
ਤਿਆਰ ਕਰ ਲਈ। ਜਦ ਉਹ ਭੋਜਨ ਕਰਕੇ (ਗੁਰੂ ਜੀ) ਕੋਲ ਆਇਆ ਤਾਂ ਗੁਰੂ ਜੀ ਨੇ ਉਸ 
ਵੇਲੇ ਇੱਕ ਸ਼ਬਦ ਉਚਾਰਿਆ। ॥੭੭॥ 


ਪਾਤਸ਼ਾਹੀ ਪਹਿਲੀ, ਰਾਗ ਬਸੰਤ ॥ 
ਸੋਨੇ ਦਾ ਚੌੱਕਾ ਹੈ ਅਤੇ ਭਾਂਡੇ ਵੀ ਸੋਨੇ ਦੇ ਹੀ ਹਨ। ਵਲਗਣ ਦੀਆਂ ਚਾਂਦੀ ਦੀਆਂ ਲਹਿਰਾਂ ਦੂਰ 
ਤਾਈ' ਫੈਲੀਆਂ ਹੋਈਆਂ ਹਨ। ਗੰਗਾ ਦਾ ਪਾਣੀ ਹੈ ਅਤੇ ਯਜਨਾ ਰੁੱਖ ਦੀ ਲੱਕੜ ਦੀ ਅੱਗ ਹੈ। 
(ਯੱਗ ਦੀ ਅਗਨੀ ਹੋਵੇ)। ਦੁੱਧ ਵਿੱਚ ਉਬਲੇ ਹੋਏ ਵਧੀਆ ਚਾਵਲਾਂ ਦੀ ਖੁਰਾਕ ਹੈ॥੧॥ ਠਹਿਰਾਉ॥ 
ਹੇ ਮੇਰੀ ਜਿੰਦੇ ! ਜਦੋ' ਤਕ ਤੂੰ ਸੱਚੇ ਨਾਮ ਵਿੱਚ ਨਹੀ' ਰੰਗੀ ਜਾਂਦੀ, ਉਦੋ' ਤਾਈ' ਇਹ ਕੁਝ ਕਿਸੇ ਲੇਖੇ 
ਨਹੀ'। ॥੧॥ ਠਹਿਰਾਉ॥ ਭਾਵੇ' ਆਦਮੀ ਕੋਲ ਅਠਾਰਾਂ ਪੁਰਾਣ ਆਪਣੇ ਹੱਥ ਨਾਲ ਲਿਖੇ ਪਏ ਹੋਣ, 
ਭਾਵੇ' ਉਹ ਚਾਰੇ-ਵੇਦ ਮੂੰਹ-ਜ਼ਬਾਨੀ ਪੜ੍ਹਦਾ ਹੋਵੇ, ਭਾਵੇ' ਉਹ ਤਿਉਹਾਰਾਂ ਉੱਤੇ ਤੀਰਥ-ਇਸ਼ਨਾਨ 
ਕਰਦਾ ਹੋਵੇ ਅਤੇ ਜਾਤੀਆਂ (ਖੱਤਰੀ, ਬਾਹਮਣ ਆਦਿ) ਅਨੁਸਾਰ ਪੁੰਨ-ਦਾਨ ਕਰਦਾ ਹੋਵੇ। ਭਾਵੇ' 
ਉਹ ਉਪਹਾਸ (ਵਰਤ) ਰੱਖਦਾ ਹੋਵੇ ਅਤੇ ਦਿਨ ਤੇ ਰਾਤ ਧਾਰਮਿਕ-ਸੰਸਕਾਰ ਕਰਦਾ ਹੋਵੇ । ॥੨॥ 
ਭਾਵੇ' ਉਹ ਕਾਜ਼ੀ, ਮੁੱਲਾਂ ਜਾਂ ਸ਼ੇਖ਼ ਹੋਵੇ, ਭਾਵੇਂ' ਉਹ ਯੋਗੀ ਹੋਵੇ, ਰਮਤਾ ਰਿਸ਼ੀ ਜਾਂ ਗੇਰੂ-ਰੰਗੇ ਬਸਤਰਾਂ 
ਵਾਲਾ ਸਾਧੂ ਅਤੇ ਭਾਵੇ' ਕੋਈ ਜਣਾ ਗ੍ਰਿਹਸਤੀ ਅਤੇ ਧਾਰਮਿਕ ਕਰਮਕਾਂਡ ਕਰਨ ਵਾਲਾ ਹੋਵੇ। 
ਪਰੰਤੂ ਪ੍ਰਭੂ ਨੂੰ ਜਾਣਨ ਤੋ' ਬਗ਼ੈਰ, ਯਮ ਸਾਰਿਆਂ ਨੂੰ ਬੰਨ੍ਹ ਕੇ ਲੈ ਜਾਂਦਾ ਹੈ। ॥੩॥ ਜਿੰਨੇ ਵੀ ਜੀਵ ਹਨ, 
ਉਨ੍ਹਾਂ ਸਾਰਿਆਂ ਦੇ ਸਿਰਾਂ ਉੱਤੇ ਉਨ੍ਹਾਂ ਦੇ ਕਾਰ-ਵਿਹਾਰ ਲਿਖੇ ਹੋਏ ਹਨ। ਉਨ੍ਹਾਂ ਦੇ ਅਮਲਾਂ ਦੇ 
ਅਨੁਸਾਰ ਹੀ ਉਨ੍ਹਾਂ ਦਾ ਫ਼ੈਸਲਾ ਹੋਵੇਗਾ। ਬੇਵਕੂਫ਼ ਤੇ ਬੇਸਮਝ ਬੰਦੇ ਫ਼ਰਮਾਨ ਜਾਰੀ ਕਰਦੇ ਹਨ। 
ਨਾਨਕ, ਸਤਿਪੁਰਖ, ਸਿਫ਼ਤ-ਸ਼ਲਾਘਾ ਦੇ ਖ਼ਜ਼ਾਨਿਆਂ ਦਾ ਮਾਲਕ ਹੈ ॥੪॥੩॥ 

(ਗੁ. ਗੁੰ. ਸਾਹਿਬ, ਪੰਨਾ 1169) 


99 
5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਸੁਨ ਕਰ ਦਿਜਬਰ ਬੰਦ ਕਰ” ਧਰਯੋ ਚਰਨ ਪੁਰ ਸੀਸ। 
ਭਯੋ ਸਿੱਖ ਸਤਿਗੁਰੂ ਕੋ ਨਾਮ ਜਪਤ ਜਗਦੀਸ਼ ॥੭੮॥ 


ਚੌਪਈ 
ਭਾਉ ਭਗਤਿ ਕੀ ਉਰ ਲਿਵ ਲਾਗੀ। ਸੱਤਿਨਾਮ ਸਿਮਰਨ ਰਤਿ? ਜਾਗੀ। 
ਗੁਰ ਕਰੁਨਾ ਕੋ ਪਾਇ ਬਿਸਾਲਾ। ਭਰਮ ਸਰਬ ਨਾਸਯੋ ਤਤਕਾਲਾ॥ ੭੯॥ 


ਇਤਿ ਸੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤ੍ਰਾਰਧੇ “ਕਰਤਾਰ ਪੁਰ ਬਸਾਵਨ, ਦਿਜ ਪ੍ਰਸੰਗ” 
ਬਰਨਨੰ ਨਾਮ ਤੀਸਮੋ ਧਜਾਇ ॥੩੦॥ 


5॥ 58000 ਹ800( 5॥0। 2 840੫” ੧8101੨॥0੧60111.00।। 


ਅਧਿਆਇ 30 ਕਰਤਾਰਪੁਰ ਵਸਾਉਣਾਂ 


ਦ 
ਇਹ ਸੁਣ ਕੇ ਬ੍ਰਾਹਮਣ ਨੇ ਹੱਥ' ਬੰਨ੍ਹ ਕੇ ਗੁਰੂ ਜੀ ਦੇ ਚਰਨ-ਕਮਲਾਂ 'ਤੇ ਸਿਰ ਧਰ ਦਿੱਤਾ। 
ਉਹ ਗੁਰੂ ਜੀ ਦਾ ਸਿੱਖ ਬਣੰ ਗਿਆ ਅਤੇ ਪਰਮੇਸ਼ਰ£ ਦੇ ਨਾਮ ਦਾ ਸਿਮਰਨ ਕਰਨ ਲੰਗ 
ਪਿਆ। ॥੭੮॥ 


ਚੌਪਈ ਰ੍ 

ਉਸ ਦੇ ਹਿਰਦੇ ਵਿੱਚ ਭਗਤੀ-ਭਾਵਨਾ ਦੀ ਲਿਵ ਲੱਗ ਗਈ ਅਤੇ ਸਤਿਨਾਮ ਦਾ ਸਿਮਰਨ ਕਰਨੇ 
ਲਈ ਪ੍ਰੇਮ ਜਾਗ ਪਿਆ। ਗੁਰੂ ਜੀ ਦੀ ਅਪਾਰ (ਮਹਾਨ) ਕਿਰਪਾ ਪ੍ਰਾਪਤ ਹੋਈ ਜਾਣ ਕਰਕੇ 
ਉਸ ਦੇ ਸਾਰੇ ਭਰਮ, ਤੁਰੰਤ ਹੀ ਨਾਸ਼ ਹੋ ਗਏ। ॥੭੯॥ 


ਸਰੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ ਕਰਤਾਰਪੁਰ ਵਸਾਉਣਾ” ਨਾਮੀ ਤੀਹਵਾਂ 
ਅਧਿਆਇ ਸਮਾਪਤ ਹੋਇਆ। 


5।। 53000 38000 50101 ਹ। ੬099 ਨ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਾਰ 


ਸਹੁਰੇ-ਪਿੰਡ ('ਪੱਖੋਕੇ') ਰਹਿੰਦਿਆਂ, ਗੁਰੂ ਜੀ ਨੇ ਸਤਿਸੰਗ ਦਾ ਉਹ ਪਰਵਾਹ 
ਚਲਾਇਆ ਕਿ ਲੋਕਾਂ ਵਿੱਚ ਮਾਨਤਾ ਬਹੁਤ ਵਧ ਗਈ। ਸਿੱਟੇ ਵਜੋਂ ਮੂਲਾ ਤੇ ਚੰਦੋਰਾਣੀ ਵੀ 
ਪ੍ਰਭਾਵਤ ਹੋਣੋਂ ਨਾ ਰਹਿ ਸਕੇ। ਸੋ, ਉਹ ਵੀ ਦੋਵੇਂ ਆਪ ਦੇ ਸ਼ਰਧਾਲੂ ਬਣ ਗਏ। 

ਫੇਰ ਰਾਵੀ ਤੋਂ ਪਾਰ ਜਾ ਕੇ ਕੀਤੇ ਪਰਚਾਰ ਨਾਲ, ਲਾਹੌਰ ਦੇ ਲੋਕ ਆਕਰਸ਼ਤ ਹੋ 
ਗਏ । ਇਉਂ ਵਧਦੀ ਹੋਈ ਮਾਨਤਾ ਵੇਖ-ਵੇਖ ਕੇ ਉੱਥੋਂ ਦਾ ਵਾਸੀ, “ਕਰੋੜੀਆ” ਸ਼ਾਹੂਕਾਰ 
ਆਪ ਨਾਲ ਖੁਣਸ ਖਾਣ ਲੱਗ ਪਿਆ। ਕਿਸੇ ਜੋਗੀ ਤੋਂ ਆਪ ਦਾ ਸ਼ਬਦ ਸੁਣ ਕੇ ਉਹ ਬਹੁਤ 
ਹੀ ਔਖਾ ਹੋਇਆ। ਉਨ੍ਹਾਂ ਦੀ ਮਾਨਤਾ ਨੂੰ ਠੱਲ੍ਹ ਪਾਉਣ ਲਈ, ਉਹ ਸਤਿਗੁਰੂ ਜੀ ਨੂੰ ਫੜ ਕੇ 
ਬੰਨ੍ਹਣ ਲਈ ਵਧਿਆ, ਪਰ ਗੁਰੂ ਜੀ ਦੇ ਕੋਲ ਜਾਣ 'ਤੇ ਹੀ ਉਹ ਅੱਖਾਂ ਤੋਂ ਅੰਨ੍ਹਾ ਹੋ ਗਿਆ। 
ਬਾਅਦ ਵਿਚ ਆਪਣੀ ਭੁੱਲ ਬਖ਼ਸ਼ਵਾਉਣ ਤੇ ਉਸ ਨੂੰ ਫਿਰ ਦਿਸਣ ਲੱਗ ਪਿਆ । ਗੁਰੂ ਜੀ 
ਦੇ ਮੁਆਫ਼ੀ ਦੇ ਦੇਣ 'ਤੇ ਕਰੋੜੀਏ ਨੇ ਧਰਮਸ਼ਾਲਾ ਬਣਵਾ ਦਿੱਤੀ ਅਤੇ ਇੱਕ ਨਗਰ ਵਸਾ ਕੇ, 
ਉਸ ਦਾ ਨਾਂ “ਕਰਤਾਰਪੁਰ” ਰੱਖ ਦਿੱਤਾ। ਦੋਨਾਂ ਪੁੱਤਰਾਂ ਨੂੰ ਲੈ ਕੇ ਸੁਲੱਖਣੀ ਜੀ ਵੀ ਉੱਥੇ ਹੀ 
ਆ ਗਏ। 

ਇੱਕ ਦਿਨ ਇੱਕ ਸੋਧੀ-ਬ੍ਰਾਹਮਣ ਸਤਿਗੁਰੂ ਜੀ ਦੇ ਕੋਲ ਆ ਗਿਆ। ਉਸ 
ਵੇਲੇ ਭੋਜਨ ਦੀ ਤਿਆਰੀ ਵੇਖ ਕੇ ਗੁਰੂ ਜੀ ਨੇ ਉਸ ਨੂੰ ਭੋਜਨ ਛਕਣ ਲਈ ਕਿਹਾ । 
ਬ੍ਰਾਹਮਣ ਨੇ ਕਿਹਾ ਕਿ ਇਹ ਉਸ ਦੀ ਸੁੱਚ ਮਰਯਾਦਾ ਨਾਲ ਤਿਆਰ ਕੀਤਾ ਭੋਜਨ 
ਨਹੀ । ਗੁਰੂ ਜੀ ਨੇ ਉਸ ਨੂੰ ਸੁੱਕੀ ਰਸਦ ਦੇ ਕੇ ਕਿਹਾ ਕਿ ਆਪਣੀ ਸੁੱਚ ਮਰਯਾਦਾ 
ਨਾਲ ਭੋਜਨ ਤਿਆਰ ਕਰ ਲਵੇ । ਸੀਧਾ ਲੈ ਕੇ ਜਦ ਉਹ ਚੌੱਕੇ-ਚੁੱਲ੍ਹੇ ਲਈ ਧਰਤੀ 
ਪੁੱਟਣ ਲੱਗਾ ਤਾਂ ਹੇਠੋ' ਹੱਡੀਆਂ ਨਿਕਲ ਆਈਆਂ। ਦੋ-ਤਿੰਨ ਥਾਂ ਛੱਡ-ਛੱਡ ਕੇ ਪੁੱਟਦਾ 
ਗਿਆ ਤਾਂ ਵੀ ਹਰ ਥਾਂ ਤੋ' ਹੀ ਹੱਡੀਆਂ ਨਿਕਲਦੀਆਂ ਰਹੀਆਂ। ਉਹ ਭੁੱਖ ਅਤੇ ਹੱਡੀਆਂ 
ਤੋ' ਦੁਖੀ ਹੋ ਗਿਆ, ਹਾਰ ਕੇ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਆਪਣੇ ਵਾਲਾ 
ਭੋਜਨ ਹੀ ਦੇ ਦੇਵੋ ਕਿਉਂਕਿ ਮੈਂ ਬਹੁਤ ਭੂੱਖਾ ਹਾਂ । ਗੁਰੂ ਜੀ ਨੇ ਦੱਸਿਆ ਕਿ ਉਨ੍ਹਾਂ ਦੇ 
ਭੋਜਨ ਵਾਲਾ ਸਮਾਂ ਨਿਕਲ ਚੁੱਕਾ ਹੈ । ਤਾਂ ਗੁਰੂ ਜੀ ਨੇ ਆਖਿਆ ਕਿ ਹੁਣ “ਵਾਹਿਗੁਰੂ” 
ਆਖ ਕੇ ਪੁਟਾਈ ਅਰੰਭ ਕਰੀ'। ਜਦ ਉਸ ਨੇ ਇਵੇ' ਕੀਤਾ ਤਾਂ ਹੱਡੀਆਂ ਨਾ ਨਿਕਲੀਆਂ। 
ਤਦ ਜਾ ਕੇ ਉਸ ਨੇ ਭੋਜਨ ਤਿਆਰ ਕਰ ਕੇ ਢਿੱਡ ਭਰਿਆ ਤੇ ਗੁਰੂ ਜੀ ਦਾ ਧੰਨਵਾਦ 
ਕੀਤਾ । ਅੰਤ ਵਿਚ ਉਹ ਗੁਰੂ ਜੀ ਦਾ ਸਿੱਖ ਬਣ ਗਿਆ । 


5। 53000 ਹ800( 5000। 2] 103)? ੧3॥10੧5॥0੫॥6%0181.60।। 


ਅਧਿਆਇ 30 ਕਰਤਾਰਪੁਰ ਵਸਾਉਣਾ 


ਚੰ __ ਵਿ 


(1) 'ਪੌਣ-ਅਹਾਰੀ” ਤੋਂ ਭਾਵ ਹੈ, ਹਵਾ ਦਾ ਆਹਾਰ (ਭੋਜਨ) ਕਰਨ ਵਾਲਾ। ਪੁਰਾਣੇ 
ਸਮਿਆਂ ਵਿੱਚ ਤਪੱਸਵੀ ਲੋਕ, ਹੱਠ ਕਰਕੇ ਆਪਣੀ ਭੁੱਖ-ਤੇਹ `ਤੇ ਕਾਬੂ ਪਾ ਕੇ, ਦ੍ਰਿੜ੍ਹਤਾ 
ਸਹਿਤ ਸਵੈ-ਵਿਸ਼ਵਾਸ ਵਧਾ ਲੈਂਦੇ ਸਨ ਤੇ ਕੁਝ ਖਾਧੇ-ਪੀਤੇ ਬਿਨਾਂ, ਹਵਾ ਉੱਤੇ ਹੀ ਗੁਜ਼ਾਰਾ 
ਕਰਨ ਦੇ ਸਮਰੱਥ ਹੋ ਜਾਂਦੇ ਸਨ। 


(2) “ਕਰੋੜੀਆ”-ਖੱਤਰੀ ਲਾਹੌਰ ਦਾ ਕੋਈ ਰਾਜਾ ਨਹੀਂ' ਸੀ । “ਮਹਾਨ ਕੋਸ਼' ਦੇ ਹਵਾਲੇ 
ਸੀ । ਅਸਲ ਵਿੱਚ ਉਸ ਦਾ ਨਾਉਂ' ਦੁਨੀਚੰਦ ਸੀ ਤੇ 'ਕਰੋੜੀਆ' ਉਸ ਦੀ ਉਪਾਧੀ ਸੀ। ਉਹ 
ਗਰ ਨਾਨਕ ਜੀ ਦਾ ਸਿੱਖ ਬਣ ਕੇ, ਭਰਮ-ਪਾਖੰਡ ਨੂੰ ਤਿਆਗ ਕੇ, ਪਰਉਪਕਾਰੀ ਬਣ ਗਿਆ 


ਸੀ । “ਕਰਤਾਰਪੁਰ ਨਗਰ ਵਸਾਉਣ ਲਈ ਇਸੇ ਨੇ ਹੀ ਧਨ ਖ਼ਰਚਿਆ ਸੀ। 


(3) ਸ਼ਹਿਰ ਲਾਹੌਰ, ਰਾਮਚੰਦਰ ਜੀ ਦੇ ਪੁੱਤਰ “ਲਵ” ਅਥਵਾ “ਲਊ” ਦਾ ਵਸਾਇਆ 
ਹੋਇਆ ਹੈ। ਇਹ ਰਾਵੀ ਦਰਿਆ ਦੇ ਕੰਢੇ ਉੱਤੇ ਸਥਿਤ ਹੈ। ਦੇਸ਼ ਦੀ ਵੰਡ, !947 ਤੋਂ 
ਪਹਿਲਾਂ ਇਹ ਸਾਂਝੇ ਪੰਜਾਬ ਦੀ ਰਾਜਧਾਨੀ ਸੀ। ਹੁਣ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਹੈ। 

(ਮਹਾਨ ਕੋਸ਼, ਪੰਨਾ 1054) 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਿ ਰੱਤੀ # 
(ਬੇਨਤੀ, ਸਿੱਖੀ ਰਹੁਰੀਤ ਦਾ ਅਰੰਭ । ਸ਼ਹ ਸੁਹਾਗਨ, ਮੂਲਾ, ਉੱਚ ਦਾ ਪੀਰ) 


ਦੋਹਰਾ 
ਕਰਮਹੀਣਾਂ ਕੂੜਿਆਰ ਮੈ' ਲੋਭੀ ਕਾਮੀ ਬਾਮ2। 
ਲਾਜ ਰਖਹੁ ਨਿਜ ਬਿਰਦ ਕੀ ਜਗਤ ਕਹੇ ਸਿਖ ਨਾਮ॥੧॥ 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਸੁਨ ਸ੍ਰੀ ਅੰਗਦ! ਸੂਜਸ ਸੁਹਾਵਨ। ਆਗੈ ਕਥਾ-ਭਈ ਜਿਮ ਪਾਵਨ। 
ਕਰੀ ਕੀਰਤਨ ਕੀ ਸ਼ੁਭ ਰੀਤਾ। ਸਵਾਜਾਮ? ਨਿਸ ਤੇ ਹ੍ਹੋ ਨੀਤਾ" ॥੨॥ 


ਸੇਵਕ ਸਿੱਖ ਅਨਿਕ ਚਲਿ ਆਵਹਿ'। ਦਰਸ਼ਨ ਕਰ ਅਭਿਮਤਾ ਫਲ ਪਾਵਹਿਂ। 
ਕਿਤਕ ਰਹਹਿ ਸੇਵਾ ਉਰ ਧਾਰਹਿ। ਕਿਤਕ ਬਚਨ ਸੁਨ ਸਦਨ ਸਿਧਾਰਹਿਂ॥੩॥ 


ਦੇਗ£$ ਚਲਹਿ ਸਭ ਕਾਲ ਬਿਸਾਲਾ। ਐਸੀ ਬਾਂਧੀ ਰੀਤ ਕ੍ਰਿਪਾਲਾ। 
ਪੁਨ ਪਸਚਮ ਦਿਸ਼ ਜਾਵਨ ਹੇਤੂ।ਭੇ ਤਿਯਾਰ ਬੇਦੀ ਕੁਲਕੇਤੂ ॥੪॥ 


ਧਰਮਸਾਲ ਜੋ ਅਧਿਕ ਸੁਹਾਵਨ”। ਤਿਸ ਮਹਿ ਕਿਯ ਸਤਿਸੰਗ ਟਿਕਾਵਨ। 

ਇਕ ਮੋਕੋ ਦੂਸਰ ਮਰਦਾਨਾ। ਸੰਗ ਲਏ ਕੀਨੋ ਪ੍ਰਸਥਾਨਾ॥੫॥ 

ਪ੍ਰੇਮ ਕਿਯੋ ਮਿਲਿ ਸੰਗਤਿ ਸਬਹੀ। ਸਤਿਗੁਰ ਦਈ ਧੀਰ ਕਹ ਤਬਹੀ। 

“ਕਿਤਕ ਦਿਵਸ ਮਹਿੰ ਮਿਲਹਿਂ' ਬਹੋਰੀ। ਕਰਹੁ ਕੀਰਤਨ ਸਭ ਇਸ ਠੌਰੀ॥੬॥ 
ਮੰਦ ਮੰਦ ਗਮਨੇ ਜਗਸਾਈਂ। ਮੈ ਮਰਦਾਨਾ ਪਾਛੇ ਜਾਈਂ। 

ਪੁਰ ਸਲਕੋਟ' 1? ਨਾਮ ਜਿਸ ਕੇਰਾ।ਜਾਇ ਵਹਿਰ ਤਹਿਂ ਕੀਨੋ ਡੇਰਾ।੭। 


ਕਿਤਕ ਕਾਲ ਜਬ ਬੈਸ ਬਿਤਾਯੋ। ਮਰਦਾਨੇ ਸੋ ਬਚਨ ਅਲਾਯੋ। 
“ਹੇਮ ਟਕਾ ਪੁਰ ਮਹਿ' ਲੇ ਜਾਵਹੁ ।ਸਾਚ ਝੂਠ ਮੁਲ ਤਹਿ' ਤੇ ਲਯਾਵਹੁ”॥੮॥ 


5॥। 500੫ 3800 50000 2। 64049” ੧3101500੫੧)6011.60।। 


ਅਧਿਆਇ 31 ਸਿੱਖ-ਰਹੁਰੀਤ ਦਾ ਅਰੰਭ, ਮੂਲਾ ਪ੍ਰਸੰਗ 


ਅਧਿਆਇ ਇਕੱਤੀਵਾਂ 


(ਸਿੱਖੀ-ਰਹੁਰੀਤ ਦਾ ਅਰੰਭ । ਸ਼ਹੁ-ਸੁਹਾਗਣ । ਮੂਲਾ । ਉੱਚ ਦਾ ਪੀਰ) 


ਦੋਹਰਾ 

ਮੈਂ ਬਦਨਸੀਬ, ਕਰਮਾਂ ਦਾ ਹੀਣਾ', ਕੂੜਿਆਰ, ਲੋਭੀ, ਕਾਮੀ ਤੇ ਹਰ ਤਰਾਂ ਨਾਲ ਮੰਦਾ? ਹਾਂ। 
(ਹੇ ਗੁਰੂ ਜੀਓ!) ਆਪਣੇ ਬਿਰਦ ਦੀ ਲਾਜ ਰੱਖ ਲਵੇ (ਤਾਂ ਜੋ) ਜਗਤ, ਮੇਰਾ ਨਾਮ “ਸਿੱਖ” 
ਕਰਕੇ ਲਵੇ ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਹੇ ਸੁੰਦਰ ਤੇ ਸ਼੍ਰੇਸ਼ਟ ਜਸ ਵਾਲੇ ਗੁਰੂ ਅੰਗਦ ਦੇਵ ਜੀਓ! ਜਿਸ ਤਰਾਂ ਅੱਗੇ ਪਾਵਨ ਕਥਾ ਹੋਈ, 
(ਸੁਣੋਂ )। ਉਨ੍ਹਾਂ ਨੇ ਕੀਰਤਨ ਦੀ ਸੁੰਦਰ ਰੀਤ ਚਲਾਈ। ਸਵਾ-ਪਹਿਰ? ਰਾਤ ਰਹਿੰਦੀ ਹਮੇਸ਼ਾ" 
ਗੁਰੂ ਜੀ ਉੱਠ ਪੈਂਦੇ ਸਨ। ॥੨॥ 


ਬਹੁਤ ਸਿੱਖ ਸੇਵਕ ਚੱਲ ਕੇ ਆਉਂਦੇ। (ਗੁਰੂ ਜੀ ਦੇ) ਦਰਸ਼ਨ ਕਰਕੇ ਮਨਚਾਹੇ? ਫਲ 
ਪਾਉਂਦੇ। ਬਹੁਤ (ਸਿੱਖ) ਹਿਰਦੇ ਵਿੱਚ ਸੇਵਾ ਕਰਨ ਬਾਰੇ ਧਾਰ ਕੇ ਰਹਿੰਦੇ। ਕਿਤਨੇ ਸਿੱਖ 
ਬਚਨ ਸੁਣਕੇ ਘਰਾਂ ਨੂੰ ਪਰਤ ਕੇ ਚਲੇ ਜਾਂਦੇ ॥੩॥ 


ਹਰ ਸਮੇਂ ਵਿਸ਼ਾਲ ਲੰਗਰ£ ਚੱਲਦਾ ਰਹਿੰਦਾ। ਅਜਿਹੀ ਰੀਤ ਕਿਰਪਾ ਵਾਲੇ ਗੁਰੂ ਜੀ ਨੇ ਬਣਾ 
ਦਿੱਤੀ ਸੀ। ਫੇਰ ਪੱਛਮ ਦਿਸ਼ਾ ਵੱਲ ਜਾਣ ਲਈ ਬੇਦੀ ਵੰਸ਼ ਦੇ ਨਿਸ਼ਾਨ (ਗੁਰੂ ਜੀ) ਤਿਆਰ 
ਹੋ ਗਏ। ॥੪॥ 


ਧਰਮਸਾਲਾ ਜਿਹੜੀ ਕਿ ਬਹੁਤ ਸੁੰਦਰ ਸੀ, ਉਸ ਵਿੱਚ ਸਤਿਸੰਗ ਕਰਦੇ। ਫਿਰ ਇੱਕ ਮੈਨੂੰ 
(ਬਾਲਾ), ਦੂਸਰਾ ਮਰਦਾਨਾ, ਸਾਨੂੰ (ਦੋਵਾਂ ਨੂੰ) ਨਾਲ ਲੈ ਕੇ ਅੱਗੇ ਜਾਣ ਲਈ ਚੱਲ ਪਏ। ॥੫॥ 


ਸਾਰੀ ਸੰਗਤ ਨਾਲ ਮਿਲ ਕੇ ਗੁਰੂ ਜੀ ਨੇ ਸਨੇਹ ਦਿਖਾਇਆ। ਗੁਰੂ ਜੀ ਨੇ (ਸਾਰਿਆਂ ਨੂੰ) 
ਧੀਰਜ ਦਿੱਤਾ ਅਤੇ ਕਿਹਾ, “ਫੇਰ ਕੁਝ ਦਿਨਾਂ ਵਿੱਚ ਮਿਲਾਂਗੇ। ਸਾਰੇ ਇਸ ਸਥਾਨ `ਤੇ (ਸਾਧ- 
ਸੰਗਤ ਵਿੱਚ ਮਿਲ ਕੇ) ਕੀਰਤਨ ਕਰਿਆ ਕਰਨਾ। ” ॥੬॥ 


ਜਗਤ ਦੇ ਮਾਲਕ (ਗੁਰੂ ਜੀ) ਹੌਲੀ-ਹੌਲੀ ਚੱਲ ਪਏ । ਮੈਂ (ਬਾਲਾ) ਤੇ ਮਰਦਾਨਾ ਪਿੱਛੇ ਚਲੇ ਜਾਂਦੇ 
ਸਾਂ । ਜਿਸ ਸ਼ਹਿਰ ਦਾ ਨਾਂ ਸਿਆਲਕੋਟ ਸੀ, ਉੱਥੇ ਜਾ ਕੇ,ਬਾਹਰ ਡੇਰਾ ਲਾ ਲਿਆ। ॥੭॥ 


ਜਿਸ ਵੇਲੇ ਕਾਫੀ ਸਮਾਂ ਉੱਥੇ ਬੈਠ ਕੇ ਬਿਤਾਇਆ ਤਾਂ ਉਨ੍ਹਾਂ ਨੇ ਮਰਦਾਨੇ ਨੂੰ ਕਿਹਾ, “ਸੋਨੇ ਦਾ 
ਟਕਾ ਲੈਕੇ ਨਗਰ ਵਿੱਚ ਜਾਉ । ਸੱਚ ਤੇ ਝੂਠ ਉੱਥੋਂ ਖਰੀਦ ਕੇ ਲਿਆਉ। ”॥੮॥ 


5। 58000 3800 5010 ਹ। ੬0) ”% _ ।੧80੧0੧1੨॥॥੫੧)60111.0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਆਇਸੁ ਮਾਨ ਲੀਨ ਮਰਦਾਨੇ । ਗਮਨਯੇ ਪੁਰ ਬਜਾਰ ਜਿਹ ਥਾਨੇ। 


ਬੂਝਨ ਲਗਾ ਹਾਟਾ' ਪਰ ਸੋਈ। ਤੁਮ ਢਿਗ ਸਾਚ ਝੂਠ ਜੇ ਹੋਈ॥੯॥ 


ਏਕ ਟਕਾ ਕੰਚਨ£ ਕੋ ਲੀਜੈ।ਤਿਸ ਕੋ ਸਾਚ ਝੂਠ ਮੁਝ ਦੀਜੈ”। 
ਸਬ ਬਜਾਰ ਬੂਝਯੋ ਫਿਰ ਸੋਊ। ਸੁਨ ਬਿਸਮਹਿ' ਨਹਿ` ਮਾਨਹਿਂ ਕੋਊ ॥੧੦॥ 


ਇਕ ਬਨੀਯਾ ਪੁਨਿ ਬੂਝਯੋ ਜਬ ਹੀ । ਤਿਸਨੈ ਟਕਾ ਲੀਨ ਕਰ ਤਬਹੀ। 
ਕਾਗਦ ਪਰ ਲਿਖ ਦੀਨੋ ਤਾਂਹੀ। “ਜੀਵਣ ਝੂਠ,ਮਰਨ ਸਚੁ ਆਹੀ”॥੧੧॥ 


ਲੇ ਮਰਦਾਨਾ ਮੁਰਯੋ ਬਹੋਰੀ। ਆਯੋ ਹੁਤੇ ਪ੍ਰਭੂ ਜਿਹ ਠੌਰੀ। 
ਕਹਨ ਲਗ੍ਯੋ “ਮੈਂ ਫਿਰਯੋ ਘਨੇਰਾ। ਕਿਸ ਕੇ ਪਾਸ ਨ ਸੌਦਾ ਹੇਰਾ॥੧੨॥ 


ਸੁਨ ਇਕ ਬਨੀਏ ਮੁਝ ਕੋ ਦੀਨੋ। ਇਹ ਕਾਗਜ਼ ਪਢ ਕੈ ਲਿਹੁ ਚੀਨੋ”। 
ਪਿਖ ਬੋਲੇ ਬੇਦੀ ਕੁਲ ਟੀਕਾ । “ਨਿਸਚੈ ਆਂਨਯੋ ਸੌਦਾ ਨੀਕਾ॥੧੩॥ 


ਜੋ ਪਰੰਤੁ ਹੈ ਬੇਚਨ ਹਾਰੋ?। ਤਿਹ ਕੋ ਹਮਰੇ ਨਿਕਟਿ ਹਕਾਰੋ”। 
ਗਮਨਯੋ ਤਹਾਂ ਬਹੁਰ ਮਰਦਾਨਾ।ਜਾਇ ਬਨਕ”` ਸੋਂ ਬਚਨ ਬਖਾਨਾ ॥੧੪॥ 


“ਸੌਦਾ ਤੁਮ ਨੈ ਦੀਨੋ ਜਾਹੂ। ਪਰਖਯੋ ਖਰਾ ਸਰਾਹਯੋ ਤਾਹੂ। 


ਵਹਿਰ ਨਗਰ ਬੈਠਯੋ ਇਕ ਥਾਵਾ। ਤੁਝਕੋ ਅਪੁਨੇ ਨਿਕਟ ਬੁਲਾਵਾ ॥੧੫॥ 


ਏਕ ਬਾਰ ਚਲਕੈ ਮਿਲ ਲੀਜੈ ।ਪੁਨਿ ਨਿਜ ਹਾਟ ਆਵਨੋਂ' ਕੀਜੈ”। 
ਸੁਨਕੈ ਸ਼੍ਰੋਨ ਚਲਯੋ ਤਿਹ ਥਾਂਈ।ਜਹਾਂ ਬਿਰਾਜਹਿੰ ਸ੍ਰੀ ਜਗਸਾਈਂ ॥੧੬॥ 


ਦੇਖ ਫਕੀਰ ਬੇਖ ਦੁਖਕੰਦਨ। ਕਰੀ ਚਰਨ ਕਮਲਨ ਪਰ ਬੰਦਨ। 
ਭਾਊ ਧਰੇ ਗਾ ਬੈਠ ਸਮੀਪਾ। ਪਿਖ ਬੋਲੇ ਬੇਦੀ ਕੁਲਦੀਪਾ॥ ੧੭॥ 


“ਕਹਹੁ ਸ਼ਾਹੁ ! ਕੋ ਨਾਮ ਤੁਮਾਰਾ? ।ਕਿਹ ਉਪਦੇਸ਼ ਰਿਦੇ ਮਹਿ' ਧਾਰਾ?। 
ਜੀਵਣ ਝੂਠ ਮਰਣ ਸਚੁ ਜਾਤਾ। ਕਿਧੋ' ਬਨਾਇ ਲਿਖੀ ਇਹ ਬਾਤਾ॥੧੮॥ 


5।। 5800੫ 9800 50 ਹ। 00੧੭ (3॥੧01੪5॥0੫੧॥60118.60।। 


ਅਧਿਆਇ 31 ਸਿੱਖ-ਰਹੁਰੀਤ ਦਾ ਅਰੰਭ, ਮੂਲਾ ਪ੍ਰਸੰਗ 


ਮਰਦਾਨੇ ਨੇ ਆਗਿਆ ਮੰਨ ਕੇ (ਸੋਨੇ ਦਾ ਟਕਾ) ਲੈ ਲਿਆ। ਜਿੱਥੇ ਨਗਰ ਦਾ ਬਜ਼ਾਰ ਸੀ,ਉਥੇ 
ਜਾ ਪਹੁੰਚਿਆ। ਉਹ ਇੱਕ ਦੁਕਾਨ' `ਤੇ ਜਾ ਕੇ ਪੁੱਛਣ ਲੱਗਾ, “ਤੁਹਾਡੇ ਕੋਲ ਜੇਕਰ ਸੱਚ ਤੇ 
ਝੂਠ ਹੋਵੇ। ॥੯॥ 


(ਤਾਂ) ਇੱਕ ਸੋਨੇ£ ਦਾ ਟਕਾ ਲੈ ਲਵੋ (ਅਤੇ) ਉਸ ਦਾ ਸੱਚ ਤੇ ਝੂਠ ਮੈਨੂੰ ਦੇ ਦਿਉ। ” ਸਾਰੇ 
ਬਜ਼ਾਰ ਵਿੱਚ ਉਹ ਘੁੰਮ ਕੇ ਪੁੱਛਦਾ ਰਿਹਾ। ਉਸ ਨੂੰ ਸੁਣ ਕੇ (ਸਾਰੇ) ਹੈਰਾਨ ਹੋਈ ਜਾਣ, ਪਰ 
ਕੋਈ (ਦੇਣ ਲਈ) ਨਾ ਮੰਨਿਆ। ॥੧੦॥ 


ਇੱਕ ਬਾਣੀਏ ਤੋ ਫੇਰ ਜਦੋਂ (ਮਰਦਾਨੇ ਨੇ) ਪੁੱਛਿਆ। ਉਸ ਨੇ ਉਸੇ ਵੇਲੇ ਟਕਾ ਲੈ ਕੇ ਕਾਗਜ਼ 
`ਤੇ ਉੱਥੇ ਹੀ ਲਿਖ ਦਿੱਤਾ, “ਜੀਉਣਾ ਝੂਠ, ਮਰਨਾ ਸੱਚ ਹੈ।” ॥੧੧॥ 


ਮਰਦਾਨਾ (ਉਸ ਕਾਗਜ਼ ਨੂੰ) ਲੈ ਕੇ ਫੇਰ ਮੁੜਿਆ। ਜਿਸ ਥਾਂ ਗੁਰੂ ਜੀ ਸਨ, ਉੱਥੇ ਆ ਗਿਆ। 
ਕਹਿਣ ਲੱਗਾ, “ਮੈ ਬਹੁਤ ਘੁੰਮਿਆ। ਕਿਸੇ ਦੇ ਕੋਲ ਇਹ ਸੌਦਾ ਨਹੀਂ ਦੇਖਿਆ। ॥੧੨॥ 


ਇੱਕ ਬਾਣੀਏ ਨੇ ਸੁਣ ਕੇ ਮੈਨੂੰ (ਕਾਗਜ਼) ਦੇ ਦਿੱਤਾ ਹੈ । ਇਹ ਕਾਗਜ਼ ਪੜ੍ਹ ਕੇ ਦੇਖ-ਜਾਣ ਲਵੇ। ” 
ਬੇਦੀ ਕੁਲ ਦੇ ਨਿਸ਼ਾਨ (ਗੁਰੂ ਜੀ) ਵੇਖ ਕੇ ਬੋਲੇ, “ਯਕੀਨਨ (ਤੂੰ) ਚੰਗਾ ਸੌਦਾ ਲਿਆਂਦਾ ਹੈ ॥੧੩॥ 


ਪਰ ਜਿਹੜਾ ਸੌਦਾ ਵੇਚਣ ਵਾਲਾ? ਹੈ, ਉਸ ਨੂੰ ਸਾਡੇ ਕੋਲ (ਬੁਲਾ ਕੇ) ਲਿਆਵੋ। ” ਉਸ ਥਾਂ 
ਮਰਦਾਨਾ ਫੇਰ ਗਿਆ। ਜਾ ਕੇ ਉਸੇ ਬਾਣੀਏ” ਨੂੰ ਆਖਿਆ। ॥੧੪॥ 


“ਤੁਸਾਂ ਜਿਨ੍ਹਾਂ ਨੂੰ ਸੋਦਾ ਦਿੱਤਾ ਹੈ, ਉਨ੍ਹਾਂ (ਸੌਦੇ ਨੂੰ) ਪਰਖ ਕੇ ਸੱਚਾ ਸਲਾਹਿਆ। ਉਹ ਨਗਰ 
ਦੇ ਬਾਹਰ ਇੱਕ ਅਸਥਾਨ ਉੱਤੇ ਬੈਠੇ ਹੋਏ ਹਨ। ਉਨ੍ਹਾਂ ਨੇ ਤੁਸਾਂ ਨੂੰ ਆਪਣੇ ਕੋਲ ਬੁਲਾਇਆ 
ਹੈ। ॥੧੫॥ 


ਇੱਕ ਵਾਰ ਚੱਲ ਕੇ ਮਿਲ ਲਵੋਂ । ਫੇਰ ਆਪਣੀ ਦੁਕਾਨ `ਤੇ ਵਾਪਸ ਆਉਣਾ। ” ਕੰਨਾਂ ਨਾਲ 
ਸੁਣ ਕੇ ਉਸ ਸਥਾਨ 'ਤੇ ਬਾਣੀਆ ਚੱਲ ਪਿਆ, ਜਿਥੇ ਜਗਤ ਦੇ ਮਾਲਿਕ (ਗੁਰੂ ਜੀ) ਬਿਰਾਜੇ 
ਹੋਏ ਸਨ। ॥੧੬॥ 


ਉਸ ਨੇ ਦੁੱਖਾਂ ਦੇ ਨਾਸ਼ਕਰਤਾ ਗੁਰੂ ਜੀ ਦਾ ਫ਼ਕੀਰੀ ਭੇਸ ਵੇਖ ਕੇ ਉਨ੍ਹਾਂ ਦੇ ਚਰਨ-ਕਮਲਾਂ 'ਤੇ 
ਬੰਦਨਾ ਕੀਤੀ। ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਗੁਰੂ ਜੀ ਕੋਲ ਬੈਠ ਗਿਆ। ਵੇਖ ਕੇ ਬੇਦੀ 
ਕੁਲ ਦੇ ਨਿਸ਼ਾਨ (ਗੁਰੂ ਜੀ) ਬੋਲੇ। ॥੧੭॥ 


“ਸ਼ਾਹ ਜੀ! ਤੁਹਾਡਾ ਨਾਮ ਕੀ ਹੈ? ਕਿਸ ਦਾ ਉਪਦੇਸ਼ ਹਿਰਦੇ ਵਿੱਚ ਧਾਰਨ ਕੀਤਾ ਹੈ? ਜੀਉਣਾ 
ਝੂਠ, ਮਰਨਾ ਸੱਚ ਜਾਣਿਆ ਹੈ, ਕਿ ਜਾਂ (ਐਵੇਂ) ਬਣਾ ਕੇ ਇਹ ਗੱਲਾਂ ਲਿਖ ਦਿੱਤੀਆਂ ਹਨ। ”॥੧੮॥ 


5।। 58000 800 5001 ੬00੧ _'£ ।੧੧੧੧0੧੧1500੧)60010 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਬੋਲਯੋ ਬਨੀਯੋ ਦ੍ਰੈ ਕਰ ਬੰਦੇ।ਕਹੋ' ਸਾਚ ਸੁਨਿ ਸੰਤ ਮੁਕੰਦੇ !। 
ਮੇਰੋ ਨਾਮ ਭਨੈ ਜਗ ਮੂਲਾ । ਗਜਾਨ ਜੁ ਅਸ ਰਾਵਰ ਅਨਕੂਲਾ ॥ ੧੯॥ 


ਜਿਸ ਕੋ ਚਾਹਹੁ ਤਿਸੈ ਜਨਾਵਹੁ । ਸਾਚੁ ਝੂਠ ਸਬ ਰਿਦੈ ਦ੍ਰਿੜਾਵਹੁ। 
ਦਰਬ ਲੋਭ ਹਿਰਦੇ ਮੁਝ ਭਾਰੀ। ਕਾਗਦ ਪੁਰ ਲਿਖ ਦੀਨ ਸਵਾਰੀ ॥੨੦॥ 


ਰਿਦੈ ਸਦਾ ਚਾਹਤ ਹੋਂ ਐਸੇ। ਕਾਗਦ ਪਰ ਲਿਖ ਭੇਜੀ ਜੈਸੇ। 
ਦਿੜ ਅੱਭਯਾਸ ਨ ਮਨ ਮੈਂ ਹੋਊ।ਜਬ ਲੌ ਮਿਲੇ ਸੰਤ ਨਹਿ ਕੋਊ”॥੨੧॥ 


ਸੁਨ ਕੈ ਸ੍ਰੀ ਗੁਰ ਤਿਹ ਸੋਂ ਭਾਖਾ। ਉਰ ਮਹਿ ਲਖਹੁ ਜਿ ਅਸ ਅਭਿਲਾਖਾ। 
ਤੌ ਤੁਮ ਰਹਹੁ ਹਮਾਰੇ ਸਾਥਾ। ਇੱਛਾ ਪੂਰਹਿ' ਸ੍ਰੀ ਜਗਨਾਥਾ£॥੨੨॥ 


ਬਚਨ ਮਾਨਕੈ ਤਬਹੀ ਮੂਲਾ। ਚਲਜੋ ਸੰਗ ਲਖ ਗੁਰ ਅਨਕੂਲਾ”। 
ਗਮਨੇ ਆਨ ਥਾਨ ਜਗਸਾਂਈ। ਸਿੱਛਯਾ” ਦੇਨ ਜਿ ਨਰ ਦੁਖ ਪਾਈ॥੨੩॥ 


ਏਕ ਨਗਰ ਮਹਿ' ਬੈਸੇ ਜਾਈ।ਜਹਾਂ ਘਨੇਰੇ ਤੁਰਕ"? ਰਹਾਈਂ'। 
ਚੰਦਰਾਤ£ ਥੀ ਤਿਸ ਦਿਨ ਮਾਂਹੀ।ਬਹੁ ਨਰ ਕੋ ਭਾ ਮੇਲ£ ਤਹਾਂ ਹੀ॥੨੪॥ 


ਭੀਰ ਬਿਸਾਲ ਭਈ ਇਕ ਥਾਈਂ।ਲੇਯ ਸ਼ੀਰਨੀ” ਮਨੁਜ ਚਢਾਂਈ। 

ਇਕ ਫਕੀਰ ਦੰਭੀ ਤਹਿ ਰਹਹੀ।ਸਬ ਲੋਕਨ ਸੋ ਇਸ ਬਿਧਿ ਕਹਿਹੀ॥੨੫॥ 
ਦੋਹਰਾ 

“ਦੂਜ ਚਾਂਦ ਕੀ ਰਾਤ ਕੋ ਸ਼ਹੁ ਆਵੈ ਮੁਝ ਪਾਸ”। 


€$ 


ਤਿਹ ਦਰ? ਦੁੰਦਭਿ'$ ਨੌਬਤਾਂ'' ਬਾਜਤ ਹੋਤ ਹੁਲਾਸ॥ ੨੬॥ 


ਚੌਪਈ 
ਰੁਚਿਰ ਪੁਸ਼ਪ ਕੀ ਸੇਜ ਬਿਛਾਵੈ।ਨਿਜ ਅਵਾਸ ਬਹੁ ਦੀਪ ਜਗਾਵੈ। 
ਸ਼ਹੁ 34 ਨਾਮ ਧਰਾਯੋ।ਸਭ ਲੋਕਨ ਮਹਿਂ ਮਾਨ ਬਧਾਯੋ॥੨੭॥ 


5।। 5000 4800 5॥10। 0 ੬0?! ੧81੧0੧੫15॥086018.60।। 


ਅਧਿਆਇ 31 ਸਿੱਖ-ਰਹੁਰੀਤ ਦਾ ਅਰੰਭ. ਮੂਲਾ ਪ੍ਰਸੰਗ 


ਬਾਣੀਆ ਦੋਵੇਂ ਹੱਥ ਜੋੜ ਕੇ ਬੋਲਿਆ, “ਹੇ ਸੰਤ ਜੀ! ਹੇ ਮੁਕਤੀਦਾਤੇ ਗੁਰੂ ਜੀ! (ਮੈਂ) ਸੱਚ 
ਆਖ ਰਿਹਾ ਹਾਂ। ਜੱਗ ਮੇਰਾ ਨਾਮ ਮੂਲਾ ਕਹਿੰਦਾ ਹੈ।ਇਸ ਤਰਾਂ ਦਾ ਜੋ ਮੈਨੂੰ ਗਿਆਨ ਹੈ, 
ਇਹ ਆਪ ਜੀ ਦੇ ਅਨੁਸਾਰ ਹੀ ਹੈ ॥੧੯॥ 


ਜਿਸ ਨੂੰ ਆਪ ਚਾਹੇ, ਉਸ ਨੂੰ ਜਾਣੂ (ਮਹਿਸੂਸ) ਕਰਵਾ ਦਿੰਦੇ ਹੋ। ਸੱਚ, ਝੂਠ ਬਾਰੇ ਸਾਰਾ 
ਕੁਝ ਹਿਰਦੇ ਵਿੱਚ ਦ੍ਰਿੜ੍ਹ ਕਰਵਾ ਦਿੰਦੇ ਹੋ। ਮੇਰੇ ਹਿਰਦੇ ਵਿੱਚ ਧਨ-ਦੌਲਤ ਦਾ ਬਹੁਤ 
(ਜ਼ਿਆਦਾ) ਲਾਲਚ ਹੈ, ਪਰ ਮੈਂ ਕਾਗਜ਼ `ਤੇ (ਜੋ) ਸਹੀ” ਹੈ, ਲਿਖ ਦਿੱਤਾ ਸੀ। ॥੨੦॥ 


ਮੈਂ ਹਿਰਦੇ ਵਿੱਚ ਹਮੇਸ਼ਾ ਇਸੇ ਤਰਾਂ ਹੀ ਚਾਹੁੰਦਾ ਹਾਂ ਜਿਵੇ' ਕਾਗਜ਼ `ਤੇ (ਸਵੇਰੇ) ਲਿਖ ਕੇ 
ਭੇਜਿਆ ਸੀ । ਜਿਸ ਵੇਲੇ ਤਕ ਕੋਈ ਸੰਤ ਨਾਲ ਮੇਲ ਨਹੀਂ ਹੁੰਦਾ । ਮੇਰੇ ਮਨ ਵਿੱਚ ਪੱਕੀ 
ਤਰਾਂ ਨਾਲ ਦ੍ਰਿੜ੍ਹ ਅਭਿਆਸ ਨਹੀਂ ਹੋਣਾ। ” ॥੨੧॥ 


ਸੁਣ ਕੇ ਗੁਰੂ ਜੀ ਨੇ ਉਸ ਨੂੰ ਕਿਹਾ, “ਹਿਰਦੇ ਵਿੱਚ ਜੇਕਰ ਇਸੇ ਤਰਾਂ ਦੀ ਚਾਹ ਹੈ ਤਾਂ ਤੂੰ ਸਾਡੇ 
ਨਾਲ ਰਹੁ, ਪਰਮੇਸ਼ਰ? ਤੇਰੀ ਇੱਛਾ ਪੂਰੀ ਕਰੇਗਾ। ” ॥੨੨॥ 


ਉਸ ਵੇਲੇ ਹੀ “ਮੂਲਾ” ਗੁਰੂ ਜੀ ਦੇ ਬਚਨ ਮੰਨ ਕੇ, ਗੁਰੂ ਜੀ ਦੇ ਅਨੁਸਾਰੀ? ਹੋ ਕੇ ਚੱਲ 
ਪਿਆ। ਜੋ ਮਨੁੱਖ ਦੁੱਖ ਪਾ ਰਹੇ ਸਨ, ਉਨ੍ਹਾਂ ਨੂੰ ਉਪਦੇਸ਼” ਦੇਣ ਲਈ ਜਗਤ ਦੇ ਮਾਲਕ (ਗੁਰੂ 
ਜੀ) ਹੋਰ ਸਥਾਨ `ਤੇ ਜਾਣ ਲਈ ਚੱਲ ਪਏ। ॥੨੩॥ 


ਇੱਕ ਨਗਰ ਵਿੱਚ ਜਾ ਕੇ (ਗੁਰੂ ਜੀ) ਬੈਠ ਗਏ; ਜਿਥੇ ਬਹੁਤ ਮੁਸਲਮਾਨ (ਤੁਰਕ) ਰਹਿੰਦੇ 
ਸਨ । ਉਸ ਦਿਨ ਚੰਦਰਮਾ ਦੀ ਰਾਤ ਸੀ। ਉਸ ਥਾਂ ਬਹੁਤ ਲੋਕਾਂ ਦਾ ਮੇਲਾ? ਲੱਗਿਆ 
ਹੋਇਆ ਸੀ। ॥੨੪॥ 


ਇੱਕ ਸਥਾਨ `ਤੇ ਬਹੁਤ ਭੀੜ ਹੋਈ ਪਈ ਸੀ, ਜਿਥੇ ਲੋਕ ਮਿਠਾਈ” ਚੜ੍ਹਾ ਰਹੇ ਸਨ। ਉਥੇ 
ਇੱਕ ਪਾਖੰਡੀ ਫ਼ਕੀਰ ਰਹਿੰਦਾ ਸੀ। ਸਾਰੇ ਲੋਕਾਂ ਨੂੰ ਉਹ ਇੰਜ ਕਹਿੰਦਾ ਸੀ। ॥੨੫॥ 
ਦੋਹਰਾ 

“ਮੇਰੇ ਕੋਲ ਚੰਦਰਮਾ ਦੇ ਪੱਖ ਦੀ ਦੂਜੀ ਰਾਤ ਨੂੰ ਪ੍ਰਭੂ ਆਉਂਦਾ ਹੈ। ” ਉਸ ਦੇ ਦਰਵਾਜ਼ੇ? 
`ਤੇ ਧੌੱਸੇ'$ ਤੇ ਨਗਾਰੇ'' ਵਜਦੇ ਸਨ ਤੇ ਖੁਸ਼ੀਆਂ ਹੋ ਰਹੀਆਂ ਸਨ ॥੨੬॥ 


ਚੌਪਈ 

ਉਹ ਸੁੰਦਰ ਫੁੱਲਾਂ ਦੀ ਸੇਜ ਵਿਛਾਉਂਦਾ ਸੀ। ਆਪਣੇ ਘਰ ਬਹੁਤ ਦੀਵੇ ਜਗਾਉਂਦਾ ਸੀ! ਉਸ 
ਨੇ ਆਪਣਾ ਨਾਮ “ਸਹੁ ਸੋਹਾਗਣਿ”` ਰਖਵਾਇਆ ਹੋਇਆ ਸੀ। ਸਾਰੇ ਲੋਕਾਂ ਵਿੱਚ ਆਪਣਾ 
ਮਾਣ ਵਧਾਇਆ ਹੋਇਆ ਸੀ। ॥੨੭॥ 


109 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਮਨੁਜ ਸ਼ੀਰਨੀ ਤਿਸ ਦਿਨ ਲਯਾਵੈਂ। ਹੋਇ ਦੀਨ ਮਨ ਸੀਸ ਨਿਵਾਵੈ'। 
ਅੰਤਰ ਜਾਨ ਦੇਯ ਨਹਿ' ਕਿਸ ਕੋ।ਦਰ ਪਰ ਬੰਦਨ ਕਰਹੀ' ਤਿਸਕੋ॥ ੨੮॥ 


ਬਡੇ ਨਿਸ਼ਾਨ ਗਡੇ ਦਰ ਨੇਰੇ।ਜਹਿਂ ਕਹਿਂ' ਹੋਤ ਉਛਾਹ£ ਬਧੇਰੇ। 
ਅੰਗਨਾ ਕੇ ਸਿੰਗਾਰ ਕਰ ਸਾਰੇ ।ਬੈਠਹਿ ਦੂਰ ਕੈ ਤੂਸ਼ਨ ਧਾਰੇ॥੨੯॥ 


ਦੋਹਰਾ 
ਪੁੰਜ ਮਨੂਜ ਹੋਏ ਤਹਾਂ,ਬਾਜੇ ਬਜਹਿਂ ਅਪਾਰ?”। 
ਡੇਰਾ ਕੀਨਾ ਪ੍ਰਭੂ ਤਬ ਇਕ ਤਿਯ ਬ੍ਰਿੱਧ ਅਗਾਰ॥੩੦॥ 


ਚੌਪਈ 
ਅੰਤਰਜਾਮੀ ਸਭ ਬਿਧਿ ਜਾਨੀ। ਤਿਹ ਤਿਯ ਸੋ ਬੋਲੇ ਅਸ ਬਾਨੀ। 
“ਪੁਰ ਕੇ ਬਿੱਖੈ ਹੋਤ ਕਸ ਸ਼ੋਰਾ? । ਬ੍ਰਿੰਦ ਮਨੁੂਜ ਹੋਏ ਇਕ ਨੌਰਾ”॥੩੧॥ 


ਕਹੈ ਤੀਯ “ਇਕ ਰਹੈ ਫਕੀਰ। ਤਿਹ ਦਰ ਮਾਨਵ ਕੀ ਬਹੁ ਭੀਰ। 
ਆਜ ਅਨੰਦ ਅਧਿਕ ਤਿਹ ਧਾਮੂ।ਸ਼ਹੁ ਸੋਹਾਗਣਿ ਜਿਸ ਕੋ ਨਾਮੂ”॥ ੩੨॥ 


ਸ੍ਰੀ ਨਾਨਕ ਸੁਨ ਕੈ ਮੁਸ਼ਕਾਨੇ ।ਕਹੈਂ “ਚਲਹੁ ਦੇਖਹਿ' ਮਰਦਾਨੇ `। 
ਹਮ ਕੋ ਸੰਗਿ ਲੀਨ ਜਗਸਾਈ'।ਪਹੁੰਚਤ ਭਏ ਜਾਇ ਤਿਹ ਥਾਈਂ ॥੩੩॥ 


ਦੋਹਰਾ 

ਦਰ ਆਗੈ ਹੈ ਠਾਢ ਤਬ ਦੇਖੀ ਭੀਰ ਅਪਾਰ। 
ਅੰਤਰ ਪ੍ਰਵਿਸੈ ਕੋ ਨਹੀਂ,ਕਰੈ' ਤਹਾਂ ਨਮਸਕਾਰ॥ ੩੪॥ 
ਚੌਪਈ 


ਅੰਤਰ ਜਾਨ ਲਗੇ ਸ੍ਰੀ ਪ੍ਰਭੁ ਜਬ।ਜੇ ਦਰਵਾਨ ਕਹੇ ਬਚ ਤਿਨ ਤਬ । 
“ਅੰਤਰ ਹੁਕਮ ਜਾਨ ਕੌ ਨਾਂਹੀ।ਦਰ ਪੁਰ ਜ਼ਾਰਤ$ ਕਰ ਮੁਰ ਜਾਹੀਂ”॥੩੫॥ 


110 
5।। 53000 38000 50101 ਹ। ੬0੫ ੧3101500੫੧)60011.60।। 


ਅਧਿਆਇ 31 ਸਿੱਖ-ਰਹੁਰੀਤ ਦਾ ਅਰੰਭ, ਮੂਲਾ ਪ੍ਰਸੰਗ 


ਲੋਕ ਉਸ ਦਿਨ ਮਿਠਾਈ ਲਿਆਉਂਦੇ ਸਨ। ਮਨ ਵਿੱਚ ਨਿਮਰਤਾ ਰੱਖ ਕੇ ਸਿਰ ਨਿਵਾਉਂਦੇ 
ਸਨ। ਕਿਸੇ ਨੂੰ ਅੰਦਰ ਜਾਣ ਨਹੀਂ' ਸੀ ਦਿੱਤਾ ਜਾਂਦਾ। ਉਸ ਨੂੰ ਦਰਵਾਜ਼ੇ 'ਤੇ (ਹੀ ਸਾਰੇ) 
ਨਮਸਕਾਰ ਕਰਦੇ ਸਨ। ॥੨੮॥ 


ਦਰਵਾਜ਼ੇ ਕੋਲ ਵੱਡੇ ਵੱਡੇ ਝੰਡੇ ਗੱਡੇ ਹੋਏ ਸਨ। ਜਿਥੇ-ਕਿਥੇ ਅਧਿਕ ਉਤਸ਼ਾਹ” ਵਿਖਾਈ 
ਦਿੰਦਾ ਸੀ । ਉਹ ਇਸਤਰੀ ਦੇ ਸਾਰੇ ਸ਼ਿੰਗਾਰ ਕਰਕੇ ਮੋਨ ਧਾਰ ਕੇ ਲੁਕ ਕੇ ਬੈਠ ਜਾਂਦਾ 
ਸੀ। ॥੨੯॥ 


ਦੋਹਰਾ 
ਬਹੁਤੇ ਲੋਕ ਉਸ ਥਾਂ ਤੇ (ਇੱਕਠੇ) ਹੋ ਗਏ ਸਨ, ਅਣਗਿਣਤ? ਵਾਜੇ ਵੱਜ ਰਹੇ ਸਨ। ਉਦੋਂ ਗੁਰੂ 
ਜੀ ਨੇ ਇੱਕ ਬਿਰਧ ਇਸਤਰੀ ਦੇ ਘਰ ਪਹਿਲਾਂ” ਹੀ ਟਿਕਾਣਾ ਕੀਤਾ ਹੋਇਆ ਸੀ। ॥੩੦॥ 


ਚੌਪਈ 

ਅੰਦਰ ਦੀ ਜਾਣਨ ਵਾਲੇ ਗੁਰੂ ਜੀ ਸਾਰੇ ਕਰਮ ਬਾਰੇ ਜਾਣਦੇ ਸਨ। ਉਸ ਇਸਤਰੀ ਨੂੰ ਇਸ 
ਤਰਾਂ ਕਹਿਣ ਲੱਗੇ, “ਨਗਰ ਵਿੱਚ ਕਿਵੇ' ਦਾ ਰੌਲਾ ਪਿਆ ਹੋਇਆ ਹੈ? ਇੱਕ ਥਾਂ `ਤੇ ਲੋਕਾਂ 
ਦਾ ਬਹੁਤ ਇਕੱਠ ਹੋਇਆ ਪਿਆ ਹੈ। ” ॥੩੧॥ 


ਬਿਰਧ ਇਸਤਰੀ ਨੇ ਕਿਹਾ, “ਇਕ ਫ਼ਕੀਰ ਰਹਿੰਦਾ ਹੈ, ਜਿਸ ਦੇ ਦਰਵਾਜ਼ੇ `ਤੇ (ਅੱਜ ਦੇ 
ਦਿਨ) ਲੋਕਾਂ ਦੀ ਬਹੁਤ ਭੀੜ ਹੁੰਦੀ ਹੈ। ਜਿਸ ਦਾ ਨਾਮ “ਸਹੁ ਸੋਹਾਗਣਿ” ਹੈ, ਉਸ ਦੇ ਘਰ 
ਅੱਜ ਬਹੁਤ ਖੁਸ਼ੀਆਂ ਹਨ। ” ॥੩੨॥ 


ਗੁਰੂ ਨਾਨਕ ਦੇਵ ਜੀ ਸੁਣ ਕੇ ਮੁਸਕਰਾਉਣ ਲੱਗੇ ਤੇ ਕਿਹਾ, “ਮਰਦਾਨੇ ! ਚਲੋ ਦੇਖੀਏ । ” 
ਜਗਤ ਦੇ ਮਾਲਕ ਗੁਰੂ ਜੀ ਨੇ ਸਾਨੂੰ (ਬਾਲਾ, ਮਰਦਾਨਾ ਤੇ ਮੂਲਾ) ਨਾਲ ਲੈ ਲਿਆ। ਉਸ ਸਥਾਨ 
`ਤੇ ਜਾ ਪਹੁੰਚ ਗਏ। ॥੩੩॥ 


ਚ 


ਦੋਹਰਾ 
ਉਸ ਦੇ ਦਰਵਾਜ਼ੇ ਅੱਗੇ ਖੜ੍ਹੇ ਹੋਏ ਤਾਂ ਬਹੁਤ ਜ਼ਿਆਦਾ ਭੀੜ ਦੇਖੀ। ਅੰਦਰ ਕੋਈ ਵੀ ਦਾਖਲ 
ਨਹੀਂ ਸੀ ਹੋ ਰਿਹਾ। ਉਸ ਥਾਂ `ਤੇ ਹੀ (ਲੋਕ) ਨਮਸਕਾਰ ਕਰ ਰਹੇ ਸਨ। ॥੩੪॥ 


ਚੌਪਈ 

ਜਿਸ ਵੇਲੇ ਗੁਰੂ ਜੀ ਅੰਦਰ ਜਾਣ ਲੱਗੇ। ਉਸ ਵੇਲੇ ਜੋ ਦਰਬਾਨ ਸਨ, ਉਨ੍ਹਾਂ ਨੇ (ਗੁਰੂ ਜੀ ਨੂੰ) 
ਕਿਹਾ, “ਅੰਦਰ ਜਾਣ ਦਾ ਹੁਕਮ ਨਹੀਂ ਹੈ। ਦਰਵਾਜ਼ੇ `ਤੇ ਹੀ ਯਾਤਰਾ£ (ਦਰਸ਼ਨ) ਕਰਕੇ 
(ਲੋਕ) ਮੁੜ ਜਾਂਦੇ ਹਨ। ” ॥੩੫॥ 


111 


੨1 58000 480 5॥0। ਹ। €10%9 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਗੁਰੂ ਕਹੈਂ “ਤਿਹ ਕੋ ਸੁਧਿ ਦੀਜੈ।ਦਰ ਠਾਂਢੇ ਦਰਵੇਸ਼ ਲਖੀਜੈ। 
ਤੁਮ ਦਰਸ਼ਨ ਕੀ ਹੈ ਚਿਤ ਚਾਹੀ। ਆਇਸੁ ਹੋਇ ਤ ਆਵਹਿ ਪਾਹੀ”॥੩੬॥ 


ਠਾਂਢੇ ਹੋਇ ਦੂਰ ਦਰਵਾਨਾਂ।ਜਾਇ ਤਾਂਹਿ ਸੋ ਬਚਨ ਬਖਾਨਾ। 
“ਦਰ ਦਰਵੇਸ਼ ਤੁਮਾਰੇ ਆਏ । ਮਿਲਨ ਚਾਹਿ ਰਾਵਰ ਅਧਿਕਾਏ ॥ ੩੭॥ 


ਜੋ ਅਬ ਆਇਸੁ ਹੋਇ ਤੁਮਾਰੀ। ਕਰ ਹੈਂ ਜਾਰਤ ਆਇ ਅਗਾਰੀ”। 
ਉੱਤਰ ਦੀਨ ਪਖੰਡੀ ਗਾਢੇ । “ਬਰਜਹੁ' ਦਰ ਪਰ ਰਾਖਹੁ ਨਾਢੇ ॥ ੩੮ ॥ 


ਆਜ ਹੋਤ ਮੁਝ ਸ਼ਹੁ ਕੋ ਦਰਸ਼ਨ।ਨਹਿੰ ਅਵਲੋਕੌਂ ਕਿਸ, ਇਕ ਤਿਸ ਬਿਨੁ`। 


ਸੁਨ ਦਰਵਾਨ ਸੁ ਆਇ ਬਖਾਨੀ। ਬਿਗਸੇ ਪ੍ਰਭੁ ਤਬ ਦੰਭਨ? ਹਾਨੀ॥ ੩੯॥ 


"ਕਛੂ ਨ ਇਹਾਂ ਚਲਹੁ ਮਰਦਾਨਾ!।ਕੂਰ”ੈ ਅਡੰਬਰ” ਸਬ ਪਹਿਚਾਨਾ। 
ਹੋਇ ਨਸ਼ਟ ਇਨ ਕਪਟ ਜੁ ਕੀਨੋ'।ਕਹਿ ਇਉਂ ਗਮਨੇ ਪਾਛਾ? ਦੀਨੋ॥੪੦॥ 


ਤਿਹੰ ਛਿਨ ਮੇਲੇ ਬੀਚ ਬਿਸਾਲਾ।ਪਰੀ ਲਰਾਈ ਮਹਾਂ ਕਰਾਲਾ?। 
ਚਹੁ ਦਿਸ ਮਹਿ ਚਮਕਹਿੰ ਸ਼ਮਸ਼ੇਰਾ।ਧਰ ਪਰ ਸ਼੍ਰੋਣਤ ਗਿਰੇ ਘਨੇਰਾ ।੪੧। 


ਕਟੇ ਕਿਤਕ ਹ੍ਰੈ ਮਿਰਤਕ ਪਰਹੀਂ।ਕੇਤਿਕ ਘਾਇਲ ਘੂਮਤ ਫਿਰਹੀਂ । 
ਬਹੁਰੋ ਲੂਟਿ ਪਰੀ ਤਿਹ ਥਾਈਂ। ਬਲੀ ਖਸੋਟਹਿ' ਵਸਤੁ ਪਰਾਈ॥ ੪੨॥ 


ਜਹਿਂ ਦੰਭੀ ਕੋ ਸਦਨ ਸੁਹਾਵਨ। ਨਰ ਪਹੁੰਚੇ ਤਹਿੰ ਵਸਤੁ ਲਿਆਵਨ। 
ਸਰਬ ਸਮਾਜ ਹੁਤੋ ਤਿਸ ਕੇਰਾ।ਲੂਟ ਲੀਨ ਤਬਹੀ ਬਿਨ ਦੇਰਾ॥੪੩॥ 


ਧਕਤ ਧਸੇ ਨਰ ਪੌਰਂ ਅੰਦਾਰੀ?। ਮੰਚਾਂ ਪਰ ਬਾਲਾ ਏਕ ਸੁੰਦਾਰੀ''। 
ਸਨ”? ਤਿਹ ਸਾਥ ਕੇਲ? ਕਰ ਐਸੇ।ਬਹੁ ਕਾਮੀ ਨਰ ਕਰਤ ਸੁ ਜੈਸੇ॥੪੪॥ 


ਨਰ ਦੇਖਤ ਤਹਿਂ ਕੁਪਿਤਾਂ” ਬਿਸ਼ੇਖਾ। 'ਮਾਰੋ ਮਾਰ ਪਾਜਾਂ? ਇਸ ਭੇਖਾ”। 
ਲਸ਼ਟਕ'$ ਮਾਰ ਗਲੰਥ' ” ਨਿਕਾਰਾ। 'ਲੂਟ ਲੇਹੁ”ਕਹਿ “ਜਿਤਕ ਪਸਾਰਾ”॥੪੫॥ 


112 
5।। 53000 38000 50101 ਹ। ੬09 ੧3101500੫੧)60011.60।। 


ਅਧਿਆਇ 31 ਸਿੱਖ-ਰਹੁਰੀਤ ਦਾ ਅਰੰਭ, ਮੂਲਾ ਪ੍ਰਸੰਗ 


ਗੁਰੂ ਜੀ ਨੇ ਕਿਹਾ, “ਉਸ ਨੂੰ ਖਬਰ ਦੇ ਦਿਉ ਕਿ ਤੇਰੇ ਦਰਵਾਜ਼ੇ `ਤੇ ਫ਼ਕੀਰ ਖੜ੍ਹਾ ਹੈ, ਜਿਸ ਨੂੰ 
ਤੁਹਾਡੇ ਦਰਸ਼ਨਾਂ ਦੀ ਚਿੱਤ ਵਿੱਚ ਚਾਹ ਹੈ। ਹੁਕਮ ਹੋਵੇ ਤਾਂ ਤੁਹਾਡੇ ਕੋਲ ਆ ਜਾਵੇ।” ॥੩੬॥ 


ਦਰਬਾਨ ਦੂਰ ਜਾ ਕੇ ਖੜ੍ਹੇ ਹੋ ਗਏ। ਉਸ ਨੂੰ ਜਾ ਕੇ ਆਖਿਆ, “ਤੁਹਾਡੇ ਦਰਵਾਜ਼ੇ `ਤੇ ਫ਼ਕੀਰ 
ਆਇਆ, (ਜਿਸ ਨੂੰ) ਆਪ ਦੇ ਦਰਸ਼ਨ ਕਰਨ ਦੀ ਬਹੁਤ ਚਾਹ ਹੈ। ॥੩੭॥ 


ਹੁਣ ਜੇਕਰ ਆਪ ਦਾ ਹੁਕਮ ਹੋਵੇ, ਦਰਸ਼ਨ ਕਰਨ ਲਈ ਅੱਗੇ ਆ ਜਾਵੇ। ” ਤਕੜੇ ਦੰਭੀ ਨੇ 
ਉੱਤਰ ਦਿੱਤਾ, “ਦਰਵਾਜ਼ੇ `ਤੇ ਰੋਕਾਂ ਦਿਉ। (ਉਸ ਨੂੰ) ਖੜ੍ਹਾ ਰਹਿਣ ਦਿਉ। ॥੩੮॥ 


ਅੱਜ ਮੈਨੂੰ ਪ੍ਰਭੂ ਦੇ ਦਰਸ਼ਨ ਹੋਣੇ ਹਨ। (ਇਸ ਲਈ) ਇੱਕ ਸਹੁ ਤੋਂ ਬਿਨਾਂ (ਅੱਜ) ਕਿਸੇ ਨੂੰ 
ਨਹੀਂ ਮਿਲਣਾ। ” ਦਰਬਾਨ ਨੇ ਸੁਣ ਕੇ ਆ ਕੇ ਦੱਸ ਦਿੱਤਾਂ ਤਾਂ ਗੁਰੂ ਜੀ ਮੁਸਕਰਾਏ ਜੋ 
ਪਾਖੰਡੀ? ਲਈ ਨੁਕਸਾਨ ਦਾ (ਸੰਕੇਤ) ਸੀ। ॥੩੯॥ 


(ਗੁਰੂ ਜੀ ਬੋਲੇ), “ਮਰਦਾਨੇ ! ਇੱਥੇ ਕੁਝ ਨਹੀਂ ਹੈ, ਚੱਲੋ ਚੱਲੀਏ। ਇਸ ਸਾਰੇ ਝੂਠੇ? ਪਾਖੰਡ" 
ਜਾਲ ਨੂੰ ਜਾਣ ਲਿਆ ਹੈ । ਇਸ ਨੇ ਜੋ ਛਲ-ਕਪਟ ਦਾ ਤਾਣਾ ਬੁਣਿਆ, ਉਸ ਸਦਕਾ ਇਹ 
ਨਸ਼ਟ ਹੋ ਜਾਵੇਗਾ। ” ਇੰਜ ਆਖ ਕੇ (ਗੁਰੂ ਜੀ) ਜਾਣ ਲਈ ਪਿੱਛੇ? ਮੁੜ ਪਏ ॥੪੦॥ 


ਉਸੇ ਪਲ ਵਿਸ਼ਾਲ ਮੇਲੇ ਵਿੱਚ ਬਹੁਤ ਭਿਆਨਕ$£ ਲੜਾਈ ਸ਼ੁਰੂ ਹੋ ਗਈ। ਚਾਰੇ ਪਾਸੇ 
ਤਲਵਾਰਾਂ” ਚਮਕਣ ਲੱਗੀਆਂ। ਧਰਤੀ ਉੱਤੇ ਬਹੁਤ ਖੂਨ ਡਿੱਗਣ ਲੱਗ ਪਿਆ। ॥੪੧॥ 


ਕਿੰਨੇ ਕੱਟ-ਵੱਢ ਵਿੱਚ ਮਾਰੇ ਗਏ। ਕਿੰਨੇ ਜ਼ਖਮੀ ਹੋਏ ਘੁੰਮਦੇ ਫਿਰ ਰਹੇ ਸਨ। ਫਿਰ ਉਸ 
ਥਾਂ ਲੁੱਟ-ਖਸੁੱਟ ਸ਼ੁਰੂ ਹੋ ਗਈ। ਤਾਕਤਵਰ ਦੂਜਿਆਂ ਦੀਆਂ ਵਸਤਾਂ ਖੋਹਣ ਲੱਗੇ। ॥੪੨॥ 


ਜਿਸ ਥਾਂ `ਤੇ ਉਸ ਪਾਖੰਡੀ ਦਾ ਸੋਹਣਾ ਘਰ ਸੀ। ਲੋਕ ਉਥੇ ਸਮਾਨ ਲੁੱਟਣ ਲਈ ਪਹੁੰਚ ਗਏ । 
ਸਾਰੇ (ਲੋਕਾਂ ਦੇ) ਇਕੱਠ ਨੇ ਬਿਨਾਂ ਦੇਰੀ ਦੇ (ਸਾਰਾ ਸਮਾਨ) ਲੁੱਟ ਲਿਆ। ॥੪੩॥ 


ਧੱਕੇ ਮਾਰ ਕੇ ਲੋਕ ਦਰਵਾਜ਼ੇ$ ਅੰਦਰ? ਜਾ ਦਾਖਲ ਹੋਏ। ਸੇਜ '£ 'ਤੇ ਇੱਕ ਨਵਜੋਬਨ 
ਸੁੰਦਰਂ' ਇਸਤਰੀ ਸੀ। ਜਿਵੇ' ਬਹੁਤ ਕਾਮੀ ਪੁਰਸ਼ (ਖੇਡ) ਕਰਦਾ ਹੈ, ਲੁੱਚਾਂ? ਉਸ ਦੇ ਨਾਲ 
ਇਸ ਪ੍ਰਕਾਰ ਅਨੰਦ-ਭੋਗ'? ਮਾਣ ਰਿਹਾ ਸੀ। ॥੪੪॥ 


ਉਥੇ ਲੋਕ (ਦੇਖ ਕੇ) ਬਹੁਤ ਕਰੋਧਵਾਨ'“ ਹੋਏ ਦੇਖਣ ਲੱਗੇ। “(ਸ਼ਹੁ ਸੁਹਾਗਣਿ) ਦਾ ਪੋਲ 
(ਪਸਾਰਾ)? ਝੂਠਾ ਭੇਖ ਹੈ, ਇਸ ਨੂੰ ਮਾਰੋ। ” ਸੋਟੀ'£ ਮਾਰਕੇ ਗਲੇ” ਤੋਂ (ਫੜ ਕੇ ਬਾਹਰ) 
ਕੱਢਿਆ। ਆਖਿਆ, “ਲੁੱਟ ਲਓ, ਜੋ ਪਸਾਰਾ ਨਜ਼ਰੀਂ ਆ ਰਿਹਾ ਹੈ” ॥੪੫॥ 


੨1 58000 980 500੧ .। ੬03 ਕਰ ੧(81੧0॥੪8ਇ॥0੫੧॥60118.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਦੋਹਰਾ 


ਜੜ੍ਹ ਚੇਤਨ ਜਗ ਈਸ' ਕੀ ਕਰੀ ਅਵਗਯਾ?£ ਜਾਂਹਿ। 
ਹਾਲ ਬੁਰਾ ਤਿਹ ਹੋਤ ਭਾ ਅਚਰਜ ਮਾਨੋ ਨਾਹਿਂ॥੪੬॥ 


ਚੌਪਈ ਰ੍ 
ਝੰਡੇ ਕੋ ਨਿਸ਼ਾਨ ਲੈ ਗਯੋ। ਕੋਊ ਚਰ੍ਾਵਾ? ਲੂਟਤ ਭਯੋ । 
ਤਿਹਕੋ ਕਿਨਹੂੰ ਲੀਨ ਪ੍ਰਯੰਕਾ"।ਨਰ ਭਾਜੇ ਮਨ ਮਾਨ ਅਤੰਕਾ”ੰ ॥੪੭॥ 


ਭੂਖਨ ਬਸਤ੍ਰਾਦਿਕ ਥੋ ਜੋਊ।ਤਿਹ ਛਿਨ ਸਰਬ ਖਸੋਟੇ£ ਸੋਊ। 
ਕਹਨ ਲਗੇ “ਇਹੁ ਹੁਤੋ ਪਖੰਡੀ। ਨਾਉ ਸੁਹਾਗਣ ਹੈ ਇਹੁ ਰੰਡੀ॥੪੮॥ 


ਕਰ੍ਯੋ ਕੂਰ ਕੋ ਸਰਬ ਸਮਾਜਾ। ਉਘਰ ਗਯੋ ਅਬ ਜਾਂਕੋ ਪਾਜਾ”। 
ਕਰਹਿਂ ਨਿਰਾਦਰ ਸਬ ਨਰ ਤਿਹ ਕੋ। ਬੰਦਨ ਕਰ ਪ੍ਰੀਤ ਕਰ ਜਿਹ ਕੋ॥੪੯॥ 


ਮੰਦਮਤੀ$ ਤਬ ਮਨ ਮਹਿ ਜਾਨੇ।-- ਵਹਿਰ ਹੁਤੇ ਕੋਊ ਸੰਤ ਮਹਾਨੇ। 
ਕੀਨ ਨਿਰਾਦਰ ਮੈਂ ਤਿਨ ਕੇਰਾ। ਆਦਰ ਸਰਬ ਗਯੋ ਤਬ ਮੇਰਾ -॥੫੦॥ 


ਲੱਜਤ ਹੋਯੋ ਫਿਰਤ ਨਗਰ ਮੈਂ।ਕੋ ਨਹਿ ਜਾਵਨ ਦੇ ਨਿਜ ਘਰ ਮੈਂ। 
ਏਕ ਨਿਸਾ ਬਸ ਕਰ ਤਿਹ' ਥਾਈ। ਅੰਗ੍ਰਜ ਕੀਨੋ ਗਮਨ ਗੁਸਾਈ ॥੫੧॥ 


ਮੂਲਾ ਮਰਦਾਨਾ ਮੈਂ' ਸੰਗਾ।ਪੀਛੇ ਪ੍ਰਸਥਾਨੇ ਸੁ ਉਮੰਗਾ। 
ਉੱਚ ਜਹਾਂ ਸੱਯਦ ਬਹੂ ਬਾਸੀ।ਤਹਿ' ਪਹੁੰਚੇ ਸਤਿਗੁਰ ਅਬਿਨਾਸੀ ॥੫੨॥ 


ਵਹਿਰ ਨਗਰ ਤੇ ਆਸ਼੍ਮ? ਲਾਈ।ਬੈਠ ਗਏ ਪੁਨਿ ਨਿਸਿ ਹੈ ਆਈ। 
ਬਡੀ ਭੋਰ ਤੇ ਕਰ ਇਸ਼ਨਾਨਾ।ਭਨੈ ਗਿਰਾ ਊਚੀ ਧੁਨਿ ਕਾਨਾ'£ ॥੫੩॥ 


ਤਬ ਇਕ ਸਿੰਧੀ ਤਿਹ ਥਲ ਆਯੋ। ਸੁਨਨ ਹੇਤੁ ਠਹਰਯੋ ਹਿਤ ਲਾਯੋ। 
ਬਚਨ ਸੁਨਤ ਸਮਝਤ ਭਲ ਰੀਤੀ।ਰਹਜੇ ਠਾਂਢਿ ਹ੍ਹੈ ਉਰ ਧਰ ਪ੍ਰੀਤੀ॥੫੪॥ 


%। ੨8(000 080 51101 0 ੬09 ਮੀ ੧(81੧01੧੪8ਇ॥0੫੧॥600118.60।। 


ਅਧਿਆਇ _3। ਸਿੱਖ-ਰਹੁਰੀਤ ਦਾ ਅਰੰਭ, ਮੂਲਾ ਪ੍ਰਸੰਗ 


ਦੋਹਰਾ 
ਜੜ ਚੇਤਨ ਰੂਪ ਜਗਤ ਦੇ ਮਾਲਕਾਂ (ਗੁਰੂ ਜੀ) ਦਾ ਜਿਸ ਤਰਾਂ ਜਿਸ ਨੇ ਨਿਰਾਦਰ? ਕੀਤਾ 
ਸੀ । ਉਸ ਦਾ ਹਾਲ ਬੁਰਾ ਹੀ ਹੋਣਾ ਸੀ, (ਇਹ) ਹੈਰਾਨਗੀ ਵਾਲੀ ਗੱਲ ਨਾ ਸਮਝੋ। ॥੪੬॥ 


ਚੌਪਈ 

(ਲੋਕ) ਉਸ ਦੇ ਝੰਡੇ ਦਾ ਚਿੰਨ੍ਹ ਵੀ ਲੈ ਗਏ। ਕੋਈ ਚੜ੍ਹਾਵਾ” ਲੁੱਟਣ ਵਿੱਚ ਲੱਗਿਆ ਹੋਇਆ 
ਸੀ । ਕਿਸੇ ਨੇ ਉਸ ਦਾ ਪਲੰਘ” ਚੁੱਕ ਲਿਆ । ਫਕੀਰ ਦੇ ਆਪਣੇ ਆਦਮੀ ਵੀ ਇੱਜ਼ਤ ਅਤੇ 
ਡਰ? ਕਾਰਨ ਭੱਜ ਗਏ। ॥੪੭॥ 


(ਉਸ ਦੇ) ਗਹਿਣੇ ਸੁੰਦਰ ਬਸਤਰ ਆਦਿ ਜਿਹੜੇ ਸਨ, ਉਹ ਪਲਾਂ ਵਿੱਚ ਹੀ ਸਾਰੇ ਖੋਹ£ ਲਏ । 
ਆਖਣ ਲੱਗੇ, “ਇਹ ਪਾਖੰਡੀ ਸੀ, ਨਾਮ (ਤਾਂ ਭਾਵੇਂ) ਸੁਹਾਗਣ ਰੱਖਿਆ ਹੋਇਆ ਹੈ, (ਪਰ 
ਅਸਲ ਵਿੱਚ) ਇਹ ਰੰਡੀ ਹੈ ॥੪੮॥ 


ਸਾਰੇ ਲੋਕਾਂ ਵਿੱਚ ਜਿਸ ਨੇ ਝੂਠ ਦਾ ਪਸਾਰਾ ਫੈਲਾਇਆ । ਇਸ ਦਾ ਖੋਟ ਹੁਣ ਉਘੜਾ” ਕੇ 
ਸਭ ਦੇ ਸਾਹਮਣੇ ਆ ਗਿਆ। ” ਜਿਸ ਨੂੰ (ਪਹਿਲਾਂ) ਪ੍ਰੇਮ ਨਾਲ ਨਮਸਕਾਰ ਕਰਦੇ ਸਨ, ਉਸ 
ਦਾ ਸਾਰੇ ਲੋਕ (ਹੁਣ) ਨਿਰਾਦਰ ਕਰਨ ਲੱਗ ਪਏ ਸਨ। ॥੪੯॥ 


ਘੱਟ-ਅਕਲ ਵਾਲੇ ਨੇ ਉਸ ਵੇਲੇ ਹਿਰਦੇ ਵਿੱਚ ਜਾਣਿਆ- ਬਾਹਰ (ਜੋ) ਮਿਲਣ ਲਈ ਮਹਾਨ 
ਸੰਤ ਆਏ ਸਨ, ਮੈ' ਉਨ੍ਹਾਂ ਦਾ ਅਪਮਾਨ ਕੀਤਾ। ਇਸ ਲਈ ਮੇਰੀ ਸਾਰੀ ਬਣੀ ਹੋਈ ਇੱਜ਼ਤ 
ਚਲੀ ਗਈ-1 ॥੫੦॥ 


ਉਹ ਨਗਰ ਵਿੱਚ ਸ਼ਰਮਿੰਦਾ ਹੋਇਆ (ਘੁੰਮਦਾ) ਫਿਰਦਾ ਰਹਿੰਦਾ । ਕੋਈ ਆਪਣੇ ਘਰ ਵਿੱਚ 
(ਉਸ ਨੂੰ) ਜਾਣ ਨਹੀਂ ਸੀ ਦਿੰਦਾ। ਇੱਕ ਰਾਤ ਉਸ ਥਾਂ `ਤੇ ਗੁਜ਼ਾਰ ਕੇ ਜਗਤ ਦੇ ਮਾਲਕ (ਗੁਰੂ 
ਜੀ) ਅਗਾਂਹ ਚਲੇ ਗਏ। ॥੫੧॥ 


ਮੈਂ (ਬਾਲਾ), ਮੂਲਾ ਤੇ ਮਰਦਾਨਾ ਉਤਸ਼ਾਹ ਸਹਿਤ (ਗੁਰੂ ਜੀ ਦੇ) ਪਿੱਛੇ ਚੱਲ ਪਏ। ਉੱਚ ਦੇ 
ਇਲਾਕੇ ਵਿੱਚ,ਜਿੱਥੇ ਸਯੱਦ ਵੱਸਦੇ ਸੀ, ਉਥੇ ਵਿਨਾਸ਼-ਰਹਿਤ(ਗੁਰੂ ਜੀ) ਪਹੁੰਚ ਗਏ । ॥੫੨॥ 


ਨਗਰ ਤੋ ਬਾਹਰ (ਗੁਰੂ ਜੀ ਨੇ) ਡੇਰਾ? ਕੀਤਾ। (ਗੁਰੂ ਜੀ) ਬੈਠ ਗਏ, ਫੇਰ ਰਾਤ ਹੋ ਗਈ। 
ਸਵੇਰੇ-ਸਵੇਰੇ ਇਸ਼ਨਾਨ ਕਰਕੇ ਉੱਚੀ ਧੁਨ ਵਿੱਚ ਸੰਤੋਖੀ' ਗੁਰੂ ਜੀ ਬਾਣੀ ਪੜ੍ਹਨ ਲੱਗੇ। ॥੫੩॥ 


ਉਸ ਵੇਲੇ ਇੱਕ ਸਿੰਧੀ ਉਸ ਸਥਾਨ `ਤੇ ਆ ਗਿਆ ਤੇ ਪ੍ਰੇਮ ਨਾਲ (ਬਾਣੀ) ਸੁਣਨ ਲਈ ਨਹਿਰ 


ਗਿਆ। ਸ਼ਬਦ ਸੁਣ ਕੇ ਸ੍ਰੇਸ਼ਟ ਢੰਗ ਨਾਲ ਸਮਝਦਾ ਰਿਹਾ। ਹਿਰਦੇ ਵਿੱਚ ਪ੍ਰੇਮ ਧਾਰ ਕੇ (ਉਸ 
ਥਾਂ) ਖੜ੍ਹਾ ਰਿਹਾ। ॥੫੪॥ 


5।। 53000 38000 50101 ਹ। ੬099 ਰਮ ੧3101500੫੧)6011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਗੁਰਮੁਖਿ ਨਾਦੰ ਗੁਰਮੁਖਿ ਵੇਦੰ”।ਜਬ ਇਹੁ ਉਚਰਜੇ ਪ੍ਰਭੂ ਅਭੇਦੰ' । 
ਅਰਥ ਨ ਸਮਝ ਸਕਯੋ ਕਛੁ ਤਾਂਹੀ।ਰਹਜੋ ਬਿਚਾਰ ਬਹੁਤ ਮਨ ਮਾਂਹੀ॥੫੫॥ 


ਸੁਨ ਸਬ ਬਾਨੀ ਗਯੋ ਬਹੋਰੀ।ਤਾਂਕੋ ਪੀਰ ਹੁਤੋ ਜਿਸ ਠੌਰੀ। 
ਤਿਸ ਪਦ ਕੋ ਕਰ ਕੰਠ ਬਿਚਾਰਤ। ਸੰਸੈ ਬਿਖੈ ਹੋਤ ਅਤਿ ਆਰਤ£ ॥੫੬॥ 


ਬੂਝਤ ਪੀਰ “ਬਿਲਮ? ਕਿਉ ਲਾਈ?। ਕੌਨ ਮਿਲਯੋ ਕਹਿਂ ਬੈਸਾ ਜਾਈ'। 
ਸਿੰਧੀ ਭਾਥੈ ਤਿਹ ਕੇ ਤੀਰ। 'ਦੇਖਯੋ ਹਿੰਦੂ ਏਕ ਫਕੀਰ॥੫੭॥ 


ਤਿਹ ਕੀ ਸੁਨਤ ਰਹਮੋਂ' ਮੈਂ ਬਾਨੀ। ਮੁਕਤਿ ਦੇਨਹਾਰੀ ਗੁਨ ਖਾਂਨੀ। 

ਇਕ ਪਦ ਕੋ ਨ ਮਾਇਨਾ ਆਯੋ। ਭਲੇ ਬਿਚਾਰਯੋ ਭੇਦ ਨ ਪਾਯੋ॥੫੮॥ 

ਅਸ ਕਹਿ ਪੁਨ ਤੁਕ ਦੀਨ ਬਤਾਈ। ਸੁਨਤ ਪੀਰ ਨੈ ਗਿਰਾ ਅਲਾਈ। 

“ਬਿਨਹਿ ਕਰਹੁ ਇਕ ਬਾਰ ਲਿਆਵਹੁ। ਤਿਹ ਕੋ ਦਰਸ਼ਨ ਮੋਹਿ ਕਰਾਵਹੁ' ॥੫੯॥ 


ਸੁਨ ਕੈ ਸਿੰਧੀ ਗਯੋ ਬਹੋਰੀ। ਨਮੋ ਕਰੀ ਪ੍ਰਭੁ ਕੋ ਕਰ ਜੋਰੀ । 

ਠਾਢੋਂ ਭਯੋ ਦੀਨ ਮਨ ਹੋਯੋ। ਇਸ ਪ੍ਰਕਾਰ ਕੋ ਬਚਨ ਬੁਗੋਯੋ ॥੬੦॥ 
“ਮੈਂਡਾ ਪੀਰ ਸਦੇਂਦਾ ਤੋਕੋ। ਬਾਤ ਬੁਝੇਂਦਾ ਭੇਜਾ ਮੋਕੋ। 

ਵਤ ਘਿੰਨਣ£ ਮੈਂ ਆਯੋ ਧਾਈ। ਜੁਲ£ ਦਰਵੇਸ਼! ਪੀਰ ਜਿਹੰ ਥਾਈਂ”॥੬੧॥ 


ਸੁਨਕੈ ਗਮਨ ਕੀਨ ਤਿਨ ਸਾਥਾ। ਪਹੁੰਚੇ ਤਹਾਂ ਜਾਇ ਜਗਨਾਥਾ। 
ਲਈ ਦਸਤਬੋਸੀ ਉਠ ਪੀਰ। “ਲੇਹੁ ਸਲਾਮਾਲੇਕ ਫਕੀਰ !”॥੬੨॥ 


ਸਾਦਰ ਸੋ ਮਿਲਕੈ ਦਿਸ ਦੂਓ। ਬੈਠੇ ਬਹੁਰ ਰਿਦੈ ਹਿਤ ਹੂਓ” । 
ਨਿਜ ਸੰਸਾ ਖੋਵਨ ਕੇ ਕਾਰਨ। ਕਰੇ ਪੀਰ ਨੇ ਬਚਨ ਉਚਾਰਨ॥੬੩॥ 


ਸਾਚ ਚਵੋ ਤੁਮ ਬਰਾਖੁਦਾਈ”?। ਦਰਗਹਿ! ਮਹਿ ਕਸ ਹਾਲ ਬਿਹਾਈ'2। 
ਜਗਤ ਪ੍ਰਵਾਹਿਂ? ਜਹਾਂ ਸਭ ਜਾਵਹਿਂ। ਨਹੀ ਸਥਿਰ ਕੋ, ਹੋਨ ਨ ਪਾਵਹਿ” ॥੬੪॥ 


5।। 58000 8001 5010। । 609 ੧81੧0॥੧੪8ਇ॥0੫੧॥600118.60।। 


ਅਧਿਆਇ 31 ਸਿੱਖ-ਰਹੁਰੀਤ ਦਾ ਅਰੰਭ, ਮੂਲਾ ਪ੍ਰਸੰਗ 


ਜਿਸ ਵੇਲੇ ਭੇਦ ਤੋਂ ਰਹਿਤ' ਗੁਰੂ ਜੀ ਨੇ ਇਹ ਤੁਕ, 'ਗੁਰਮਖਿ ਨਾਦੰ, ਗੁਰਮੁਖਿ ਵੇਦੰ” 
ਉਚਾਰਨ ਕੀਤੀ । ਉਦੋਂ ਸਿੰਧੀ ਕੁਝ ਅਰਥ ਜਾਣ ਨਹੀਂ ਸਕਿਆ। ਚਿੱਤ ਵਿੱਚ ਬਹੁਤ ਵਿਚਾਰ 
ਕਰਦਾ ਰਿਹਾ। ॥੫੫॥ 


ਉਹ ਸਾਰੀ ਬਾਣੀ ਸੁਣ ਕੇ ਉੱਥੇ ਗਿਆ, ਜਿਸ ਥਾਂ ਉਸ ਦਾ ਪੀਰ ਸੀ। ਉਹ ਉਸ ਪਦ ਨੂੰ ਯਾਦ ਕਰਕੇ 
(ਉਸ ਦੇ ਅਚਥਾਂ ਬਾਰੇ) ਵਿਚਾਰਨ ਲੱਗਾ ਤੇ ਸ਼ੰਕੇ ਕਾਰਨ ਬਹੁਤ ਦੁਖੀ ਹੋਇਆ। ॥੫੬॥ 


ਪੀਰ ਨੇ ਪੁੱਛਿਆ, “ “ਦੇਰੀ? ਕਿਉਂ ਲਗਾਈ? ਤੈਨੂੰ ਕੌਣ ਮਿਲਿਆ ਸੀ? (ਤੂੰ? ਕਿਥੇ ਜਾ ਕੇ ਬੈਠਾ 
ਰਿਹਾ?” ਸਿੰਧੀ ਬੋਲਿਆ, “ਉਸ ਨਦੀ ਦੇ ਕਿਨਾਰੇ ਇੱਕ ਹਿੰਦੂ ਫ਼ਕੀਰ ਦੇਖਿਆ। ॥੫੭॥ 


ਮੈਂ ਗੁਣਾਂ ਦੀ ਖਾਨ ਦੀ ਮੁਕਤੀ ਦੇਣ ਵਾਲੀ ਉਸਦੀ ਬਾਣੀ ਸੁਣਦਾ ਰਿਹਾ।ਇੱਕ ਤੁਕ ਦਾ ਅਰਥ 
ਸਮਝ ਨਹੀਂ ਆਇਆ। ਚੰਗੀ ਤਰਾਂ ਸੋਚਿਆ ਵੀ ਪਰ (ਇਸ ਦੀ) ਰਮਜ਼ ਸਮਝ ਨਹੀਂ 
ਆਈ।” ॥੫੮॥ 


ਇਸ ਤਰਾਂ ਆਖ ਕੇ ਫੇਰ ਤੁਕ ਦੱਸ ਦਿੱਤੀ। ਪੀਰ ਨੇ ਸੁਣ ਕੇ ਆਖਿਆ, “ਉਨ੍ਹਾਂ ਨੂੰ ਬੇਨਤੀ 
ਕਰਕੇ ਇੱਕ ਵਾਰ ਲੈ ਕੇ ਆਵੋ। ਉਨ੍ਹਾਂ ਦੇ ਮੈਨੂੰ ਦਰਸ਼ਨ ਕਰਵਾਉ। ” ॥੫੯॥ 


ਸਿੰਧੀ ਸੁਣ ਕੇ ਫੇਰ ਗਿਆ। ਗੁਰੂ ਜੀ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ। ਮਨ ਵਿੱਚ ਗਰੀਬੀ 
ਲਿਆ ਕੇ ਖੜ੍ਹਾ ਹੋ ਗਿਆ। ਇਸ ਢੰਗ ਨਾਲ ਕਥਨ ਕਰਕੇ ਬੇਨਤੀ” ਕੀਤੀ। ॥੬੦॥ 


“ਤੁਹਾਨੂੰ ਮੇਰੇ ਪੀਰ ਨੇ ਬੁਲਾਇਆ ਹੈ। (ਕੋਈ) ਗੱਲ ਜਾਣਨਾ ਚਾਹੁੰਦਾ ਹੈ, ਇਸ ਲਈ ਮੈਨੂੰ 
ਭੇਜਿਆ। ਮੈਂ ਆਪ ਨੂੰ ਮੁੜ ਲੈ5 ਜਾਣ ਲਈ ਦੌੜ ਕੇ ਆਇਆ ਹਾਂ। ਹੇ ਦਰਵੇਸ਼! ਜਿਸ 
ਸਥਾਨ `ਤੇ ਪੀਰ ਹੈ, (ਉੱਥੇ) ਚੱਲੋ5।” ॥੬੧॥ 


ਸੁਣ ਕੇ ਉਸ ਦੇ ਨਾਲ ਜਾਣ ਲਈ ਜਗਤ ਦੇ ਮਾਲਕ ਗੁਰੂ ਜੀ ਉਸ ਥਾਂ ਪਹੁੰਚ ਗਏ । ਪੀਰ ਨੇ 
ਉੱਠ ਕੇ (ਗੁਰੂ ਜੀ ਦਾ) ਹੱਥ ਚੁੰਮਿਆ? (ਤੇ ਕਿਹਾ), ' “ਹੇ ਫ਼ਕੀਰ ਜੀ! ਆਪ ਮੇਰੀ ਨਮਸਕਾਰ 
ਅੰਗੀਕਾਰ ਕਰੋ । ” ॥੬੨॥ 


ਸਨਮਾਨ ਨਾਲ ਦੋਵੇਂ ਪਾਸਿਓਂ ਮਿਲੇ। ਫੇਰ ਬੈਠ ਗਏ, ਹਿਰਦੇ ਵਿੱਚ ਪਿਆਰ ਉਮੜਿਆ”। 
ਆਪਣੀ ਸ਼ੰਕਾ ਮਿਟਾਉਣ ਲਈ ਪੀਰ ਜੀ ਨੇ ਬਚਨ ਉਚਾਰਨ ਕੀਤੇ। ॥੬੩॥ 
“ਤੁਸੀਂ ਖ਼ੁਦਾ ਦੇ ਵਾਸਤੇ'? ਸੱਚੋ- ਸੱਚ ਦੱਸੋ ਕਿ ਪਰਲੋਕ” ਵਿੱਚ ਜੀਵਾਂ ਨਾਲ ਕਿਵੇ' ਬੀਤਦੀ'£ 


ਹੈ? ਜਿਧਰ ਨੂੰ ਸਾਰੇ ਜਗਤ ਦਾ ਵਹਾਉ'? ਤੁਰਿਆ ਜਾਂਦਾ ਹੈ। (ਕੋਈ ਪੱਕੀ ਤਰਾਂ) ਸਥਿਰ 
ਨਹੀਂ ਹੋ ਸਕਦਾ?” ॥੬੪॥ 


5।। 58000 08001 5001 ੬4041 ੨] 00010 6011 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਤਿਗੁਰ ਭਨਯੋ “ਪੀਰ ਸੁਨ ਲੀਜੈ। ਨਿਸਚੈ ਯਹੀ ਰਿਦੈ ਦ੍ਰਿੜ ਕੀਜੈ। 
ਤਨ ਮਨ ਸੰਗ ਰਹਤਿ ਜੋ ਸਾਚੇ। ਜਗਤ ਗਰਤ'! ਤੇ ਸੇਊ ਬਾਚੇ2 ॥੬੫॥ 


ਸਾਚੇ ਸੰਗਿ ਰਤੇ ਚਿਤ ਜਾਂਹੀ। ਬਿਸ਼ਯਨ ਬਿਖੈ ਲਿਪਾਇ ਜਿ ਨਾਂਹੀ। 
ਸੋਭਾ ਕੇ ਸਮੇਤ ਸੋ ਜਾਈਂ। ਦਰਗਹਿ ਮਹਿ' ਬਹੁ ਆਦਰ ਪਾਈਂ॥੬੬॥ 


ਤਨ ਮਹਿ ਪਹਿਰ ਬੇਖ ਧਰ ਕੂੜੇ। ਮਨ ਕੇ ਮੂੜ ਮੰਦ ਮਤ ਮੂੜੇ । 
ਕਾਮ,ਕ੍ਰੋਧੁ,ਲਬੂ,ਮੋਹੁ,ਹੰਕਾਰਾ। ਪੰਚ ਦੁਸ਼ਟ ਕੇ ਨਿਤ ਅਨੁਸਾਰਾ॥੬੭॥ 


ਤਿਨ ਕੋ ਦਰਗਹਿ ਥਾਉ' ਨ ਕਾਈ। ਆਵਾਗੌਨ ਬਿਸੈ ਭਰਮਾਈ । 
ਲਖ ਚਉਰਾਸੀਹ ਜੋਨ ਮਝਾਰੀ। ਆਇ ਜਾਇ ਦੁਖ ਪਾਵਹਿ' ਭਾਰੀ`॥੬੮॥ 


ਤਬ ਸਿੰਧੀ ਬੋਲਯੋ ਯੂਤ ਪ੍ਰੀਤੀ। “ਤੁਮ ਪਰਚੇ ਮਿਲਕੈ ਭਲ ਰੀਤੀ। 
ਮਖਸਦ? ਮੋਰ ਨ ਹਾਸਲ ਹੋਯਾ। ਆਇ ਪ੍ਰਿਥਮ ਜੋ ਬਚਨ ਬਗੋਯਾ”॥੬੯॥ 


ਸੁਨਤ ਪੀਰ ਨੈ ਗਿਰਾ ਬਖਾਂਨੀ। “ਤੁਮ ਜਾਨੇ ਮੈਂ ਸਬ ਗੁਨ ਖਾਨੀ। 
ਸਿੰਧੀ ਏਕ ਮਾਇਨੈ ਹੇਤੂ। ਬਾਰ ਬਾਰ ਪੁਛ ਪ੍ਰੀਤ ਸਮੇਤੂ ॥ ੭੦॥ 
ਸੋ ਬਤਾਇ ਇਸ ਨਾਸਹੁ ਸੰਸਾ। ਰਾਵਰ ਕੀ ਇਨ ਕੀਨ ਪ੍ਰਸ਼ੰਸ਼ਾ। 
ਜਾਂ ਤੇ ਦਰਸ਼ਨ ਭਯੋ ਤੁਮਾਰਾ। ਸਫਲ ਜਨਮ ਹੋਯੋ ਸੁਖ ਭਾਰਾ!॥ ੭੧॥ 


ਮ੍ਰਿਦੁਲ ਮਧੁਰ ਮੁਖ ਗਿਰਾ ਉਚਾਰੀ। “ਸੁਨ ਜਲਾਲ"?! ਇਕ ਰੀਤ ਸੁਖਾਰੀ। 
ਜਾਂਹਿ ਕੁਲਫ” ਕੀ ਜੋ ਹ੍ਹੈ ਕੂੰਜੀ। ਤਿਸ ਬਿਨੁ ਖੋਲ ਸਕਹਿ ਨਹਿ” ਦੂਜੀ॥ ੭੨॥ 


ਤੁਮ ਤੇ ਸੁਨਹਿ ਮਾਇਨਾ ਜਬਹੀ। ਖਾਤਰਜਮਾਨ ਹੋਇ ਉਰ ਤਬਹੀ। 
ਜੇ ਤੁਮ ਕਹਉ ਨ ਹਮ ਤੇ ਆਵਹਿ। ਕਰਹੁ ਰੀਤਿ ਅਸ ਜੈਸ ਬਤਾਵਹਿਂ:- ॥੭੩॥ 


5।। 53000 8001 5001 64089 ੧3101500੫੧)6011.60।। 


ਅਧਿਆਇ 31 ਸਿੱਖ-ਰਹੁਰੀਤ ਦਾ ਅਰੰਭ, ਮੂਲਾ ਪ੍ਰਸੰਗ 


ਗੁਰੂ ਜੀ ਨੇ ਕਿਹਾ, ' “ਪੀਰ ਜੀ! ਸੁਣੇ ਲਵੋ। ਹਿਰਦੇ ਵਿੱਚ ਇਹੋ ਯਕੀਨ ਪੱਕਾ ਧਾਰਨ ਕਰ 
ਲਵੋ। ਤਨ-ਮਨ ਕਰਕੇ ਜੋ ਸੱਚੇ (ਵਾਹਿਗੁਰੂ ਦੇ) ਨਾਲ ਰਹਿੰਦੇ ਹਨ, ਦੁਨੀਆ ਰੂਪੀ ਟੋਏ' 
ਜੰਜਾਲ ਤੋਂ ਉਹੋ ਹੀ ਬਚ£ ਸਕਦੇ ਹਨ। ॥੬੫॥ 


ਜਿਨ੍ਹਾਂ ਦਾ ਹਿਰਦਾ ਸੱਚੇ (ਪ੍ਰਭੂ) ਦੇ ਪ੍ਰੇਮ ਵਿੱਚ ਭਿੱਜ ਜਾਂਦਾ ਹੈ ਅਤੇ ਵਿਸ਼ੇ-ਵਿਕਾਰਾਂ ਵਿੱਚ ਵੀ 
(ਆਪਣੇ-ਆਪ ਨੂੰ) ਲਿਪਟਾਉਂਦੇ ਨਹੀਂ, ਉਹ ਆਪਣੇਂ ਨਾਲ ਕੀਰਤੀ ਲੈ ਕੇ ਜਾਂਦੇ ਹਨ ਅਤੇ 
ਉਨ੍ਹਾਂ ਦਾ ਪਰਲੋਕ ਵਿੱਚ ਬਹੁਤ ਸਨਮਾਨ ਹੁੰਦਾ ਹੈ। ॥੬੬॥ 


ਪਰ ਦਿਲੋਂ ਨਾਦਾਨ, ਖੋਟੀ ਬੁੱਧੀ ਵਾਲੇ ਮੂਰਖ ਅਗਿਆਨੀ ਹੁੰਦੇ ਹਨ, ਜਿਹੜੇ ਆਪਣੇ ਸਰੀਰਾਂ 
'ਤੇ ਝੂਠੇ (ਵਿਖਾਵੇ ਦਾ) ਲਿਬਾਸ ਧਾਰਨ ਕਰਕੇ ਰੱਖਦੇ ਹਨ। ਉਹ ਹਮੇਸ਼ਾ ਕਾਮ, ਕਰੋਧ, 
ਲੋਭ, ਮੋਹ, ਹੰਕਾਰ, ਪੰਜੋ ਜ਼ਾਲਮਾਂ ਮੁਤਾਬਕ ਚੱਲਣ ਵਾਲੇ ਹੁੰਦੇ ਹਨ। ॥੬੭॥ 


ਉਨ੍ਹਾਂ ਲਈ ਪਰਲੋਕ ਵਿੱਚ ਕੋਈ ਥਾਂ ਨਹੀਂ।ਉਹ ਜਨਮ-ਮਰਨ ਦੇ ਚੱਕਰਾਂ ਵਿੱਚ ਫਸੇ ਰਹਿੰਦੇ 
ਹਨ। ਚੌਰਾਸੀ ਲੱਖ ਜੂਨਾਂ ਵਿੱਚ ਪੈ ਕੇ ਜਨਮ-ਮਰਨ ਕਾਰਨ ਬਹੁਤ ਦੁੱਖ-ਕਲੇਸ਼ ਭੋਗਦੇ 
ਹਨ।” ॥੬੮॥ 


ਉਸ ਵੇਲੇ ਸਿੰਧੀ ਪ੍ਰੇਮ ਸਹਿਤ ਬੋਲਿਆ, “ “ਤੁਸੀਂ ਸ੍ਰੇਸ਼ਟ ਰੀਤੀ ਅਪਣਾ ਕੇ ਜਾਣਕਾਰੀ ਪ੍ਰਾਪਤ 
ਕਰ ਲਈ ਹੈ। ਆਉਣ `ਤੇ ਪਹਿਲਾਂ ਜੋ ਵਾਕ ਕਿਹਾ ਸੀ, (ਉਸ ਕਾਰਨ) ਮੇਰਾ ਮਨੋਰਥ? ਪੂਰਾਂ 
ਨਹੀਂ ਹੋਇਆ। ? ॥੬੯॥ 


ਪੀਰ ਨੇ ਸੁਣ ਕੇ ਆਖਿਆ, “ਮੈਂ ਤੁਹਾਨੂੰ ਸਾਰਿਆਂ ਗੁਣਾਂ ਦੀ ਖਾਣ ਜਾਣਿਆ ਹੈ। ਸਿੰਧੀ ਇੱਕ 
ਤੁਕ ਦੇ ਅਰਥਾਂ ਲਈ ਮੁੜ-ਮੁੜ ਕੈ ਪ੍ਰੇਮ ਸਹਿਤ ਪੁੱਛ ਕਰ ਰਿਹਾ ਹੈ। ॥੭੦॥ 


ਉਸ ਦੇ ਅਰਥ ਦੱਸ ਦਿਉ ਤਾਂ ਜੁ ਸਿੰਧੀ ਦੀ ਸ਼ੰਕਾ ਮੁੱਕ ਜਾਵੇ। ਉਸ ਨੇ ਤੁਹਾਡੀ ਬਹੁਤ ਉਪਮਾ 
ਕੀਤੀ ਸੀ ਕਿ ਜਦੋਂ' ਦੇ ਤੁਹਾਡੇ ਦਰਸ਼ਨ ਹੋ ਗਏ ਹਨ, ਮੇਰਾ ਜਨਮ ਸਫਲਾ ਹੋ ਕੇ ਬਹੁਤ ਸੁੱਖਾਂ 
ਵਾਲਾ ਹੋ ਗਿਆ। ?” ॥੭੧॥ 


ਗੁਰੂ ਜੀ ਨ ਮੁੱਖ ਤੋਂ ਮਿੱਠੇ ਕੋਮਲ ਬਚਨ ਆਖੇ, “ਹੇ ਜਲਾਲ! ਇੱਕ ਅਸਾਨ ਢੰਗ ਸੁਣੋਂ ।ਜਿਸ 


ਜੰਦਰੇ“ ਦੀ ਜੋ ਕੁੰਜੀ ਹੈ,ਉਸ ਤੋਂ ਬਿਨਾਂ ਦੂਜੀ ਕੁੰਜੀ ਉਸ ਨੂੰ ਨਹੀਂ ਖੋਲ ਸਕਦੀ । ॥੭੨॥ 


ਜਿਸ ਵੇਲੇ ਤੇਰੇ ਕੋਲੋਂ ਉਸ ਤੁਕ ਦੇ ਅਚਥ ਸੁਣੇਗਾ, ਉਸ ਵੇਲੇ (ਸਿੰਧੀ ਦੀ) ਹਿਰਦੇ ਵਿੱਚ 
ਤਸੱਲੀ” ਹੋ ਜਾਵੇਗੀ। ਜੋ ਤੂੰ ਕਹਿੰਦਾ ਹੈਂ, ਉਸ ਦੇ ਮੈਨੂੰ ਅਰਥ ਨਹੀਂ ਆਉਂਦੇ । ਹੁਣ ਜਿਸ 
ਤਰਾਂ ਅਸੀਂ' ਦੱਸਦੇ ਹਾਂ, ਉਸ ਢੰਗ ਅਨੁਸਾਰ ਕਰੋ-। ॥੭੩॥ 


5॥ 58000 28001 5000 2 ੪00੫੧ _''? ।੧੫੧00੫1500੫੧।6%080। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚਲ ਕੈ ਮੱਕੈ ਪਹੁੰਚਹੁ ਜਬਹੀ। ਤੁਮਰੀ ਨਿਸ਼ਾ ਹੋਇ ਹੈ ਤਬਹੀ। 
ਲਖਨ ਮਾਇਨੇ? ਜੇ ਚਿਤ ਚਾਹੀ। ਗਮਨਹੁ ਅਬ ਬਿਲੰਬ ਕਰ ਨਾਂਹੀ” ॥੭੪॥ 


ਸੁਨ ਜਲਾਲ ਬੋਲਯੋ ਧਰ ਭਾਊ। “ਆਪ ਰਹੋ ਤਬ ਲੌ ਇਸ ਥਾਂਊ। 
ਤਬ ਮੈਂ ਜਾਇ ਮਾਯਨਾ ਪੂਰਨ। ਸੁਨਕਰ ਬਹੁਰ ਆਇ ਹੋ ਤੂਰਨ” ॥੭੫॥ 


ਗੁਰੂ ਕਹੈ “ਹਮ ਇਹ ਥਲ ਬੈਸੇ। ਆਵਹੁ ਬੂਝ, ਨ ਬਿਲਮਹੁ ਕੈਸੇ” । 
ਤਬ ਜਲਾਲ ਨੈ ਆਇਸੁ ਮਾਨੀ। ਨਿਜ ਮੁਰੀਦ ਬੁਲਵਾਇ ਬਖਾਨੀ ॥ ੭੬॥ 


'ਇਨ ਦਰਵੇਸ਼ਨ ਸੋ ਧਰ ਭਾਊ। ਸੇਵ ਕਰੋ ਜਬ ਲੌ ਨਹਿਂ ਆਊਂ”। 
ਚਰਨਬੰਦ ਕੈ ਗਯੋ ਬਹੋਰੀ। ਪ੍ਰਭੁ ਜੀ ਰਹੇ ਆਪੁ ਤਿਸੁ ਨੌਰੀ॥ ੭੭॥ 


ਕਿਤਕ ਦਿਵਸ ਜਬ ਰਹਤ ਬਿਤਾਏ। ਮੂਲੇ ਸੋਂ ਗੁਰ ਬਚਨ ਅਲਾਏ । 
“ਕਰੈ ਬਿਰੋੋਧ? ਜੁ ਤਵ ਸੰਗ ਇਕ ਨਰ। ਆਜ ਗਯੋ ਸੋ ਚਲ ਤੁਮਰੇ ਘਰ॥ ੭੮॥ 


ਕਰਤ ਈਰਖਾ ਕੂਰ ਬਖਾਨਾ।-- ਇਕ ਨਰ ਤੇ ਮੈਂ ਸੁਨਈ ਕਾਨਾ। 
ਮੂਲਾ ਗਯੋ ਜੁ ਸੰਗ ਫਕੀਰੰ। ਜਾਤ ਅਚਾਨਕ ਤਜਯੋ ਸਰੀਰ -॥੭੯॥ 


ਇਵ ਸੁਨਕੈ ਤਵ ਤ੍ਰਿਯ ਤਿਹ ਠੌਰਾ। ਜਰਨ” ਹੇਤ ਕਰ ਲੀਨ ਸਿਧਉਰਾ?। 
ਸਭ ਸਮਾਜ ਕੋ ਕੀਨ ਤਯਾਰੀ। ਸਤੀ ਹੋਨ ਲਾਗੀ ਹਿਤਕਾਰੀ£ ॥੮੦॥ 


ਅਬ ਸਮੀਪ ਜੇ ਪਹੁੰਚਹਿਂ ਜਾਈ। ਬਚਹਿ ਤੀਯ,ਤਵ ਸਦਨ ਬਸਾਈ। 
ਨਾਤੁਰ ਜੇ ਬਿਰਾਗ ਦ੍ਰਿਢ ਧਾਰਾ। ਤਜਹੁ ਮੋਹ ਕੋ ਕਰਹੁ ਸੰਗਾਰਾ`॥ ੮੧॥ 


ਸੁਨ ਤਿਹ ਭਯੋ ਛੋਭ” ਮਨ ਮਾਂਹੀ। ਬਹਯੋ ਮੋਹ ਮਹਿਂ ਧੀਰਜ ਨਾਹੀਂ। 
ਕਹਨ ਲਗਜੋ “ਮਮ ਦੂਰ ਅਵਾਸਾ। ਕਿਸ ਪ੍ਰਕਾਰ ਪਹੁੰਚੋ ਤਿਸ ਪਾਸਾ॥੮੨॥ 


5। 500੫ 38001 500ੂ। 3 ੬0੫੧ '?' __।0੫੧0॥੫ਟ॥0੫960।.60। 


ਅਧਿਆਇ 31 ਸਿੱਖ-ਰਹੁਰੀਤ ਦਾ ਅਰੰਭ, ਮੂਲਾ ਪ੍ਰਸੰਗ 


ਚੱਲ ਕੇ ਜਿਸ ਵੇਲੇ ਮੱਕੇ ਪਹੁੰਚੋਗੇ, ਉਸ ਵੇਲੇ (ਹੀ) ਤੁਹਾਡੀ ਤਸੱਲੀ” ਹੋ ਜਾਵੇਗੀ। ਜੇਕਰ ਚਿੱਤ 
ਵਿੱਚ ਅਰਥ£ ਜਾਣਨਾ ਚਾਹੁੰਦੇ ਹੋ ਤਾਂ ਹੁਣੇ ਮੱਕੇ ਚਲੇ ਜਾਵੇ, ਦੇਰੀ ਨਾ ਲਗਾਉ। ” ॥੭੪॥ 


ਸੁਣ ਕੇ ਜਲਾਲ (ਹਿਰਦੇ ਵਿੱਚ) ਪ੍ਰੇਮ ਰੱਖ ਕੇ ਬੋਲਿਆ, “ਉਸ ਵੇਲੇ ਤੱਕ ਆਪ ਜੀ ਇਸ ਥਾਂ 
ਤੇ ਹੀ ਟਿਕੇ ਰਹਿਣਾ। ਉਦੋਂ ਤਕ ਮੈ' ਜਾਂ ਕੇ (ਤੁਕ ਦੇ) ਪੂਰੇ ਅਰਥ ਪੁੱਛ ਕੇ ਤੇ ਸੁਣ ਕੇ 
ਤੁਰੰਤ ਮੁੜ ਆਵਾਂਗਾ। ” ॥੭੫॥ 


ਗੁਰੂ ਜੀ ਨੇ ਕਿਹਾ, “ਅਸੀ' ਇਸ ਸਥਾਨ `ਤੇ ਹੀ ਬੈਠੇ ਹੋਏ ਹਾਂ। ਪੁੱਛ ਕੇ ਆ ਜਾਣਾ, ਕਿਸੀ 
ਵੀ ਤਰਾਂ ਦੇਰ ਨਾ ਲਗਾਉਣਾ। ” ਤਦ ਜਲਾਲ ਨੇ ਹੁਕਮ ਮੰਨ ਲਿਆ। ਆਪਣੇ ਚੇਲਿਆਂ ਨੂੰ 
ਬੁਲਵਾ ਕੇ ਆਖਿਆ। ॥੭੬॥ 


“ਜਿਸ ਵੇਲੇ ਤੀਕ (ਮੈਂ) ਵਾਪਸ ਨਹੀਂ ਆਂ ਜਾਂਦਾ, ਇਨ੍ਹਾਂ ਦਰਵੇਸ਼ਾਂ ਦੀ ਪ੍ਰੇਮ ਸਹਿਤ ਸੇਵਾ 
ਕਰਨਾ। ” ਉਹ ਫੇਰ ਗੁਰੂ ਜੀ ਦੇ ਚਰਨਾਂ 'ਤੇ ਬੰਦਨਾ ਕਰਕੇ ਚਲਾ ਗਿਆ। ਗੁਰੂ ਜੀ ਆਪ 
ਉਸ ਥਾਂ `ਤੇ ਟਿਕੇ ਰਹੇ। ॥੭੭॥ 


ਜਦ ਕੁਝ ਦਿਨ ਰਹਿੰਦਿਆਂ ਗੁਰੂ ਜੀ ਨੇ ਉਸ ਥਾਂ ਤੇ ਗੁਜ਼ਾਰ ਦਿੱਤੇ ਤਾਂ ਮੂਲੇ ਨੂੰ ਗੁਰੂ ਜੀ ਨੇ 
ਕਿਹਾ, “ਤੇਰੇ ਨਾਲ ਜਿਹੜਾ ਇੱਕ ਮਨੁੱਖ ਵੈਰ-ਵਿਰੋਧ? ਰੱਖਦਾ ਸੀ, ਉਹ ਅੱਜ ਚੱਲ ਕੇ 
ਤੁਹਾਡੇ ਘਰ ਗਿਆ ਹੈ। ॥੭੮॥ 


ਉਸ ਨੇ ਈਰਖਾ ਕਰਦੇ ਹੋਏ ਝੂਠ ਆਖ ਦਿੱਤਾ -ਇੱਕ ਆਦਮੀ ਤੋਂ' ਮੈਂ ਕੰਨਾਂ ਰਾਹੀਂ ਸੁਣਿਆ। 
ਮੂਲਾ ਜੋ ਫ਼ਕੀਰਾਂ ਦੇ ਨਾਲ ਗਿਆ ਸੀ, ਜਾਂਦੇ ਹੋਇਆਂ ਅਚਾਨਕ (ਉਸ ਨੇ) ਆਪਣਾ ਸਰੀਰ 
ਤਿਆਗ ਢਿੱਤਾ-। ॥੭੯॥ 


ਤੇ ਇਹ ਸੁਣ ਕੇ ਤੇਰੀ ਇਸਤਰੀ ਨੇ ਉਸ ਸਥਾਨ 'ਤੇ ਸੜਨ” ਵਾਸਤੇ ਹੱਥ ਉੱਤੇ ਨਾਰੀਅਲ” 
ਧਰ ਲਿਆ ਹੈ। ਸਾਰੀ ਬਿਰਾਦਰੀ ਨੇ ਤਿਆਰੀ ਕਰ ਲਈ ਹੈ। ਤੇਰੇ ਪ੍ਰੇਮ ਦੀ ਖਾਤਰ ਉਹ 
ਸਤੀ ਹੋਣ ਲੱਗੀ ਹੈ। ॥੮੦॥ 


ਹੁਣ ਜੇਕਰ ਤੂੰ ਆਪਣੀ ਇਸਤਰੀ ਕੋਲ ਪਹੁੰਚ ਜਾਵੇਂ ਤਾਂ ਤੇਰੀ ਇਸਤਰੀ ਬਚ ਜਾਵੇਗੀ ਅਤੇ 
ਤੇਰਾ ਘਰ ਵਸਦਾ ਰਹੇਗਾ। ਨਹੀਂ' ਤਾਂ ਜੇਕਰ ਪੱਕੀ ਤਰਾਂ ਵੈਰਾਗ ਧਾਰਨ ਕਰ ਲਿਆ ਹੈ ਤਾਂ 
ਫੇਰ ਮੋਹ ਦਾ ਤਿਆਗ ਕਰੋ ਅਤੇ ਸਾਡਾ ਸੰਗ ਕਰੋ। ” ॥੮੧॥ 


ਇਹ ਸੁਣ ਕੇ (ਮੂਲੇ ਦੇ) ਮਨ ਵਿੱਚ ਮੋਹ-ਪਿਆਰ ਦੀ ਚੋਭਾਂ ਹੋਈ ਤੇ ਉਹ ਧੀਰਜ ਨਹੀ' ਰੱਖ 


ਸਕਿਆ, ਮੋਹ ਵਿੱਚ ਵਹਿ ਤੁਰਿਆ। ਆਖਣ ਲੱਗਾ, “ਮੇਰਾ ਘਰ (ਬਹੁਤ) ਦੂਰ ਹੈ। ਉਸ 
ਕੋਲ ਕਿਸ ਤਰਾਂ ਪਹੁੰਚਿਆ ਜਾਵੇਗਾ? ॥੮੨॥ 


5॥ 5000 2800 500੧ 2 ੬03੧ __'”' ।੧੧੧00&੧੨॥0੫੪0141.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਚਾਰਧ ਭਾਗ ਦੂਜਾ 


ਬਹੁਤ ਦਿਵਸ ਕੋ ਪੰਥ ਮਝਾਰਾ। ਸੋ ਜਾਮਿਕ' ਮੈਂ' ਜਰ ਹ੍ਹੈ ਛਾਰਾ?। 
ਕੈਸੇ ਉਬਰੈ ਅਬ ਮਮ ਨਾਰੀ। ਸ਼ਰਮ? ਰਖਹੁ ਮੈ ਸ਼ਰਨਿ ਤੁਮਾਰੀ॥੮੩॥ 


ਤੁਮ ਜੇ ਕਰਹੁ ਪੁਚਾਵਨ ਮੋਹੀ। ਤ੍ਰਿਯ ਤਨ ਤਬਹਿ ਬਚਾਵਨ ਹੋਹੀ। 
ਆਪ ਸਮਰੱਥ ਸਰਬ ਪਰਕਾਰਾ। ਤੁਮ ਬਿਨ ਮੋਰ ਨ ਅਨਤ” ਅਧਾਰਾ”॥੮੪॥ 


ਮੁਸ਼ਕਾਨੇ ਸੁਨ ਕੈ ਗੁਨ ਖਾਨੀ। ਕਹਯੋ “ਕਿ ਜੇ ਤੈਂ ਅਸ ਮਨ ਆਨੀ। 
ਦੋਨਹੁ? -- ਅਪੁਨੇ ਮੂੰਦਹੁ -- ਲੋਚਨ। ਜਾਇ ਮਿਲਹੁ ਕਰ ਸੋਚ ਬਿਮੋਚਨ£॥੮੫॥ 


ਆਇਸੁ ਮਾਨ ਕੀਨ ਜਬ ਐਸੋ। ਖੋਲ ਬਿਲੋਕਯੋ ਨਿਜ ਘਰ ਬੈਸੋ। 
ਜਰਤ ਆਪਨੀ ਤੀਯ ਉਬਾਰੀ”। ਲਗ੍ਯੋ ਕਰਨ ਪੂਰਬ ਸਮਾ ਕਾਰੀ? ॥੮੬॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉਤ੍ਰਾਰਧੇ ਮੂਲੇ ਕੋ, ਜਲਾਲ ਕੋ .ਪ੍ਰਸੰਗ” ਬਰਨਨੰ ਨਾਮ 
ਇਕਤੀਸਮੋ ਧਯਾਇ ॥੩੧॥ 


5।। 53000 8001 5001 6404. ੧3101500੫੧)6011.60।। 


ਅਧਿਆਇ 31 ਸਿੱਖ-ਰਹੁਰੀਤ ਦਾ ਅਰੰਭ, ਮੂਲਾ ਪ੍ਰਸੰਗ 


ਘਰ ਪਹੁੰਚਣ ਲਈ ਰਾਹ ਬਹੁਤ ਦਿੰਨਾਂ ਦਾ ਹੈ। ਉਹ ਤਾਂ ਇੱਕ-ਪਹਿਰ' ਭਰ ਵਿੱਚ ਸੜ ਕੇ 
ਸੁਆਹ? ਹੋ ਜਾਵੇਗੀ। ਹੁਣ ਕਿਸ ਤਰਾਂ ਮੇਰੀ ਇਸਤਰੀ ਦਾ ਬਚਾਉ ਹੋ ਸਕਦਾ ਹੈ। ਮੈਂ ਤੁਹਾਡੀ 
ਓਟ ਵਿੱਚ ਹਾਂ, ਮੇਰੀ ਪੈਜ”? ਰੱਖ ਲਵੋ। ॥੮੩॥ 


ਜੇਕਰ ਤੁਸੀਂ ਮੈਨੂੰ ਮੇਰੀ ਇਸਤਰੀ ਕੋਲ ਪਹੁੰਚਾ ਦਿਉ ਤਾਂ ਹੀ ਮੇਰੀ ਇਸਤਰੀ ਦਾ ਸਰੀਰ 
ਜਲਣ ਤੋਂ ਬਚਾਇਆ ਜਾ ਸਕਦਾ ਹੈ। ਤੁਸੀਂ ਹਰ ਤਰਾਂ ਨਾਲ ਸਮੱਰਥ ਹੋ। ਤੁਹਾਡੇ ਬਿਨਾਂ ਮੇਰਾ 
ਹੋਰ” ਕੋਈ ਆਸਰਾ ਨਹੀਂ। ” ॥੮੪॥ 


ਗੁਣਾਂ ਦੀ ਖਾਣ (ਗੁਰੂ ਜੀ) ਸੁਣ ਕੇ ਮੁਸਕਰਾਏ (ਅਤੇ) ਕਿਹਾ, “ ਜੇ ਤੂੰ ਇਸ ਪ੍ਰਕਾਰ ਮਨ 
ਵਿੱਚ ਠਾਨ ਹੀ ਲਿਆ (ਤਾਂ) ਦੋਵੇਂ? ਨੇਤਰ -ਆਪਣੇ ਮੀਚ ਲਵੋ-। ਸਭ ਸੋਚਾਂ ਤਿਆਗ£ ਕੇ 
ਆਪਣੀ ਇਸਤਰੀ ਨੂੰ ਜਾ ਮਿਲੋ। ” ॥੮੫॥ 


ਜਿਸ ਵੇਲੇ ਉਸ ਨੇ ਆਗਿਆ ਮੰਨ ਕੇ ਇਸ ਪ੍ਰਕਾਰ ਕੀਤਾ ਤੇ ਅੱਖਾਂ ਖੋਲ੍ਹੀਆੰਂ ਤਾਂ ਉਸ ਨੇ 
ਆਪਣੇ ਆਪ ਨੂੰ ਘਰ ਵਿੱਚ ਬੈਠਾ ਵੇਖਿਆ। ਆਪਣੀ ਇਸਤਰੀ ਜਲਣ ਤੋ' ਬਚਾ” ਲਈ ਤੇ 
ਪਹਿਲਾਂ ਵਾਂਗ ਹੀ ਕੰਮ ਕਾਰ? ਕਰਨ ਲੱਗ ਪਿਆ। ॥੮੬॥ 


ਸ਼ੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਮੂਲੇ ਦਾ ਅਤੇ ਜਲਾਲ ਦਾ ਪ੍ਰਸੰਗ” ਨਾਮੀ 
ਇਕੱਤੀਵਾਂ ਅਧਿਆਇ ਸਮਾਪਤ ਹੋਇਆ। 


5॥ 53000 38001 50101 2 ੬0੫) `? _ ।੫੧0੧॥॥੨॥0੫/%01%00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਾਰ 


ਗੁਰੂ ਜੀ ਨੇ ਸਿਆਲਕੋਟ ਪਹੁੰਚ ਕੇ, ਮਰਦਾਨੇ ਨੂੰ ਇੱਕ ਸੋਨੇ ਦਾ ਟਕਾ ਦੇ ਕੇ ਸੱਚ 
ਅਤੇ ਝੂਠ ਖਰੀਦ ਕੇ ਲਿਆਉਣ ਲਈ ਕਿਹਾ। ਬਜ਼ਾਰ ਵਿੱਚੋਂ ਇੱਕ ਮੂਲਾ ਨਾਂ ਦਾ ਬਾਣੀਆਂ 
ਹੀ ਇਸ ਮਨੋਰਥ ਲਈ ਖਰਾ ਉਤਰਿਆ ਜਿਸ ਨੇ ਕਾਗਜ਼ ਤੇ ਲਿਖ ਕੇ ਦਿੱਤਾ “ਜਿਉਣਾ ਝੂਠ 
ਤੇ ਮਰਨਾ ਸੱਚ” । ਗੁਰੂ ਜੀ ਨੇ ਮੂਲੇ ਬਾਣੀਏ ਨੂੰ ਆਪਣੇ ਨਾਲ ਸਫਰ ਉੱਤੇ ਲਿਜਾਣ ਲਈ 
ਤਿਆਰ ਕਰ ਲਿਆ। ਗੁਰੂ ਜੀ ਇੱਕ ਨਗਰ, ਜਿੱਥੇ ਕਿ ਬਹੁਤ ਮੁਸਲਮਾਨ ਰਹਿੰਦੇ ਸਨ, ਪਹੁੰਚ 
ਗਏ। ਚੰਦਰਮਾ ਦੀ ਦੂਜੀ ਰਾਤ ਨੂੰ ਗੁਰੂ ਨਾਨਕ ਜੀ, ਇੱਕ ਸਹੁ-ਸੁਹਾਗਣ ਨਾਂ ਦੇ ਪਾਖੰਡੀ 
ਫ਼ਕੀਰ ਦੇ ਘਰ ਦੇ ਬਾਹਰ ਬਹੁਤ ਭੀੜ ਦੇਖ ਕੇ ਉੱਥੇ ਪਹੁੰਚ ਗਏ, ਪਰ ਪਾਖੰਡੀ-ਪੀਰ ਨੇ 
ਗੁਰੂ ਜੀ ਨੂੰ ਬਾਹਰ ਦਰਵਾਜ਼ੇ `ਤੇ ਰੋਕਣ ਤੇ ਖੜ੍ਹਾ ਕਰਨ ਲਈ ਆਪਣੇ ਦਰਬਾਨਾਂ ਨੂੰ ਕਿਹਾ। 
ਗੁਰੂ ਜੀ ਵਾਪਸ ਚਲੇ ਗਏ। ਫਿਰ 'ਸਹੂ-ਸੁਹਾਗਣ” ਦੇ ਵਿਸ਼ਾਲ ਮੇਲੇ ਵਿੱਚ ਭਿਆਨਕ ਲੜਾਈ 
ਹੋ ਗਈ, ਕਤਲ ਹੋ ਗਏ ਅਤੇ ਲੁੱਟ-ਖਸੁੱਟ ਸ਼ੁਰੂ ਹੋ ਗਈ। ਉਹ ਲੁਟੇਰੇ ਪਖੰਡੀ ਸਹੁ-ਸੁਹਾਗਣ 
ਦੇ ਬੰਦ ਕਮਰੇ ਦੇ ਦਰਵਾਜ਼ੇ ਨੂੰ ਧੱਕਾ ਮਾਰ ਕੇ ਜਬਰਦਸਤੀ ਅੰਦਰ ਵੜ ਗਏ, ਜਿੱਥੇ ਸਹੁ- 
ਸੁਹਾਗਣ, ਇੱਕ ਨੌਜਵਾਨ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ। ਲੋਕਾਂ ਨੇ ਉਸ ਨੂੰ ਫੜ 
ਕੇ ਕੁੱਟਿਆ ਅਤੇ ਉਸ ਦਾ ਸਭ ਕੁਝ ਲੁੱਟ ਲਿਆ । ਉਸ ਦੀ ਇੱਜ਼ਤ ਮਿੱਟੀ ਵਿੱਚ ਰੂਲ ਗਈ 
ਅਤੇ ਬਦਨਾਮੀ ਹੋਣ ਕਾਰਨ ਉਸ ਨੂੰ ਕੋਈ ਬੁਲਾਉਂਦਾ ਨਹੀਂ ਸੀ। 

ਗੁਰੂ ਜੀ ਬਾਲੇ, ਮਰਦਾਨੇ ਤੇ ਮੂਲੇ ਨਾਲ ਇੱਕ ਉੱਚ ਦੇ ਇਲਾਕੇ ਵਿਚ ਪਹੁੰਚੇ ਜਿਥੇ 
ਸੱਯਦ ਵਸਦੇ ਸਨ। ਗੁਰੂ ਸਾਹਿਬ ਨੇ ਨਗਰ ਤੋਂ ਬਾਹਰ ਡੇਰਾ ਕੀਤਾ। ਇੱਕ ਸਿੰਧੀ ਨੇ “ਜਪੁ 
ਜੀ ਸਾਹਿਬ” ਦੀ ਇੱਕ ਤੁਕ “ਗੁਰਮੁਖਿ ਨਾਦੰ, ਗੁਰਮੁਖਿ ਵੇਦ” ਗੁਰੂ ਨਾਨਕ ਸਾਹਿਬ ਕੋਲੋਂ ਸੁਣ 
ਕੇ ਉਸ ਦੇ ਅਰਥ ਜਾਣਨ ਲਈ ਆਪਣੇ ਪੀਰ ਜਲਾਲ ਕੋਲੋਂ ਪੁੱਛ ਕੀਤੀ, ਜਿਸ ਨੇ ਸਿੰਧੀ ਨੂੰ 
ਭੇਜ ਕੇ, ਗੁਰੂ ਜੀ ਨੂੰ ਆਪਣੇ ਕੋਲ ਬੁਲਵਾਇਆ। ਗੁਰੂ ਜੀ ਨੇ ਉਨ੍ਹਾਂ ਨੂੰ ਸ਼ੰਕਾ ਨਵਿਰਤ ਕਰਨ 
ਲਈ ਮੱਕੇ ਜਾਣ ਲਈ ਕਿਹਾ। ਜਲਾਲ ਆਪਣੇ ਚੇਲਿਆਂ ਦੀ ਦੇਖ-ਰੇਖ ਵਿੱਚ ਗੁਰੂ ਜੀ ਨੂੰ ਛੱਡ 
ਕੇ ਮੱਕੇ ਚਲਾ ਗਿਆ। 

ਫਿਰ ਗੁਰੂ ਜੀ ਨੇ ਮੂਲੇ ਨੂੰ ਦੱਸਿਆ ਕਿ ਕਿਸੇ ਆਦਮੀ ਨੇ ਵੈਰ ਕਾਰਨ ਉਸ ਦੀ 
ਪਤਨੀ ਕੋਲ ਨੂੰ ਝੂਠ ਮਾਰ ਦਿੱਤਾ ਕਿ ਮੂਲੇ ਨੇ ਸਰੀਰ ਤਿਆਗ ਦਿੱਤਾ ਹੈ, ਜਿਸ ਕਾਰਨ ਉਹ 
ਸਤੀ ਹੋਣ ਲਈ ਤਿਆਰ ਹੋਈ ਪਈ ਹੈ । ਤਦ ਮੂਲੇ ਨੇ ਕਿਹਾ, ਗੁਰੂ ਜੀ ਮੈਂ ਜਲਦੀ ਤੋਂ ਜਲਦੀ 
ਕਿਵੇ ਜਾ ਕੇ ਆਪਣੀ ਪਤਨੀ ਨੂੰ ਬਚਾ ਸਕਦਾ ਹਾਂ । ਗੁਰੂ ਜੀ ਨੇ ਮੂਲੇ ਦੇ ਤਰਲਿਆਂ ਕਾਰਨ 
ਉਸ ਦੀ ਪਤਨੀ ਨੂੰ ਬਚਾਉਣ ਲਈ ਅੱਖਾ ਬੰਦ ਕਰਵਾ ਕੇ ਪਲ ਵਿੱਚ ਮੂਲੇ ਨੂੰ ਉਸ ਦੇ ਘਰ 
ਪਹੁੰਚਾ ਦਿੱਤਾ, ਜਿਸ ਕਰਕੇ ਉਸਦੀ ਪਤਨੀ ਸਤੀ ਹੋਣ ਤੋਂ ਬਚ ਗਈ। ਮੂਲਾ ਪਹਿਲਾਂ ਵਾਂਗ 
ਹੀ ਕੰਮ-ਕਾਰ ਕਰਨ ਲੱਗ ਪਿਆ। 


5॥। 500੫ 3800 5॥। 2 €॥0%੧ ` _।੧8੧00%1੨॥0੫6071.60। 


ਅਧਿਆਇ 31 ਸਿੱਖ-ਰਹੂਰੀਤ ਦਾ ਅਰੰਭ, ਮੂਲਾ ਪ੍ਰਸੰਗ 


(1) ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਪੱਛਮੀ ਪੰਜਾਬ ਦਾ ਇੱਕ ਪ੍ਰਸਿੱਧ ਨਗਰ 
ਹੈ। ਸਿਆਲਕੋਟ ਵਿੱਚ ਪਵਿੱਤਰ ਅਸਥਾਨ ਗੁਰਦੁਆਰਾ ਬਾਉਲੀ ਸਾਹਿਬ ਹੈ, ਜੋ ਮੂਲੇ ਦੇ ਘਰ 
ਵਾਲੀ ਥਾਂ `ਤੇ ਬਣੀ ਹੋਈ ਹੈ। 


(2) ਤੁਰਕ ਜਾਂ ਟਰਕ ਤੁਰਕਸਤਾਨ ਦੇ ਵਸਨੀਕ ਨੂੰ ਕਹਿੰਦੇ ਹਨ। ਮੁਗਲ ਅਤੇ ਲੋਧੀਆਂ ਤੋਂ 
ਪਹਿਲਾਂ ਦੇ ਮੁਸਲਮਾਨ-ਰੁਕਮਰਾਨਾਂ ਨੂੰ ਤੁਰਕ-ਹੁਕਮਰਾਨ ਕਹਿੰਦੇ ਸਨ, ਕਿਉਂਕਿ ਉਨ੍ਹਾਂ ਦਾ 
ਸਬੰਧ ਟਰਕ ਕਬੀਲਿਆਂ ਨਾਲ ਸੀ। ਸਾਰੇ ਭਾਰਤ ਵਿੱਚ ਤੁਰਕ ਤੋ ਭਾਵ, ਮੁਸਲਮਾਨ ਤੋਂ' ਹੀ 

ਲਿਆ ਜਾਂਦਾ ਹੈ। ਇਸ ਲਈ ਅਸੀਂ' ਇੱਥੇ ਵੀ ਤੁਰਕ ਦਾ ਅਰਥ ਮੁਸਲਮਾਨ ਹੀ ਕੀਤਾ ਹੈ। 


(3) ਸਹੁ ਸੁਹਾਗਣ, ਇੱਕ ਪਾਖੰਡੀ ਫ਼ਕੀਰ ਸੀ, ਜੋ ਰਾਤ ਨੂੰ ਇਸਤਰੀ ਦਾ ਰੂਪ ਧਾਰ ਕੇ 
ਆਖਦਾ ਸੀ ਕਿ ਮੇਰੇ ਕੋਲ ਪਤੀ ਦੇ ਰੂਪ ਵਿੱਚ ਪਰਮਾਤਮਾ ਸੇਜ ਉੱਤੇ ਆਉਂਦਾ ਹੈ।ਸਤਿਗੁਰੂ 
ਨਾਨਕ ਜੀ ਦੇ ਉਪਦੇਸ਼ ਨਾਲ ਇਹ ਪਾਖੰਡ ਤਿਆਗ ਕੇ ਸੱਚਾ ਸਾਧੂ ਬਣਿਆ। 


(੯੫) ਜਲਾਲ ਉੱਚ ਦੇ ਫ਼ਕੀਰਾਂ ਵਿੱਚੋਂ ਸੀ। ਆਇਨ-ਇ-ਅਕਬਰੀ ਅਨੁਸਾਰ ਉੱਚ, 
ਮੁਲਤਾਨ ਸੂਬੇ ਦਾ ਇੱਕ ਪ੍ਰਸਿੱਧ ਨਗਰ ਸੀ। ਇੱਥੇ ਪ੍ਰਸਿੱਧ ਸੂਫ਼ੀ ਫਕੀਰ ਜਲਾਲਉਦੀਨ ਬੁਖਾਰੀ 
ਨੇ ਤੇਰਵੀਂ ਸਦੀ ਵਿੱਚ ਆ ਕੇ ਡੇਰਾ ਲਾਇਆ ਸੀ। ਜਲਾਲਉਦੀਨ ਬੁਖਾਰੀ ਦਾ ਪੋਤਰਾ (ਸਯਦ 
ਮਹਿਮੁਦ ਦਾ ਪੁੱਤਰ) ਵੀ ਕਰਨੀ ਵਾਲਾ ਹੋਇਆ ਹੈ। ਗੁਰੂ ਨਾਨਕ ਸਾਹਿਬ ਦੇ ਸਮਕਾਲੀ 
ਮਖਦੂਮ ਹਾਜੀ ਅਬਦੁਲਾ ਸਾਹਿਬ ਬੁਖਾਰੀ ਸਨ । ਇਨ੍ਹਾਂ ਦਾ ਦਿਹਾਂਤ 1525- -26 ਈ: ਵਿੱਚ 
ਹੋਇਆ ਸੀ। ਹੋ ਸਕਦਾ ਹੈ ਕਿ ਉਨ੍ਹਾਂ ਦੀ ਹੀ ਪੀੜ੍ਹੀ ਵਿੱਚੋਂ ਜਲਾਲ ਹੋਵੇ। ਆਪਣੇ ਮੁਰਸ਼ਦ ਦੇ 
ਨਾਂ 'ਤੇ ਆਪਣਾ ਨਾਮ ਰੱਖਣ ਦਾ ਰਿਵਾਜ ਆਮ ਪ੍ਰਚਲਤ ਹੀ ਸੀ। ਵਧੇਰੇ ਵਿਸਥਾਰ ਲਈ 
ਵੇਖੋ, “ਜਨਮਸਾਖੀ ਪਰੰਪਰਾ” ਡਾ. ਕਿਰਪਾਲ ਸਿੰਘ, 1991, ਪੰਨਾ 121-122 


ਨੋਟ: ਜਲਾਲ ਦਾ ਅਗਲਾ ਪਰਸੰਗ ਅਧਿਆਇ 32 ਵਿੱਚ ਵੇਖ ਸਕਦੇ ਹੋ। ਮੂਲੇ ਖੱਤਰੀ ਅਤੇ 
ਸਹੁ ਸੁਹਾਗਣ ਦੇ ਅਗਲੇ ਪਰਸੰਗ ਲਈ ਅਧਿਆਇ 38 ਵੇਖ ਸਕਦੇ ਹੋ। 


5।। 53000 38000 50101 ਹ। ੬099 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਬੱਤੀਹਵਾਂ 
(ਗੁਰਸ਼ਰਨ ਮੰਗਲ, ਜਲਾਲ ਨੂੰ ਸੁਮਾਤਿ, ਗੁਰਮੁਖ ਦੇ ਅਰਥ) 


ਦੋਹਰਾ 
ਕੂਰ ਆਸਰੇ ਅਪਰ ਤਜ ਗਹੂ ਸਤਿਗੁਰ ਕੀ ਸ਼ਰਨ । 
ਮਲ ਉਤਾਰ ਬਹੁ ਬਿਸ਼ਜ ਕੀ ਹਰਹੁ? ਜਨਮ ਪੁਨਿ ਮਰਨ॥੧॥ 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਅਬ ਜਲਾਲ ਕੋ ਸੁਨਹੁ ਬ੍ਰਿਤੰਤੇ”?। ਸ੍ਰੀ ਅੰਗਦ ਜੀ! ਗੁਨ “ਗਨਵੰਤੇ। 
ਸ੍ਰੀ ਗੁਰ ਕੋ ਬਸਾਇ” ਨਿਜ ਥਾਈਂ'। ਤੂਰਨ ਮਾਰਗ ਆਯੋ ਧਾਈ॥੨॥ 


ਦੋਹਰਾ 
ਗਯੋ ਤਹਾਂ ਬਿਨ ਬਿਲਮ ਤੇ ਜਹਿ' ਸਾਗਰ ਕੋ ਤੀਰਾ। 
ਇਕ ਜਹਾਜ ਆਯੋ ਤਬਹਿ ਚਢ ਬੈਠਯੋ ਪਿਖ ਪੀਰ॥੩॥ 


ਚੌਪਈ 
ਚਲਯੋ ਜਹਾਜ ਸੁ ਉਦਧਿ£ ਮਝਾਰੇ ।ਲਗਯੋ ਜਾਇ ਗਿਰ ਏਕ ਕਿਨਾਰੇ। 
ਉਤਰਯੇ ਤਬ ਜਹਾਜ ਤੇ ਗਯੋ । ਗਿਰ ਦੇਖਨ ਕੇ ਹਿਤ ਹੁਲਸਯੋ॥੪॥ 


ਅਤਿ ਸੁੰਦਰ ਮੰਦਰ ਬਹੁ ਦੇਖੇ।ਜਿਨ ਮਹਿ ਸਿਹਜਾ੭ ਰੁਚਿਰ ਬਿਸੇਖੇ। 
ਮਾਨਵ ਕੋ ਨਹਿ ਦੇਖਯੋ ਤਹਿੰਵਾ।ਚਿਤ ਮਹਿ' ਅਤਿ ਚਾਕ੍ਰਿਤ ਹ੍ਹੈ ਰਹਿਵਾ॥੫॥ 


ਕਰੈ ਬਿਚਾਰ ਪਿਖੋਂ ਪਰਦੋਖੂਦ। ਨਿਸ ਰਹਿ ਅੰਨ ਉਦਰ ਨਿਜ ਪੋਖੂ”। 
ਸਿੰਧ ਕਿਨਾਰ ਆਇ ਸੋ ਬੈਸਾ। ਕੌਤਕ ਤਹਾਂ ਬਿਲੋਕਯੋ ਐਸਾ॥੬॥ 


'<ਜਖ 


ਦੋਹਰਾ 
ਇਕ ਜਹਾਜ ਬੂਡਨਾਂ? ਲਗਾ ਰੌਰ ਪਰਯੋ ਤਿਸੁ ਮਾਂਹਿ। 
ਪੀਰ ਤੀਰ ਬੈਸ੍ਯੋ ਸੁਨਯੋ ਬਹੁਤ ਲੋਕ ਬਿਲਲਾਹਿਂ॥ ੭॥ 


1੧26 
5।। 53000 38000 50101 ਹ। ੬0੫9 ੧3101500੫੧)60011.60।। 


ਅਧਿਆਇ 32 ਸੇਖ਼=ਜਲਾਲ ਤੇ ਗੁਰਮੁੱਖ ਦੇ ਅਰਥ 


ਅਧਿਆਇ ਬੱਤੀਵਾਂ 
(ਜਲਾਲ ਨੂੰ ਸੁਮੱਤ ਬਖਸ਼ਣੀ ਤੇ ਗੁਰਮੁਖ ਦੇ ਅਰਥ) 


ਦੋਹਰਾ 

ਹੋਰ (ਸਾਰੇ) ਝੂਠੇ ਸਹਾਰੇ ਛੱਡ ਕੇ ਸਤਿਗੁਰ ਦੀ ਓਟ' ਲਉ। ਵਿਸ਼ੇ-ਵਿਕਾਰਾਂ ਦੀ ਬਹੁਤੀ ਮੈਲ 
(ਜੋ ਗਲੇ ਪਾਈ ਹੈ, ਉਸ ਨੂੰ) ਦੂਰ ਕਰੋ (ਇਉ' ਆਪਣਾ) ਜਨਮ-ਮਰਨ ਦੇ ਜੰਜਾਲ ਤੋਂ 
ਛੁਟਕਾਰਾ? ਪਾ ਲਵੋ, (ਭਾਵ ਇਉਂ ਮੁਕਤੀ ਨੂੰ ਪ੍ਰਾਪਤ ਹੋ ਜਾਵੋ)। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਗੁਣਾਂ ਦੇ “ਭੰਡਾਰ! ਹੇ ਗੁਰੂ ਅੰਗਦ ਦੇਵ ਜੀਓ! ਹੁਣ ਜਲਾਲ ਦਾ (ਅਗਲਾ) ਹਾਲ ਸੁਣੋ । 
ਆਪਣੇ ਨਿਵਾਸ 'ਤੇ ਗੁਰੂ ਜੀ ਨੂੰ ਠਹਿਰਾ“ ਦਿੱਤਾ। ਆਪਣੇ ਰਾਹ `ਤੇ ਛੇਤੀ-ਛੇਤੀ ਜਾਣ ਲਈ 
(ਜਲਾਲ) ਆ ਗਿਆ। ॥੨॥ 


ਉਹ ਬਿਨਾਂ ਦੇਰੀ ਦੇ ਉਸ ਥਾਂ ਪਹੁੰਚ ਗਿਆ, ਜਿਥੇ ਸਮੁੰਦਰ ਦਾ ਕਿਨਾਰਾ” ਸੀ। ਉਸੇ ਵੇਲੇ 
ਇੱਕ ਜਹਾਜ਼ ਆ ਗਿਆ ਜਿਸ ਨੂੰ ਵੇਖ ਕੇ ਪੀਰ ਉਸ `ਤੇ ਸਵਾਰ ਹੋ ਗਿਆ। ॥੩॥ 


ਚੌਪਈ 
ਉਹ ਜਹਾਜ਼ ਸਮੁੰਦਰ£ ਵਿੱਚ ਚੱਲ ਪਿਆ। ਪਹਾੜ ਦੇ ਇੱਕ ਕਿਨਾਰੇ 'ਤੇ ਜਾ ਲੱਗਿਆ। ਉਹ 
(ਜਲਾਲ) ਜਹਾਜ਼ ਵਿੱਚੋਂ ਉਤਰਿਆ ਅਤੇ ਪਹਾੜ ਨੂੰ ਵੇਖਣ ਲਈ ਉਤਸ਼ਾਹਤ ਹੋ ਕੇ ਗਿਆ। ॥੪॥ 


ਉਸ ਨੇ ਬਹੁਤ ਸੁੰਦਰ ਮਹੱਲ ਵੇਖੇ, ਜਿਨ੍ਹਾਂ ਵਿੱਚ ਵਿਸ਼ੇਸ਼ ਸੁੰਦਰ ਸੇਜ” ਵਿਛੀਆਂ ਹੋਈਆਂ ਸਨ। 
ਉਸ ਥਾਂ ਤੇ ਕੋਈ ਮਨੁੱਖ ਵਿਖਾਈ ਨਹੀਂ' ਸੀ ਦੇ ਰਿਹਾ। ਹਿਰਦੇ ਵਿੱਚ ਬਹੁਤ ਹੈਰਾਨਗੀ 
ਹੋਈ। ॥੫॥ 


ਮਨ ਵਿੱਚ ਵਿਚਾਰ ਕੀਤਾ, ਸ਼ਾਮਾਂ ਨੂੰ ਦੇਖਾਂਗਾ ਅਤੇ ਰਾਤ ਰਹਿ ਕੇ ਆਪਣੇ ਪਾਲਣ-ਪੋਸਣਾ” 
ਲਈ ਪੇਟ ਭਰਾਂਗਾ। ਉਹ ਸਮੁੰਦਰ ਦੇ ਕਿਨਾਰੇ ਆ ਕੇ ਬੈਠ ਗਿਆ। ਉਸ ਥਾਂ ਉਸ ਨੇ ਅਜਿਹਾ 
ਅਚਰਜ ਕੌਤਕ ਵੇਖਿਆ। ॥੬॥ 


ਕ 


ਦੋਹਰਾ 
ਇੱਕ ਜਹਾਜ਼ ਡੁੱਬਣ? ਲੱਗਿਆ ਹੈ ਤੇ ਉਸ ਵਿੱਚ ਬਹੁਤ ਸ਼ੋਰ ਪੈ ਗਿਆ। ਸਮੁੰਦਰ ਦੇ ਕਿਨਾਰੇ 
ਤੇ ਬੈਠੇ ਪੀਰ ਨੇ ਸੁਣਿਆ ਕਿ ਜਹਾਜ਼ ਵਿੱਚ ਬਹੁਤ ਲੋਕ ਵਿਰਲਾਪ ਕਰ ਰਹੇ ਹਨ। ॥੭॥ 


5।। 58000 08001 50101 ੬4041 1ਭਅ੧0੩1500੩196ਹ0786੦। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਤਬਹਿ ਜਲਾਲ ਖੁਦਾਇ ਅਗਾਰੀ।ਹਾਥ ਬੰਦਕੈ ਬਿਨੈ ਉਚਾਰੀ। 
“ਦੇਸ਼ ਬਿਦੇਸ਼ ਲੋਕ ਇਸ ਮਾਂਹੀ।ਸੂਤ ਬਨਿਤਾ ਤਜ ਬਨਜ' ਕਰਾਹੀਂ॥੮॥ 


ਯਾ ਖੁਦਾਇ! ਕਿਉਂ ਇਨਹਿਂ ਡੁਬਾਵੈ'। ਸਨਬੰਧੀ ਸੰਗ ਸਬ ਮਰ ਜਾਵੈੱ”। 
ਐਸੇ ਜਬੈ ਪੀਰ ਨੈ ਕਹਯੋ ।ਡੂਬਨ ਤੇ ਜਹਾਜ ਬਚ ਰਹਯੋ॥੯॥ 


ਦਿਵਸ ਬਿਤੀਤੇ ਪੀਰ ਬਿਚਾਰੀ।-- ਚਲੋ ਅਬਹਿ ਜਹਿ' ਸਿਹਜਾ ਚਾਰੀ?। 
ਸੋਵਨ ਹਾਰ ਸੁ ਕਿਤ ਤੇ ਆਵਹਿਂ। ਸ਼ੁਭ ਸਿਹਜਾ ਪਰ ਰੈਨ ਬਿਤਾਵਹਿ' --॥੧੦॥ 


੫ 


ਦੋਹਰਾ 
ਗਯੋ ਪੀਰ ਦੇਖੈ ਕਹਾ, ਅੰਗ੍ਰਜ ਬੈਠੇ ਸੋਇ। 
ਏਕ ਸੰਤ ਕੇ ਨਿਕਟਿ ਤਬ ਬੈਠਯੋ ਦੀਨ ਸੁ ਹੋਇ॥ ੧੧॥ 


ਚੌਪਈ 
ਕੁਦਰਤ ਕੋ ਅਹਾਰ ਤਿਨ ਆਯੋ। ਮਧੁਰ ਸਾਦੁ? ਮਧੁ ਸਮ ਮਨ ਭਾਯੋ। 
ਬਿਨ ਭੋਜਨ ਇਹ ਬੈਸੋ ਜਹਾਂ।ਤਹਿਂ ਜੁ ਸੰਤ ਤਿਹ ਐਸੋ ਕਹਾ॥੧੨॥ 


“ਤੁਮਕੋ ਭੋਜਨ ਕਿਉ ਨਹਿ' ਆਯੋ?” ।ਇਉਂ ਕਹਿ ਢਿਗ ਸੁ ਮਹੰਤ ਸਿਧਾਯੋ। 
ਕਹਯੋ ਜਾਇ ਤਿਨ “ਹਮਰੇ ਤੀਰ ।ਬੈਠਜੇ ਆਇ ਸੁ ਏਕ ਫਕੀਰ॥੧੩॥ 


ਤਿਹ ਅਹਾਰ ਨਹਿ ਆਯੋ ਸੁਆਮੀ।ਤਿਸ ਬਿਨ ਹਮ ਕੋ ਖਾਵਨ ਖਾਮੀ”। 
ਨਿਜ ਆਇਸੁ ਕੋ ਅਬ ਫੁਰਮਾਵਉ। ਖਾਨ ਹੇਤੁ ਤਿਹ ਅਸਨ ਪੁਚਾਵਉ” ॥੧੪॥ 
ਦੇਹਰਾ 

ਸੁਨ ਮਹੰਤ ਬੋਲਯੋ ਤਬੈ “ਜੀਵ ਚਰਾਚਰਨ ਝਾਰ£। 

ਸਬ ਕੋ ਪਤਿ ਕਰਤਾਰ ਹੈ ਦੇਤ ਸਗਲ ਆਹਾਰ ।੧੫॥ 


ਚੌਪਈ 


ਸਦਾ ਅਭੂਲ ਜਾਨਿਯੇ ਸੋਊ। ਇਸ ਕੇ ਬਿਖੈ ਅਵੱਗਯਾ” ਕੋਊ। 
ਕਿਉਂ ਚਿੰਤਾ ਤੂੰ ਮਨ ਮਹਿ' ਠਾਨੇ । ਦੇਨਹਾਰ ਤੋ ਨਹਿ ਅਨਜਾਨੇ॥੧੬॥ 


128 
5।। 53000 38000 50101 । ੬009 ੧3101500੫੧)60011.60।। 


ਅਧਿਆਇ 32 ਸੇਖ਼=ਜਲਾਲ ਤੇ ਗੁਰਮੁੱਖ ਦੇ ਅਰਥ 


ਚੌਪਈ 

ਉਸ ਵੇਲੇ ਪੀਰ ਜਲਾਲ ਨੇ ਹੱਥ ਜੋੜ ਕੇ ਖੁਦਾ ਅੱਗੇ ਦੁਆ ਕੀਤੀ, “(ਹੇ ਖ਼ੁਦਾ !) ਇਸ ਵਿੱਚ 
ਦੇਸ਼ਾਂ-ਵਿਦੇਸ਼ਾਂ ਦੇ ਲੋਕ ਹਨ, (ਆਪਣੇ) ਪੁੱਤਰਾਂ, ਇਸਤਰੀਆਂ ਨੂੰ ਛੱਡ ਕੇ ਵਪਾਰ' ਕਰਨ ਲਈ 
ਆਏ ਹਨ। ॥੮॥ 


ਐ ਖ਼ੁਦਾ! ਇਨ੍ਹਾਂ (ਲੋਕਾਂ) ਨੂੰ ਕਿਉਂ ਡੋਬ ਰਿਹਾ ਹੈ? ਰਿਸ਼ਤੇਦਾਰਾਂ ਸਮੇਤ ਸਾਰੇ ਮਰ ਜਾਣਗੇ । ” 
ਪੀਰ (ਜਲਾਲ) ਨੇ ਜਦੋਂ ਇਸ ਪ੍ਰਕਾਰ ਕਿਹਾ (ਤਾਂ) ਜਹਾਜ਼ ਡੁੱਬਣ ਤੋਂ ਬਚ ਗਿਆ। ॥੯॥ 


ਦਿਨ ਬੀਤ ਜਾਣ 'ਤੇ ਪੀਰ ਨੇ ਵਿਚਾਰ ਕੀਤਾ। -ਜਿਸ ਥਾਂ `ਤੇ ਸੁੰਦਰ? ਸੇਜਾਂ ਹਨ, ਚਲੋ ਹੁਣ 
ਉੱਥੇ ਚੱਲਿਆ ਜਾਵੇ। ਇਨ੍ਹਾਂ ਸੇਜਾਂ 'ਤੇ ਸੌਣ ਵਾਲੇ ਕਿੱਥੋਂ ਆਉਂਦੇ ਹਨ? ਜੋ ਸ੍ਰੇਸ਼ਟ ਸੇਜਾ 'ਤੇ 
ਰਾਤ ਬਿਤਾਉਂਦੇ ਹਨ-। ॥੧੦॥ 


ਦੋਹਰਾ 
ਪੀਰ ਉੱਥੇ ਪਹੁੰਚਿਆ, ਉਹ ਕੀ ਦੇਖੇ ਕਿ ਉਹੋ (ਸੰਤ) ਪਹਿਲਾਂ ਹੀ (ਸੇਜ ਤੇ) ਬੈਠੇ ਹੋਏ ਹਨ! 
ਉਹ ਇੱਕ ਸੰਤ ਦੇ ਕੋਲ ਨਿਮਰਤਾ ਸਹਿਤ ਬੈਠ ਗਿਆ। ॥੧੧॥ 


ਚੌਪਈ 

ਕੁਦਰਤ ਦੀ ਕਿਰਪਾ ਨਾਲ ਉਨ੍ਹਾਂ ਕੋਲ ਭੋਜਨ ਆ ਗਿਆ । ਜੋ ਮਨਭਾਉਂਦਾ ਮਿੱਠਾ, ਸੁਆਦੀ” 
(ਅਤੇ) ਸ਼ਹਿਦ ਸਮਾਨ ਸੀ । ਪੀਰ ਜਲਾਲ, ਜੋ ਬਿਨਾਂ ਭੋਜਨ ਛਕਣ ਤੋਂ ਬੈਠਾ ਸੀ, ਤਾਂ ਉਸ 
ਕੋਲ ਬੈਠੇ ਸੰਤ ਨੇ ਇਸ ਤਰਾਂ ਕਿਹਾ। ॥੧੨॥ 


“(ਪੀਰ ਜੀ!) ਤੁਹਾਡੇ ਲਈ ਭੋਜਨ ਕਿਉਂ' ਨਹੀਂ ਆਇਆ?” ਇਸ ਤਰਾਂ ਆਖ, ਉਹ ਮਹੰਤ 
ਕੋਲ ਗਿਆ ਤੇ ਜਾ ਕੇ ਆਖਿਆ, “ਇੱਕ ਫ਼ਕੀਰ ਸਾਡੇ ਕੋਲ ਆਇਆ ਬੈਠਾ ਹੈ। ॥੧੩॥ 


ਹੇ ਸੁਆਮੀ ਜੀ! ਉਸ ਦਾ ਭੋਜਨ ਨਹੀਂ ਆਇਆ। ਉਸ ਬਿਨਾਂ ਸਾਨੂੰ ਭੋਜਨ ਖਾਣਾ ਚੰਗਾ” ਨਹੀਂ 
ਲੱਗਦਾ । (ਇਸ ਬਾਰੇ) ਹੁਣ ਆਪ ਹੁਕਮ ਦਿਉ ਤੇ ਉਸ ਨੂੰ ਖਾਣ ਲਈ ਭੋਜਨ ਪਹੁੰਚਾਉ। ” ॥੧੪॥ 


ਦੋਹਰਾ 
ਉਸ ਵੇਲੇ ਮਹੰਤ ਸੁਣ ਕੇ ਬੋਲਿਆ, “ਚੇਤਨ ਅਤੇ ਜੜ? (ਵਾਲੇ ਜੋ) ਸਾਰੇ ਜੀਵ (ਹਨ), 
ਵਾਹਿਗੁਰੂ ਸਾਰਿਆਂ (ਦਾ) ਮਾਲਕ ਹੈ। ਸਭ ਨੂੰ (ਉਹੀ) ਭੋਜਨ ਦਿੰਦਾ ਹੈ। ॥੧੫॥ 


ਚੌਪਈ 
ਉਸ ਨੂੰ ਹਮੇਸ਼ਾ ਅਚੂਕ (ਜੋ ਭੁੱਲੇ ਨਾ) ਜਾਣ ਲਵੋ। ਇਸ ਨੇ ਕੋਈ ਭੁੱਲ” ਕੀਤੀ ਹੋਵੇਗੀ । 
ਤੂੰ ਮਨ ਵਿੱਚ ਫਿਕਰ ਕਿਉਂ ਕਰਦਾ ਹੈੱ? ਰੋਜ਼ੀ ਦੇਣ ਵਾਲਾ ਅਣਜਾਣ ਨਹੀਂ ਹੈ। ॥੧੬॥ 


5।। 5800੫ 9801 5000੧ ਹ। ੬009 _ 12੧ ਧ8001815001/60078।.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤੁਮ ਢਿਗ ਆਯੋ, ਖੱਯੈ' ਜਾਇ। ਤਿਹ ਪਹਿ ਆਵਹਿ ਅਸਨ ਸੁ ਖਾਇ”। 
ਸੁਨ ਮਹੰਤ ਤੇ ਚਲ ਪੁਨਿ ਆਯੋ। ਬੈਠਯੋ ਨਿਜ ਭੋਜਨ ਕੋ ਖਾਯੋ॥੧੭॥ 


ਦੋਹਰਾ 

ਨਿਸ ਜਲਾਲ ਭੂਖਾ ਰਹਯੋ ਮਨ ਮਹਿ' ਕਰਤ ਬਿਚਾਰ। 

-- ਆਵਤ ਏ ਦੇਖੇ ਨਹੀਂ ਜਾਵਤ ਲੇਉੱ' ਨਿਹਾਰ॥੧੮॥ 

ਚੌਪਈ 

ਕਿਹ ਮਗ£ ਜਾਵਹਿਂ? -- ਕਰਤ ਬਿਚਾਰੇ। ਜਾਗਯੋ ਜਾਮਨਿ? ਨੈਨ ਪਸਾਰੇ”। 
ਹੋਵਨ ਲਗੀ ਜਬਹਿ ਪੁਨ ਭੋਰ। ਕੀਨੋ ਆਨ ਗੁੜਾਕਾਨ ਜੋਰ॥੧੯॥ 


ਗਏ ਸੰਤ ਸੁਧਿ ਭਈ ਨ ਕੋਊ। ਪਾਛੇ ਤੇ ਬਿਸਮਾਦਿਓ ਸੋਊ। 
ਦਿਵਸ ਚਢੇ ਸਾਗਰ ਕੇ ਤੀਰ। ਬੈਠਯੋ ਪਿਥੈ ਤਮਾਸ਼ੋ ਪੀਰ॥੨੦॥ 


ਹੋਵਤ ਬਰਖਾ ਸਾਗਰ ਮਾਂਹੀ। ਅਨਤ$£ ਥਾਨ ਦੇਖੈ ਤਬ ਨਾਂਹੀ। 
ਸੱਯਦ ਗੁਨ ਕੈ ਗਿਰਾ ਉਚਾਰੀ। ਜਹਾਂ ਨ ਚਹਿਯਤਾ ਬ਼ਰਖਤ ਬਾਰੀ$ ॥੨੧॥ 


ਜਾਚਤ ਹੈ ਨਰ ਜਹਿਂ ਯੁਤ ਪ੍ਰੀਤੀ।ਤਹਾਂ ਨ ਬਰਖਤ,ਕਯਾ ਇਹ ਰੀਤੀ”। 
ਅਸ ਕਹਤਯੋ ਬਰਖਾ ਹਟ ਗਈ। ਮਨ ਮਹਿ ਗੁਨਹਿ -- ਭਈ ਜਿਉ ਠਈ? --॥ ੨੨॥ 


ਸੰਝ ਭਈ ਤਬ ਰਿਦੇ ਬਿਚਾਰੇ। -- ਆਵਤ ਸੰਤਨ ਲੇਉਂ ਨਿਹਾਰੇ। 
ਜਾਤੇ ਤੋ ਦੇਖੇ ਨਹਿਂ ਭੋਰਾ --। ਸਮੋਂ ਜਾਨ ਗਮਨਯੋ ਤਿਹ ਨੌਰਾ॥੨੩॥ 


ਜਬਹਿ ਜਾਇਕੇ ਮੰਦਰ ਦੇਖੇ। ਆਗੇ ਆਏ ਸੰਤ ਬਿਸੇਖੇ। 
ਤੇਜ'$ ਤਿਨਹਿ' ਕੋ ਸਹਿ ਨ ਸਕਾਈ।ਬੈਠ ਗਯੋ ਪਿਖ ਪੂਰਬ ਥਾਂਈ ॥੨੪॥ 


ਤਿਨ ਕੋ ਉਤਰਜੋ ਤਬਹਿ ਅਹਾਰੇ।ਇਹ ਭੂਖੋ ਬਹੁ, ਬਦਨ ਨਿਹਾਰੇ। 
ਜਿਹ ਢਿਗ ਬੈਠਯੋ ਹ੍ਹੈ ਛੁਧਿਵੰਤਾ'' । ਤਿਸਕੋ ਪਿਖ ਬਯਾਪੀ ਤਿਹ'ਂ ਚਿੰਤਾ॥੨੫॥ 


5।। 58000 800 500੧. ੬0039 ।% ੧(81੧0॥੧੪8ਇ॥0੫੧॥600118.60।। 


ਅਧਿਆਇ 32 ਸੇਖ਼-ਜਲਾਲ ਤੇ ਗੁਰਮੁੱਖ ਦੇ ਅਰਥ 


ਤੁਹਾਡੇ ਕੋਲ (ਭੋਜਨ) ਆਇਆ ਹੈ, (ਤੁਸੀਂ) ਛਕ! ਲਵੋਂ। (ਜਦੋਂ) ਉਸ ਕੋਲ ਭੋਜਨ ਆ 
ਜਾਵੇਗਾ (ਤਾਂ) ਉਹ ਛਕ ਲਵੇਗਾ। ” ਮਹੰਤ ਕੋਲੋਂ ਸੁਣ ਕੇ (ਸੰਤ) ਵਾਪਸ ਮੁੜ ਆਇਆ। 
ਬੈਠ ਕੇ ਆਪਣਾ ਭੋਜਨ ਛਕ ਲਿਆ। ॥੧੭॥ 


ਦੋਹਰਾ 
ਰਾਤ ਭਰ ਜਲਾਲ ਭੁੱਖਾ ਰਿਹਾ। ਮਨ ਵਿੱਚ ਵਿਚਾਰ ਕਰਨ ਲੱਗਿਆ -ਆਉਂਦਿਆਂ ਇਹ ਸੰਤ 
ਵੇਖੇ ਨਹੀਂ, ਹੁਣ ਇਨ੍ਹਾਂ ਸੰਤਾਂ ਨੂੰ ਜਾਂਦੇ ਹੋਏ ਦੇਖਾਂਗਾ। ॥੧੮॥ 


ਚੌਪਈ 
ਕਿਹੜੇ ਰਸਤੇ? ਜਾਣਗੇ?-ਇਉਂ ਵਿਚਾਰ ਕਰਨ ਲੱਗਿਆ । ਰਾਤ” ਭਰ ਅੱਖਾਂ ਖੋਲ੍ਹ ਕੇ ਜਾਗਦਾ” 
ਰਿਹਾ। ਜਿਸ ਵੇਲੇ ਫੇਰ ਸਵੇਰ ਹੋਣ ਲੱਗੀ, ਤਾਂ ਨੀਂਦ ਨੇ ਆ ਕੇ ਜ਼ੋਰ ਪਾਇਆ। ॥੧੯॥ 


ਸੰਤ ਚਲੇ ਗਏ, ਕੋਈ ਸੋਝੀ ਨਹੀਂ ਹੋਈ। ਉਹ ਪਿੱਛੇ ਤੋਂ ਹੈਰਾਨ ਹੋਇਆ। ਦਿਨ ਚੜ੍ਹਨ 'ਤੇ 
ਪੀਰ, ਸਮੁੰਦਰ ਦੇ ਕਿਨਾਰੇ ਬੈਠ ਕੇ ਤਮਾਸ਼ਾ ਵੇਖਣ ਲੱਗਾ। ॥੨੦॥ 


ਸਮੁੰਦਰ ਵਿੱਚ ਵਰਖਾ ਹੋ ਰਹੀ ਸੀ। ਉਸ ਵੇਲੇ ਹੋਰ£ ਥਾਂਵਾਂ ਦੇਖੀਆਂ ਤਾਂ. (ਵਰਖਾ) ਨਹੀਂ ਸੀ 
ਹੋ ਰਹੀ। ਸਯੱਦ (ਪੀਰ) ਨੇ ਵਿਚਾਰ ਕੇ ਆਖਿਆ, “ਜਿਥੇ ਵਰਖਾ ਦੀ ਲੋੜ” ਨਹੀਂ, ਉਥੇ 
ਤਾਂ ਜਲਾ ਵਸਦਾ ਹੈ। ॥੨੧॥ 


ਜਿਥੇ ਲੋਕ ਪ੍ਰੀਤ ਸਹਿਤ ਮੰਗ ਕਰਦੇ ਹਨ, ਉਥੇ (ਮੀਂਹ) ਵਰਸਦਾ ਨਹੀਂ, ਇਹ (ਤੇਰਾ) ਕੀ 
ਕਰਮ ਹੈ?” ਇਸ ਪੁਕਾਰ ਆਖਣ ਨਾਲ ਮੀਂਹ ਪੈਣਾ ਬੰਦ ਹੋ ਗਿਆ। ਮਨ ਵਿੱਚ -ਜਿਵੇਂ 
ਸੋਚੀ? ਸੀ, ਤਿਵੇਂ ਹੇ ਗਈ-। ॥੨੨॥ 


ਸ਼ਾਮ ਹੋਈ ਉਸ ਵੇਲੇ ਹਿਰਦੇ ਵਿੱਚ ਵਿਚਾਰਿਆ -ਆਉਂਦੇ ਸੰਤਾਂ ਨੂੰ ਵੇਖ (ਹੀ) ਲਵਾਂਗਾ। ਜਾਂਦੇ 
ਹੋਇਆਂ (ਸੰਤਾਂ) ਦਾ ਤਾਂ ਸਵੇਰੇ ਪਤਾ ਹੀ ਨਹੀਂ ਲੱਗਿਆ-। ਉਸ ਸਥਾਨ `ਤੇ ਸਮੇਂ ਸਿਰ ਜਾਣ 
ਲਈ ਚੱਲ ਪਿਆ। ॥੨੩॥ 


ਜਿਸ ਵੇਲੇ ਜਾ ਕੇ ਮਹਲ ਵੇਖੇ। ਸੰਤ ਪਹਿਲਾਂ ਹੀ ਆਏ ਹੋਏ ਦੇਖੇ। ਉਨ੍ਹਾਂ ਦਾ ਪ੍ਰਕਾਸ਼ਾਂ£ ਨਾ 
ਸਹਿ ਸਕਣ ਵਾਲਾ ਸੀ। ਪਹਿਲਾ ਸਥਾਨ ਦੇਖ ਕੇ ਜਲਾਲ ਬੈਠ ਗਿਆ। ॥੨੪॥ 


ਉਸ ਵੇਲੋ ਉਨ੍ਹਾਂ ਸੰਤਾਂ ਲਈ ਉੱਪਰੋ' ਭੋਜਨ ਉਤਰਿਆ। ਇੱਕ ਸੰਤ ਨੇ ਜਲਾਲ ਦਾ ਮੂੰਹ ਵੇਖਿਆ 


ਕਿ ਇਹ ਤਾਂ ਬਹੁਤ ਭੁੱਖਾ ਹੈ। ਜਿਸ ਕੋਲ ਬੈਠਾ ਹਾਂ, ਇਹ ਭੁੱਖ! ਨਾਲ ਵਿਆਕੁਲ ਹੈ । ਵੇਖ 
ਕੇ ਉਸ ਦੀ ਚਿੰਤਾ ਵਧ ਗਈ ॥੨੫॥ 


5।। 58000 0800 50101 ੬009 131 ੧੧੧0੧1500)60੧ਗ00। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਅਹੈ ਕਾਲਾਂ ਕੋ ਭੂਖਾ ਏਹੀ। ਅਸਨ ਨ ਆਯੋ, ਭੀ ਗਤਿ ਕੇਹੀ£”। 
ਨਿਜ ਮਹੰਤ ਢਿਗ ਚਲ ਕਰ ਗਯੋ।ਸਰਬ ਬ੍ਰਿਤਾਂਤ ਸੁਨਾਵਤ ਭਯੋ ॥੨੬॥ 


ਰਿਖੀਕੇਸ਼? ਤਬ ਬਚਨ ਉਚਾਰੇ। 'ਮੋ ਢਿਗ ਤਾਂਕੋ ਆਨ ਹਕਾਰੇ”। 
ਸੰਤ ਜਲਾਲ ਪਾਸ ਚਲ ਆਯੋ ।ਨਿਜ ਮਹੰਤ ਆਗੇ ਪਹੁੰਚਾਯੋ॥੨੭॥ 


ਢਿਗ ਬਿਠਾਇ ਕੈ ਗਿਰਾ ਅਲਾਈ। ਕਿਤ ਤੇ ਆਯੋ ਕਿਤ ਤੂੰ ਜਾਈ?। 
ਕੋ ਅਪਰਾਧ” ਕੀਨ ਤੈਂ ਭਾਰਾ?। ਬੀਤੇ ਦ੍ਰੈ ਦਿਨ ਬਿਨਾ ਅਹਾਰਾ`॥੨੮॥ 


ਦੋਹਰਾ 
ਸੁਨ ਜਲਾਲ ਬੇਲਯੇ ਤਬੈ “ਦੂਰ ਦੇਸ਼ ਤੇ ਆਇ। 
ਕਛੂ ਖਤਾ ਨਹਿ ਮੈ ਕਰੀ,ਕਰਤ ਜਿ, ਦੇਤ ਬਤਾਇ”॥ ੨੯॥ 


ਚੌਪਈ 
ਕਹਯੋ ਮਹੰਤ “ਸੁ ਬਡ ਕਰਤਾਰਾ। ਤਾਂਕੋ ਦੋਸ਼ ਨ ਬਨਹਿ' ਉਚਾਰਾ। 
ਭਾ ਅਪਰਾਧ ਤੋਹਿ ਮੈਂ ਕੋਈ। ਭੋਜਨ ਬਿਨ ਬੀਤੇ ਦਿਨ ਦੋਈ॥ ੩੦॥ 


ਆਗੇ ਭੂਖਾ ਰਹਯੋ ਕਿ ਨਾਂਹੀ?ਪਾਛਲਾੰਂ ਬਿਤੀ ਬੈਸ ਕੇ ਮਾਂਹੀ?”। 
ਸੁਨ ਜਲਾਲ ਬੋਲਯੋ “ਹੋਂ ਕੈਸੇ।ਭੂਖਾ ਰਹੋ ਨ ਮੈ' ਕਬ ਐਸੇ॥੩੧॥ 


ਕਾਲ ਤੀਰ ਸਾਗਰ ਕੇ ਬੈਸਾ। ਕੌਤਕ ਤਹਾਂ ਬਿਲੋਕਯੋ ਐਸਾ। 
ਇਕ ਜਹਾਜ ਬੂਡਨ ਲਗ ਭਾਰਾ।ਨਰਨ ਕਰੀ ਬਹੁ ਬੀਚ ਪੁਕਾਰਾ ॥ ੩੨॥ 


ਅਲ? 


ਦੋਹਰਾ 
ਮੈਂ ਬਿਲੋਕ ਕੈ ਅਸ ਕਹੀ -- ਕਯਾ ਤੁਮ ਕਰਤ ਖ਼ੁਦਾਇ !। 
ਸਨਬੰਧੀ ਯੂਤ ਸਬ ਮਰਹਿ/ ਲੇਵਹੁ ਇਨਹਿ'ਂ ਬਚਾਇ --॥੩੩॥ 


ਚੌਪਈ 


ਤਬ ਨਹਿ ਡੂਬਯੋ ਕਲ ਅਸ ਭਈ।ਆਜ ਬਿਲੋਕੀ ਬਿਧ ਮੈਂ ਨਈ। _ 
ਸਿੰਧ ਬਿਖੈ ਬਰਖਾ ਬਹੁ ਹੋਈ । ਛਿ੍‌ਤ£ ਪਰ ਪਰੈ ਬਾਰ ਨਹਿ ਕੋਈ॥੩੪॥ 


5॥ 5800੫ 2800 5॥0। 2। 00੩9੨ ੧3101500੫੧)6011.60।। 


ਅਆ।ਪਗ!।ਏ 32 ਨਜ-੮੮੭੮੭ ੨ ੧੦ਮੁੱਖੋਂ ਦੇ ਅਰਥ 


“ਇਹ ਤਾਂ ਕੱਲ੍ਹਾਂ ਦਾ ਭੁੱਖਾ ਹੈ।ਜੇ (ਉੱਪਰੋਂ) ਭੋਜਨ ਨਾ ਆਇਆ ਤਾਂ ਇਸ ਦੀ ਹਾਲਤ ਕਿਹੋਂ- 
ਜਿਹੀ£ ਹੋਵੇਗੀ?” ਤਦ ਸੰਤ ਖ਼ੁਦ ਮਹੰਤ ਕੋਲ ਚੱਲ ਕੇ ਗਿਆ। ਸਾਰਾ ਹਾਲ ਸੁਣਾ 
ਦਿੱਤਾ। ॥੨੬॥ 


ਰਿਖੀਆਂ ਦੇ 2ਸੁਆਮੀ ਮਹੰਤ ਨੇ ਉਸ ਵੇਲੇ ਆਖਿਆ, “ਉਸ ਨੂੰ ਮੇਰੇ ਕੋਲ ਬੁਲਾ ਕੇ ਲਿਆਓ। ” 
ਸੰਤ ਜਲਾਲ ਕੋਲ ਚੱਲ ਕੇ ਆਇਆ ਅਤੇ ਉਸ ਨੂੰ ਮਹੰਤ ਕੋਲ ਭਿਜਵਾ ਦਿੱਤਾ। ॥੨੭॥ 


(ਮਹੰਤ ਨੇ) ਕੋਲ ਬਿਠਾ ਕੇ ਬਚਨ ਕੀਤਾ, “ਕਿੱਥੋਂ ਤੂੰ ਆਇਆ ਹੈ ਤੇ ਕਿੱਥੇ ਜਾਣਾ ਹੈ? (ਤੂੰ) 
ਕਿਹੜਾ ਵੱਡਾ ਪਾਪ” ਕੀਤਾ ਹੈ? ਤੇਰੇ ਦੋ ਦਿਨ ਭੋਜਨ ਕੀਤੇ ਬਿਨਾਂ ਬੀਤ ਗਏ। ”॥੨੮॥ 


ਦੋਹਰਾ 
ਉਸ ਵੇਲੇ ਸੁਣ ਕੇ ਜਲਾਲ ਬੋਲਿਆ, “ਦੂਰ ਦੇਸ਼ ਤੋਂ ਆਇਆ ਹਾਂ। ਮੈਂ ਕੋਈ ਗੁਨਾਹ ਨਹੀਂ 
ਕੀਤਾ । ਜੇਕਰ ਪਾਪ ਕੀਤਾ ਹੁੰਦਾ ਤਾਂ ਦੱਸ ਦਿੰਦਾ।” ॥੨੯॥ 


ਚੌਪਈ 

ਮਹੰਤ ਨੇ ਕਿਹਾ, “ਪਰਮੇਸ਼ਰ ਬਹੁਤ ਮਹਾਨ ਹੈ। ਉਸ ਨੂੰ ਦੋਸ਼ ਦੇਣਾ ਠੀਕ ਨਹੀਂ ਕਿਹਾ ਜਾ 
ਸਕਦਾ। ਤੇਰੇ ਵਲੋਂ ਹੀ ਕੋਈ ਅਪਰਾਧ ਹੋਇਆ ਹੈ, (ਜਿਸ ਕਾਰਨ) ਤੈਨੂੰ ਦੋ ਦਿਨ ਭੁੱਖੇ ਰਹਿ 
ਕੇ ਗੁਜ਼ਾਰਨੇ ਪਏ ਹਨ ॥੩੦॥ 


ਪਿਛਲੀ ਬੀਤੀ ਉਮਰ ਵਿੱਚ ਕੀ ਤੂੰ ਪਹਿਲਾਂ” ਕਦੇ ਭੁੱਖਾ ਰਿਹਾ ਹੈ ਜਾਂ ਨਹੀਂ?” ਸੁਣ ਕੇ ਜਲਾਲ 
ਬੋਲਿਆ, “ਮੈਂ ਪਹਿਲਾਂ ਕਦੇ ਵੀ ਕਿਸੇ ਪ੍ਰਕਾਰ ਨਾਲ ਭੁੱਖਾ ਨਹੀਂ ਰਿਹਾ। ॥੩੧॥ 


ਕੱਲ੍ਹ ਸਮੁੰਦਰ ਦੇ ਕਿਨਾਰੇ ਬੈਠਾ ਹੋਇਆ ਸਾਂ। ਉਸ ਥਾਂ ਅਜਿਹਾ ਕੌਤਕ ਦੇਖਿਆ। ਇੱਕ 
ਵੱਡਾ ਜਹਾਜ਼ ਸਮੁੰਦਰ ਵਿੱਚ ਡੁੱਬਣ ਲੱਗਿਆ ਸੀ। ਉਸ ਵਿੱਚ ਬੈਠੇ ਲੋਕਾਂ ਨੇ ਚੀਖ-ਪੁਕਾਰ 
ਕੀਤੀ। ॥੩੨॥ 

ਦੋਹਰਾ 

ਮੈਂ ਦੇਖ ਕੇ ਇਸ ਪੁਕਾਰ ਕਿਹਾ, -ਐ ਖ਼ੁਦਾ! ਤੁਸੀਂ ਕੀ ਕਰ ਰਹੇ ਹੋ? _ਸਬੰਧੀਆਂ ਸਮੇਤ 
ਸਾਰੇ ਮਰ ਜਾਣਗੇ, ਇਨ੍ਹਾਂ ਨੂੰ ਬਚਾ ਲਵੋ-। ॥੩੩॥ 


ਚੌਪਈ 

ਤਦ ਉਹ ਜਹਾਜ਼ ਡੁੱਬਿਆ ਨਹੀਂ। ਇਸ ਤਰਾਂ ਕੱਲ੍ਹ ਹੋਇਆ ਸੀ। ਅੱਜ ਮੈ' ਨਵੀਂ ਗਤਿ 
(ਲੀਲਾ) ਵੇਖੀ । ਸਮੁੰਦਰ ਵਿੱਚ ਬਹੁਤ ਵਰਖਾ ਹੋ ਰਹੀ ਸੀ। ਧਰਤੀ£ 'ਤੇ ਕੋਈ ਮੀਂਹ ਦੀ 
ਬੂੰਦ ਵੀ ਨਹੀਂ ਸੀ ਪੈ ਰਹੀ। ॥੩੪॥ 


133 


5।। 53000 38000 50101 । ੬099 ੧3101500੫੧)6011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤਿਹ ਬਿਲੋਕ ਕੈ ਮੈਂ ਅਸ ਭਾਖਾ।-- ਤਹਾਂ ਨ ਬਰਖੈ ਜਹਿ' ਅਭਿਲਾਖਾ'। 
ਬਿਨਾਂ ਚਾਹਿ ਸਾਗਰ ਕੇ ਮਾਂਹੀ ।ਬਰਖੈ ਬਾਦ ਚਾਹਿ ਕਛੁ ਨਾਂਹੀ॥੩੫॥ 


ਕਿਆ ਖ਼ੁਦਾਇ ! ਇਹ ਰੀਤਿ£ ਸੁ ਕਈ --। ਅਸ ਕਹਤਯੋ ਬਰਖਾ ਹਟ ਗਈ। 
ਅਸਮੰਜਸ? ਮੈਂ ਦ੍ਰੈ ਬਿਧਿ ਜਾਨੀ।ਸੋ ਨਿਰਵਾਰ” ਦੀਨ ਕਹਿ ਬਾਨੀ” ॥੩੬॥ 


ਸੁਨਿ ਮਹੰਤ ਬੋਲਯੋ ਤਿਹ ਕਾਲਾ। 'ਤੂੰ ਤੋ ਬੇਮੁਖ"? ਅਹੈ' ਬਿਸਾਲਾ। 
ਇਹਾਂ ਨ ਥਾਨ ਰਹਨ ਕੋ ਤੇਰਾ। ਅਬ ਚਲ ਜਾਹੁ ਨਿਕਲ ਬਿਨ ਦੇਰਾ॥ ੩੭॥ 


ਦੁਰਮਤਿ? ਬਿਖੈ ਤੋਹਿ ਮਨ ਭੀਨਾ। ਅਪਨੋ ਜਨਮ ਅਕਾਰਥ$£ ਕੀਨਾ”। 
ਕੰਪ ਉਠਯੋ ਸੁਨ ਤਬਹਿ ਜਲਾਲ । ਬੋਲਯੇ ਹਾਥ ਬੰਦ ਤਿਹ ਕਾਲ॥ ੩੮॥ 


“ਕੌਨ ਅਵੱਗਯਾ ਮੋ ਤੇ ਹੋਈ? ।ਦੇਉ ਬਤਾਇ ਸੰਤ ਜੀ! ਸੋਈ”। 
ਤਬ ਮਹੰਤ ਅਸ ਵਾਕ ਉਚਰਈ। “ਪਰਮੇਸੁਰ ਨਿਜ ਭਾਣਾ ਕਰਈ॥੩੯॥ 


ਦੋਹਰਾ 

ਤੈਂ ਜੁ ਹਟਾਯੋ ਤਾਂਹਿ ਕੋ ਪੁਨ ਮਨ ਮਹਿਂ ਹਰਖਾਇ। 

-- ਕਹਕਯੇ ਹਮਾਰੇ ਅਬ ਚਲੈ -- ਰਿਦੈ ਰਹਯੋ ਗਰਬਾਇ॥ ੪੦॥ 
ਚੌਪਈ 


ਤਿਹ ਕੋ ਕਰਯੋ ਮਿਟਾਵਨ ਲਾਗਾ।ਭਾ ਸ਼ਰੀਕ ਤੂੰ ਤਾਂਹਿ ਕੁਭਾਗਾ !। 
ਕੇਤਿਕ ਜੀਵਨ ਪਾਪ ਜਿ ਕੀਨੇ।ਤਿਨ ਕੋ ਦੁਖ ਤੈਂ ਦੇਨ ਨ ਦੀਨੇ॥੪੧॥ 


ਕਿਤਕ ਸਿੰਧੂ” ਮਹਿ ਜੀਵ ਜਿ ਜੀਵਤ । ਸੋ ਸਾਗਰ ਜਲ ਖਾਰ ਨ ਪੀਵਤ। 
ਤਿਨ ਕੇ ਹੇਤ” ਪਰਤ ਜੋ ਬਾਰਾ।ਸੋ ਕਹਿ ਤੈ' ਦੀਨੋ ਨਿਰਵਾਰਾ॥੪੨॥ 
ਤਿਨ ਕੇ ਪਾਪਨ ਦੁਖ ਫਲ ਜੋਊ।ਪੁਨ ਜੇ ਤਿਖਤ'? ਜੀਵ ਹੈਂ ਸੋਊ। 

ਸਭ ਕੋ ਭਾਰ ਪਰਯੋ ਗਰ ਤੇਰੇ । ਭੋਗਹੁ ਗੇ ਦੁਖ ਨਰਕ ਘਨੇਰੇ ॥੪੩॥ 
ਪਰਮੇਸ਼ੁਰ ਕੋ ਲਖਯੇ ਅਯਾਨਾ' । ਆਪਨ ਜਾਨਯੋ ਪਰਮ ਸਿਯਾਨਾਂ। 

ਬੇਮੁਖ ਅਬ ਤੂਰਨ ਉਠ ਜੱਯੈ। ਇਹਾਂ ਰਹਨ ਤਵ ਥਾਨ ਨ ਹੱਯੈ”॥੪੪॥ 


134 


5।। 53000 38000 50101 । ੬099 ੧3101500੫੧)60011.60।। 


ਅਧਿ.,.- -- .____ _ ਦੇ ਅਰਥ 


ਉਸ ਨੂੰ ਵੇਖ ਕੇ ਮੈਂ ਇਸ ਤਰਾਂ ਆਖਿਆ- ਜਿਥੇ ਵਰਖਾ ਦੀ ਲੋੜਾਂ ਹੈ, ਉੱਥੇ ਪੈਂਦੀ 
ਨਹੀਂ। ਸਮੁੰਦਰ 'ਚ ਬਿਨਾਂ ਜ਼ਰੂਰਤ ਦੇ ਵਰ੍ਹ ਰਿਹਾ ਹੈ, ਜਿਥੇ ਕਿ ਲੋੜ ਹੀ ਨਹੀਂ'। ॥੩੫॥ 


ਐ ਖ਼ੁਦਾ! ਇਹ ਤੇਰੇ ਕੀ ਰੰਗ£ ਹਨ-? ਇਸ ਤਰਾਂ ਮੇਰੇ ਆਖਦਿਆਂ ਵਰਖਾ ਬੰਦ ਹੋ ਗਈ। ਮੈਂ 
ਦੋ ਅਯੋਗ? ਵਿਧੀਆਂ (ਜਹਾਜ਼ ਦਾ ਡੁੱਬਣਾ ਤੇ ਵਰਖਾ ਦਾ ਸਮੁੰਦਰ ਵਿੱਚ ਹੋਣਾ) ਜਾਣੀਆਂ।ਜੋ 
ਮੂੰਹ ਤੋਂ ਬਚਨ ਆਖ ਕੇ ਹਟਾ” ਦਿੱਤੀਆਂ। ” ॥੩੬॥ ਰ 


ਉਸੇ ਸਮੇਂ ਮਹੰਤ ਸੁਣ ਕੇ ਬੋਲਿਆ, “ਤੂੰ ਤਾਂ ਵੱਡਾ ਬੇਮੁੱਖ (ਮਨਮੁੱਖ) ਹੈ। ਤੇਰੇ ਰਹਿਣ ਲਈ 
ਇੱਥੇ (ਕੋਈ) ਥਾਂ ਨਹੀਂ। ਇਥੋਂ ਛੇਤੀ ਨਾਲ ਬਿਨਾਂ ਦੇਰੀ ਤੋਂ ਨਿਕਲ ਜਾ। ॥੩੭॥ 


ਤੇਰਾ ਮਨ ਮੂੜ-ਮਤਾਂ ਵਿੱਚ ਖੱਚਿਤ ਹੈ । (ਤੂੰ? ਆਪਣਾ ਜੀਵਨ ਅਜਾਈਂ? ਗੁਆ ਲਿਆ। ” 
ਉਸ ਵੇਲੇ ਇਹ ਸੁਣ ਕੇ ਜਲਾਲ ਕੰਬ ਉੱਠਿਆ। ਉਸ ਸਮੇ' ਹੱਥ ਬੰਨ੍ਹ ਕੇ ਬੋਲਿਆ। ॥੩੮॥ 


“ਮੇਰੇ ਕੋਲੋਂ ਕੀ ਹੁਕਮ ਅਦੂਲੀ ਹੋ ਗਈ ਹੈ? ਹੇ ਸੰਤ ਜੀ! ਮੈਨੂੰ ਜਾਣੂ ਕਰਵਾ ਦਿਉ। ” ਉਦੋਂ 
ਮਹੰਤ ਨੇ ਇੰਜ ਵਾਕ ਉਚਰੇ, “ਪ੍ਰਭੂ ਆਪਣੇ ਭਾਣੇ ਵਿੱਚ ਹੀ (ਸਭ ਕੁਝ) ਕਰਦਾ ਹੈ। ॥੩੯॥ 
ਦੋਹਰਾ 

ਤੂੰ ਜੋ ਉਸ ਦੇ (ਭਾਣੇ ਨੂੰ) ਰੋਕਿਆ ਹੈ, ਫੇਰ ਮਨ ਵਿੱਚ ਉਲਟੇ ਭਾਵ ਲਿਆ ਕੇ ਖੁਸ਼ ਹੋਇਆ ਹੈਂ। 
ਚਿੱਤ ਵਿੱਚ (ਇਹ ਸੋਚ ਕੇ) ਹੰਕਾਰ ਕੀਤਾ ਹੈ ਕਿ-ਹੁਣ ਮੇਰਾ ਕਹਿਣਾ ਹੀ ਚੱਲਿਆ ਹੈ- ॥੪੦॥ 


ਚੌਪਈ 

ਤੂੰ ਰੱਬ ਦਾ ਕੀਤਾ ਮਿਟਾਉਣ ਲੱਗ ਪਿਆ। ਹੇ ਮੰਦਭਾਗੇ! ਤੂੰ ਤਾਂ ਉਸ ਰੱਬ ਦਾ ਸ਼ਰੀਕ 
(ਬਰਾਬਰੀ) ਕਰਨ ਵਾਲਾ ਬਣ ਗਿਆ ਹੈਂ। ਜਿਨ੍ਹਾਂ ਨੇ ਜੀਵਨ ਵਿੱਚ ਕਿੰਨੇ ਪਾਪ ਕੀਤੇ ਹੋਏ ਸਨ, 
ਉਨ੍ਹਾਂ ਨੂੰ ਜੋ ਕਸ਼ਟ ਮਿਲਣੇ ਸਨ, ਉਹ ਤੂੰ ਦੇਣ ਨਹੀਂ ਦਿੱਤੇ। ॥੪੧॥ 


ਸਮੁੰਦਰਾੰ ਵਿੱਚ ਕਿੰਨੇ ਹੀ ਜੋ ਜਾਨਵਰ ਜੀਉਂਦੇ ਹਨ, ਉਹ ਸਮੁੰਦਰ ਦਾ ਖਾਰਾ ਜਲ ਨਹੀਂ' ਪੀਂਦੇ । 
ਉਨ੍ਹਾਂ ਦੀ ਖਾਤਰ” ਜਿਹੜੀ ਵਰਖਾ ਪੈ ਰਹੀ ਸੀ, ਉਹ ਤੂੰ ਆਖ ਕੇ ਰੁਕਵਾ ਦਿੱਤੀ। ॥੪੨॥ 


ਫੇਰ ਉਨ੍ਹਾਂ ਜੀਵਾਂ ਦੇ ਤ੍ਰਿਹਾਏ'? ਰਹਿਣ ਕਾਰਨ, ਇਨ੍ਹਾਂ ਦੇ ਦੁੱਖਾਂ ਦਾ ਫਲ ਰੂਪੀ 
ਪਾਪਾਂ ਦਾ ਭਾਰ ਤੇਰੇ ਗਲ ਪੈ ਗਿਆ । ਤੈਨੂੰ ਨਰਕਾਂ ਵਿੱਚ ਬਹੁਤ ਦੁੱਖ ਭੋਂ ਗਣੇ 
ਪੈਣਗੇ। ॥੪੩॥ 


ਤੂੰ ਪਰਮੇਸ਼ਰ ਨੂੰ ਅੰਵਾਣਾ' ਸਮਝ ਕੇ ਖ਼ੁਦ ਨੂੰ ਬਹੁਤ ਅਕਲਮੰਦ ਜਣਾਇਆ ਹੈ। ਹੇ ਮਨਮੁੱਖ! 
ਹੁਣ ਤੁਰੰਤ ਉਠ ਕੇ ਚਲਾ ਜਾ। ਇੱਥੇ ਤੇਰੇ ਰਹਿਣ ਲਈ ਕੋਈ ਥਾਂ ਨਹੀ' ਹੈ।॥੪੪॥ 


135 


5।। 53000 38001 50101 ਹ। ੬009 ੧3101500੫੧)6011.60।। 


ਸ੍ਰੀ ਦਰਦ ੮” ੯੯੯੧ ੩੮ ₹% ਦੇ ੮" ਦੇ ੪॥ ਛੂਮਾ' 


ਸੁਨਯੋ ਜਲਾਲ ਸਮਝ ਤਬ ਆਈ।ਥੋਲਯੋ ਬਹੁਰ ਰਿਦੇ ਪਛੁਤਾਈ। 
ਜੇ ਭਾਣਾ ਮਾਨਹਿ' ਸੇ ਕੈਸੇ? । ਉੱਤਰ ਮੋਹਿ ਬਤਾਵਹੁ ਐਸੇ॥੪੫॥ 


ਕਹੈ ਮਹੰਤ “ਜਿ ਭਾਣਾ ਮਾਨਹਿ' । ਸੇ ਗੁਰਮੁਖ ਹੈ' ਮਨੂਜ ਸੁਜਾਨੈ' । 
ਜੋ ਭਾਣਾ ਮੇਟਹਿਂ ਕਰਤਾਰਾ। ਸੋ ਬੇਮੁਖ ਦੁਖ ਪਾਵਹਿ' ਭਾਰਾ॥੪੬॥ 


ਦੋਹਰਾ 
ਤਬ ਜਲਾਲ ਬੋਲਯੋ ਬਚਨ “ਭਲੋ ਮਾਇਨਾ ਪਾਇ । 
ਮੱਕੇ ਜਾਵਨ ਤੇ ਬਚਯੋ ਨਿਸ਼ਾ ਭਈ ਮਨ ਆਇ॥੪੭॥ 


ਚੌਪਈ 
ਇਕ ਦਰਵੇਸ਼ ਮਿਲ੍ਯੋ ਮੁਝ ਆਈ। ਗੁਰਮੁਖ ਕੀ ਤਿਨ ਗਿਰਾ ਅਲਾਈ। 
ਲੇਨ ਮਾਯਨਾ ਮੈ' ਚਲਿ ਆਯੋ।ਸੋ ਤੁਮ ਤੇ ਨੀਕੀ ਬਿਧਿ ਪਾਯੋ॥੪੮॥ 


ਕਹੈ ਮਹੰਤ “ਸੋ ਜੁ ਦਰਵੇਸ਼ਾ। ਪੂਰਨ ਪੁਰਖੁ ਲਖਹੁ ਜਗਤੇਸ਼ਾ। 
ਹੈ ਸਰਬੱਗ ਲਖਹੂ ਗੁਨਖਾਂਨੀ। ਜਾਇ ਸ਼ਰਨ ਗਹੀਏ? ਮਨ ਬਾਨੀ॥੪੯॥ 


ਸੁਨਯੋ ਜਲਾਲ ਭੇਦ ਭਲ? ਪਾਇ। ਸ੍ਰੀ ਨਾਨਕ ਕੋ ਲਖਯੋ ਖ਼ੁਦਾਇ। 
ਤਬ ਅਹਾਰ ਉਤਰਮਯੋ ਲਿਯ ਖਾਈ। ਸੁਖ ਸੋਂ ਸਗਰੀ ਰੈਨ ਬਿਤਾਈ॥ ੫੦॥ 


ਦੋਹਰਾ 
ਭੋਰ ਭਈ ਇੱਛਾ ਕਰੀ -- ਜਾਉਂ' ਸਿੰਧੁ ਕੇ ਪਾਰ --। 
ਆਯੋ ਤਬਹਿ ਜਹਾਜ ਢਿਗ ਚਢਯੋ ਚਲਨ ਹਿਤ ਧਾਰ॥੫੧॥ 


ਚੌਪਈ 
ਸਿੰਧੂ ਉਰਾਰ ਆਇ ਕਰ ਤੂਰਨ।ਪਹੁੰਚਯੋ ਜਹਿ' ਸ੍ਰੀ ਨਾਨਕ ਪੂਰਨ। 
ਪਦ ਪੰਕਜ ਲਪਟਜੋ ਹੈ ਦੀਨਾ। “ਤੁਮ ਖ਼ੁਦਾਇ ਹੋ ਸਰਬ ਪ੍ਰਬੀਨਾ`॥੫੨॥ 


ਕਰ ਉਸਤਤਿ ਬਹੁ ਬੈਠਯੋ ਪਾਸੂ । ਬੋਲੇ ਬਚਨ ਸਕਲ ਸੁਖਰਾਸੂ । 
'ਜੋ ਕਛੁ ਅਰਥ ਸੁਨਯੋ ਤੈ' ਜਾਈ। ਸੋ ਜਲਾਲ ਤੁਮ ਦੇਹੁ ਬਤਾਈ”॥੫੩॥ 


136 


5।। 53000 38000 50101 ਹ। ੬0੫ ੧3101500੫੧)60011.60।। 


ਅਧਿਆਇ 32 ਸੇਖ਼-ਜਲਾਲ ਤੇ ਗੁਰਮੁੱਖ ਦੇ ਅਰਥ 


' ਉਸ ਵੇਲੇ ਜਲਾਲ ਨੂੰ ਸੁਣ ਕੇ ਸਮਝ ਆ ਗਈ ਤੇ ਹਿਰਦੇ ਵਿੱਚ ਪਛਤਾਵਾ ਕਰਦਾ ਹੋਇਆ 
ਬੋਲਿਆ, “ਜੇਕਰ ਭਾਣਾ ਮੰਨਿਆ ਜਾਵੇ, ਉਹ ਕਿਹੋ-ਜਿਹਾ ਹੋਵੇ? ਮੈਨੂੰ ਇਸ ਬਾਰੇ ਦੱਸੋ। ॥੪੫॥ 


ਮਹੰਤ ਨੇ ਕਿਹਾ, “ਜੋ ਮਨੁੱਖ ਵਾਹਿਗੁਰੂ ਦਾ ਭਾਣਾ ਮੰਨਦੇ ਹਨ, ਉਹ ਦਾਨੇ' ਪੁਰਸ਼ ਗੁਰਮੁਖ 
ਹੁੰਦੇ ਹਨ। ਜੋ ਪ੍ਰਭੂ ਦੇ ਭਾਣੇ ਦੇ ਅਨੁਸਾਰੀ ਨਹੀਂ ਚੱਲਦੇ, ਉਹ ਮਨਮੁੱਖ ਹਨ, ਜੋ ਬਹੁਤ ਦੁੱਖ 
ਪਾਉਂਦੇ ਰਨ। ” ॥੪੬॥ 


ਦੋਹਰਾ 
ਉਸ ਵੇਲੇ ਜਲਾਲ ਨੇ ਆਖਿਆ, “ਮੈਂ' ਸ੍ਰੇਸ਼ਟ ਅਰਥ ਜਾਣ ਲਿਆ ਹੈ, ਹੁਣ ਮੈਨੂੰ ਮੱਕੇ ਜਾਣ 
ਦੀ ਲੋੜ ਨਹੀਂ ਰਹੀ। ਮਨ ਵਿੱਚ ਤਸੱਲੀ ਹੋ ਗਈ ਹੈ। ॥੪੭॥ 


ਚੌਪਈ 

ਇੱਕ ਦਰਵੇਸ਼ ਮੈਨੂੰ ਆ ਕੇ ਮਿਲਿਆ ਸੀ । ਗੁਰਮੁਖ ਬਾਰੇ ਸ਼ਬਦ ਉਚਾਰਿਆ (ਜਿਸ ਦਾ) 
ਅਤੇ ਮੈਂ ਉਸ ਦਾ ਅਰਥ ਜਾਣਨ ਲਈ ਚੱਲ ਆਇਆ ਸਾਂ ਉਸ ਬਾਰੇ ਮੈ' ਤੁਹਾਡੇ ਕੋਲੋਂ ਸੋਹਣੇ 
ਢੰਗ ਰਾਹੀਂ ਜਾਣ ਲਿਆ ਹੈ।” ॥੪੮॥ 


ਮਹੰਤ ਨੇ ਕਿਹਾ, “ਜਿਹੜੇ ਉਹ ਦਰਵੇਸ਼ ਹਨ, ਉਨ੍ਹਾਂ (ਗੁਰੂ ਨਾਨਕ ਦੇਵ ਜੀ) ਨੂੰ ਖ਼ੁਦਾ ਦਾ ਰੂਪ 
ਜਾਣੋ (ਅਤੇ) ਉਹ ਗੁਣਾਂ ਦੀ ਖਾਣ, ਸਭ ਕੁਝ ਜਾਣਨ ਵਾਲੇ ਹਨ, (ਉਨ੍ਹਾਂ ਦਾ) ਆਸਰਾ ਲੈ ਕੇ 
ਬਚਨ ਮੰਨ” ਲਈੱ।” ॥੪੯॥ 


ਜਲਾਲ ਨੇ ਸੁਣ ਕੇ ਸ੍ਰੇਸ਼ਟ” ਭੇਦ ਪਾ ਲਿਆ। ਗੁਰੂ ਨਾਨਕ ਜੀ ਨੂੰ ਖ਼ੁਦਾ ਰੂਪ ਜਾਣ ਲਿਆ। 
ਉਦੋਂ ਉੱਪਰ ਤੋਂ ਭੋਜਨ ਉਤਰਿਆ ਉਸ ਨੇ ਖਾ ਲਿਆ ਤੇ ਸਾਰੀ ਰਾਤ ਸੁੱਖ ਨਾਲ ਗੁਜ਼ਾਰੀ। ॥੫੦॥ 


ਚ 


ਦੋਹਰਾ 
ਸਵੇਰ ਹੋਈ, ਉਸਨੇ ਇੱਛਾ ਕੀਤੀ -ਸਮੁੰਦਰ ਪਾਰ ਚਲਾ ਜਾਵਾਂ-। ਉਸੇ ਵੇਲੇ ਜਹਾਜ਼ ਆ 
ਗਿਆ। ਜਾਣ ਲਈ ਜਹਾਜ਼ ਵਿੱਚ ਚੜ੍ਹ ਗਿਆ ॥੫੧॥ 


ਚੌਪਈ 

ਸਮੁੰਦਰ ਪਾਰ ਕਰਕੇ ਤੁਰੰਤ ਵਾਪਸ ਆ ਗਿਆ। ਜਿਥੇ ਪੂਰੇ ਗੁਰੂ ਨਾਨਕ ਜੀ ਸਨ, ਕੋਲ ਪਹੁੰਚ 
ਗਿਆ। ਗੁਰੂ ਜੀ ਦੇ ਚਰਨ-ਕਮਲਾਂ ਨੂੰ ਮਨ ਵਿੱਚ ਗਰੀਬੀ ਲਿਆ ਕੇ ਲਿਪਟ ਗਿਆ, “ਤੁਸੀਂ 
ਖ਼ੁਦਾ ਰੂਪ ਸਭ ਤਰਾਂ ਸਮਰੱਥ ਹੋ” ॥੫੨॥ 


ਗੁਰੂ ਜੀ ਦੀ ਬਹੁਤ ਉਸਤਤ ਕਰਕੇ ਕੋਲ ਬੈਠ ਗਿਆ। ਸੰਪੂਰਨ ਸੁੱਖਾਂ ਦੀ ਰਾਸ (ਗੁਰੂ ਜੀ) ਨੇ 
ਬਚਨ ਆਖੇ, “ਤੂੰ ਜੋ ਕੁਝ ਅਰਥ ਜਾ ਕੇ ਸੁਣੇ ਹਨ, ਜਲਾਲ! ਉਹ ਸੁਣਾ ਦਿਉ। ” ॥੫੩॥ 


137 


5।। 53000 38000 50101 ਹ। ੬0੫ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਚੁਤਚਾਚ੫ ਝਾਗ ਦੂਜਾਂ 


ਤਬ ਹੀ ਪੀਰ ਜੋਰ ਕਰ ਕਹਹੀ। 'ਤੁਮ ਕਉ ਸਭ ਕਿਛੂ ਰੌਸ਼ਨ' ਅਹਿਹੀ। 
ਨਹਿ ਜਾਨਹੁ ਤੌ ਬੂਝਹੁ ਮੋਕੋ। ਸਭ ਘਟਿ ਘਟਿ ਕੀ ਸੁਧ ਹੈ ਤੋਕੋ' ॥੫੪॥ 


[ਦਾ 


ਦੋਹਰਾ 
ਸ੍ਰੀ ਗੁਰ ਉਚਰਯੋ “ਕਹੋ ਅਬ ਜਿਸ ਬਿਧਿ ਭਯੋ ਬ੍ਰਿਤਾਂਤ” 
ਤਬ ਜਲਾਲ ਬਚ ਮਾਨਕੈ ਭਨੀ ਸਰਬ ਨਿਜ ਬਾਤ॥੫੫॥ 


ਚੌਪਈ 
“ਭਾਣਾ ਮਾਨਹਿਂ ਗੁਰਮੁਖ ਸੋਈ। ਆਇਸੁ ਮੇਟਹਿ ਬੇਮੁਖ ਹੋਈ। 
ਪ੍ਰਿਥਮੇ ਇਸ ਬਿਧਿ ਥੋ ਆੱਗਯਾਤਾ?।ਤੁਮ ਮਿਲਨੇ ਤੇ ਭਾ ਸੱਗਯਾਤਾ”'॥੫੬॥ 


ਇਸ ਪ੍ਰਕਾਰ ਤਿਹ ਦੇ ਉਪਦੇਸ਼ਾ। ਚਲਨੇ ਤਯਾਰ ਭਏ ਜਗਤੇਸ਼ਾ। 
ਕਰਕੈ ਬੰਦਨ ਬਿਨੈ ਬਖਾਂਨੀ। 'ਸੇਵਕ ਭਯੋ ਕਰਮ ਮਨ ਬਾੰਨੀ”॥੫੭॥ 


ਸ੍ਰੀ ਗੁਰ ਤਿਹ ਕੋ ਧੀਰਜ ਦੀਨਾ।ਬਹੁਰੋ ਆਪ ਪਯਾਨਾ” ਕੀਨਾ। 
੯3) ਕੇਵਲ ਕਾਰਜ ਨਰਨ ਉਧਾਰਨ। ਭਗਤਿ,ਗਯਾਨ ਕੀ ਸੁਮਤਿ ਸਿਖਾਰਨ॥੫੮॥ 


ਇਤਿ ਸੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤ੍ਰਾਰਧੇ “ਜਲਾਲ ਕੋ ਪ੍ਰਸੰਗ” ਬਰਨਨੰ ਨਾਮ ਬੱਤੀਸਮੋ 
ਧਯਾਇ ॥੩੨॥ 


138 


5।। 53000 38000 50101 ਹ। €0%% ੧3101500੫੧)60011.60।। 


ਅਧਿਆਇ 32 ਸੇਖ਼-ਜਲਾਲ ਤੇ ਗੁਰਮੁੱਖ ਦੇ ਅਰਥ 


ਉਸ ਵੇਲੇ ਪੀਰ ਨੇ ਹੱਥ ਜੋੜ ਕੇ ਕਿਹਾ, “ਤੁਸਾਂ ਨੂੰ ਸਭ ਕੁਝ ਇਹ ਗੱਲ ਪਰਗਟਾਂ ਹੈ। ਨਾਂ ਜਾਣਦੇ 
ਹੋਵੋ ਤਾਂ ਮੇਰੇ ਕੋਲੋਂ ਪੁੱਛੋ। ਤੁਸਾਂ ਨੂੰ ਹਰੇਕ ਦਿਲ ਅਤੇ ਸਰੀਰ ਬਾਰੇ ਖਬਰ ਹੈ। ” ॥੫੪॥ 


ਦੋਹਰਾ 
ਗੁਰੂ ਜੀ ਨੇ ਕਿਹਾ, “ਹੁਣ ਜਿਸ ਪ੍ਰਕਾਰ ਨਾਲ ਬਿਰਤਾਂਤ ਹੋਇਆ, ਵਰਣਨ ਕਰੋ। ਉਸ ਵੇਲੇ 
ਜਲਾਲ ਨੇ ਬਚਨ ਮੰਨ ਕੋ ਆਪਣੀ ਸਾਰੀ ਗੱਲਬਾਤ ਸੁਣਾਈ। ॥੫੫॥ 


ਚੌਪਈ 

“ਪ੍ਰਭੂ ਦਾ ਭਾਣਾ ਮੰਨਣ ਵਾਲਾ ਉਹੋ ਗੁਰਮੁਖ ਹੈ। ਉਸ ਦੇ ਹੁਕਮਾਂ ਨੂੰ ਮਿਟਾਵੇ (ਉਹੋ) ਮਨਮੁਖ 
ਹੁੰਦਾ ਹੈ। ਪਹਿਲਾਂ ਇਸ ਰੀਤੀ ਤੋਂ ਅਣਜਾਣ£ ਸਾਂ। ਤੁਹਾਡੇ ਨਾਲ ਮੇਲ ਹੋਣ 'ਤੇ (ਹੁਣ) 
ਗਿਆਨਵਾਨ? ਬਣ ਗਿਆ ਹਾਂ” ॥੫੬॥ 


ਇਸ ਪ੍ਰਕਾਰ ਉਸ ਨੂੰ ਸਿੱਖਿਆ ਦੇ ਕੇ ਜਗਤ ਦੇ ਮਾਲਕ ਗੁਰੂ ਜੀ ਉਥੋਂ ਚੱਲਣ ਲਈ ਤਿਆਰ 
ਹੋ ਗਏ। ਜਲਾਲ ਨੇ ਨਮਸਕਾਰ ਕਰਕੇ ਬੇਨਤੀ ਕੀਤੀ, “ਮਨ, ਬਾਣੀ, ਕਰਮ (ਭਾਵ ਸਰੀਰ) 
ਕਰਕੇ ਆਪ ਦਾ ਸੇਵਕ ਹੋਇਆ ਹਾਂ।” ॥੫੭॥ 


ਗੁਰੁ ਜੀ ਨੇ ਉਸ ਨੂੰ ਧੀਰਜ ਦਿੱਤਾ। ਫੇਰ ਆਪ ਜੀ ਨੇ ਕੇਵਲ ਲੋਕਾਂ ਦਾ ਉਧਾਰ ਕਰਨ ਲਈ 
ਭਗਤੀ ਤੈ ਗਿਆਨ ਦੀ ਉੱਤਮ ਬੁੱਧ ਸਿਖਾਉਣ” ਲਈ ਅੱਗੇ ਚਾਲੇ ਪਾ ਦਿੱਤੇ ॥੫੮॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਜਲਾਲ ਦਾ ਪ੍ਰਸੰਗ” ਨਾਮੀ ਬੱਤੀਵਾਂ 
ਅਧਿਆਇ ਸਮਾਪਤ ਹੋਇਆ। 


139 


੨1 58000 480 5॥10। ਹ। €10%9 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਚੁਤਰਾਰਧ ਭਾਗ ਦੂਜਾ 


ਪੀਰ ਜਲਾਲ, ਗੁਰੂ ਜੀ ਨੂੰ ਆਪਣੇ ਟਿਕਾਣੇ ਉੱਤੇ ਠਹਿਰਾ ਕੇ, ਆਪ ਮੱਕੇ ਨੂੰ ਚੱਲ 
ਪਿਆ। ਜਹਾਜ਼ ਇੱਕ ਕਿਨਾਰੇ ਤੇ ਜਾ ਲੱਗਿਆ ਤਾਂ ਜਲਾਲ ਜਹਾਜ਼ ਵਿੱਚੋਂ ਉਤਰ ਕੇ ਪਹਾੜ 
ਨੂੰ ਵੇਖਣ ਲਈ ਉਤਸ਼ਾਹਤ ਹੋ ਗਿਆ ਅਤੇ ਉੱਥੇ ਉਸ ਨੇ ਮਹਿਲਾਂ ਵਿੱਚ ਸੇਜਾਂ ਵਿਛੀਆਂ 
ਹੋਈਆਂ ਦੇਖੀਆਂ ਪਰ ਉੱਥੇ ਕੋਈ ਬੰਦਾ ਨਹੀਂ ਸੀ। ਸਮੁੰਦਰ ਦੇ ਕਿਨਾਰੇ ਆ ਕੇ ਉਸ ਥਾਂ 
ਸੀ। ਪੀਰ ਨੇ ਹੱਥ ਜੋੜ ਕੇ ਖੁਦਾ ਅੱਗੇ ਦੁਆ ਕੀਤੀ ਕਿ ਇਹ ਲੋਕ ਜੋ ਦੇਸ਼-ਵਿਦੇਸ਼ ਤੋਂ 
ਆਪਣੇ ਪੁੱਤਰਾਂ, ਇਸਤਰੀਆਂ ਨੂੰ ਛੱਡ ਕੇ ਵਪਾਰ ਕਰਨ ਲਈ ਆਏ ਹੋਏ ਸਨ, ਇਨ੍ਹਾਂ ਨੂੰ 
ਕਿਉਂ ਸਮੁੰਦਰ ਵਿੱਚ ਡੁਬੋਇਆ ਜਾ ਰਿਹਾ ਹੈ? ਇਵੇ' ਪੀਰ ਜਲਾਲ ਦੇ ਕਹਿਣ ਨਾਲ ਜਹਾਜ਼ 
ਡੁੱਬਣ ਤੋਂ ਬਚ ਗਿਆ। ਮਹਿਲਾਂ ਵਿੱਚ ਆ ਕੇ ਪੀਰ ਨੇ ਸੰਤ ਬੈਠੇ ਦੇਖੇ ਅਤੇ ਉਹ ਇਕ ਸੰਤ 
ਕੋਲ ਬੈਠ ਗਿਆ। ਸਭ ਨੂੰ ਕੁਦਰਤ ਕੋਲੋ' ਭੋਜਨ ਮਿਲਿਆ ਪਰ ਪੀਰ ਨੂੰ ਖਾਣ ਲਈ ਕੁਝ ਨਾ 
ਮਿਲਿਆ, ਤਾਂ ਇਕ ਸੰਤ ਨੇ ਮਹੰਤ ਨੂੰ ਜਾ ਕੇ ਆਖਿਆ ਕਿ ਉਸ ਪੀਰ ਲਈ ਖਾਣ ਵਾਸਤੇ 
ਭੌਜਨ ਪਹੁੰਚਾ ਦਿਉ। ਮਹੰਤ ਬੋਲਿਆ ਕਿ ਜੋ ਸਾਰੇ ਜੀਵ ਹਨ, ਵਾਹਿਗੁਰੂ ਸਾਰਿਆਂ ਦਾ 
ਮਾਲਕ ਹੈ। ਇਸ ਨੇ ਕੋਈ ਪਾਪ ਕੀਤਾ ਹੋਵੇਗਾ, ਇਸ ਲਈ ਹੀ ਭੋਜਨ ਉਪਰ ਤੋਂ ਉਤਰ ਕੇ 
ਨਹੀਂ ਆਇਆ। ਦਿਨ ਚੜ੍ਹਨ 'ਤੇ ਪੀਰ ਸਮੁੰਦਰ ਦੇ ਕਿਨਾਰੇ ਬੈਠ ਕੇ ਫਿਰ ਤਮਾਸ਼ਾ ਵੇਖਣ 
ਲੱਗ ਪਿਆ। ਸਮੁੰਦਰ ਵਿੱਚ ਵਰਖਾ ਹੋ ਰਹੀ ਸੀ। ਉਸ ਵੇਲੇ ਹੋਰ ਥਾਂਵਾਂ `ਤੇ ਵਰਖਾ ਨਹੀਂ 
ਸੀ ਹੋ ਰਹੀ। ਸੱਯਦ ਨੇ ਆਖਿਆ ਕਿ ਜਿਥੇ ਵਰਖਾ ਦੀ ਲੋੜ ਨਹੀਂ, ਉਥੇ ਤਾਂ ਜਲ ਵਸ ਰਿਹਾ 
ਹੈ। ਜਿਥੇ ਲੋਕਾਂ ਦੀ ਪਾਣੀ ਲਈ ਮੰਗ ਹੈ, ਉਥੇ ਮੀਂਹ ਨਹੀਂ ਵਰਸਦਾ? ਇਸ ਪ੍ਰਕਾਰ ਆਖਣ 
ਨਾਲ ਮੀਂਹ ਬੰਦ ਹੋ ਗਿਆ। ਵਾਪਸ ਆਉਣ `ਤੇ ਉਸ ਕੋਲ ਫਿਰ ਭੋਜਨ ਨਾ ਆਇਆ ਤਾਂ 
ਪੀਰ ਜਲਾਲ ਨੂੰ ਮਹੰਤ ਨੇ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ ਕਿ ਉਸਨੇ ਕਿਹੜਾ ਵੱਡਾ 
ਪਾਪ ਕੀਤਾ? ਜਿਸ ਕਾਰਨ ਉਸਨੂੰ ਦੋ ਦਿਨ ਭੋਜਨ ਕੀਤਿਆਂ ਬਿਨਾਂ ਲੰਘਾਉਣੇ ਪਏ । ਜਲਾਲ 
ਨੇ ਸਫਰ ਦੌਰਾਨ ਵਾਪਰੀਆਂ ਦੋ ਘਟਨਾਵਾਂ ਬਾਰੇ ਮਹੰਤ ਨੂੰ ਦੱਸ ਦਿੱਤਾ ਤਾਂ ਮਹੰਤ ਨੇ ਕਿਹਾ 
ਉਹ ਰੱਬ ਦਾ ਕੀਤਾ ਮਿਟਾਉਣ ਲੱਗ ਪਿਆ ਹੈ, ਉਹ ਤਾਂ ਉਸ ਰੱਬ ਦੀ ਬਰਾਬਰੀ ਕਰਨ ਵਾਲਾ 
ਬਣ ਬੈਠਾ। ਜੀਵਾਂ ਨੇ ਜੋ ਪਾਪ ਕੀਤੇ ਸਨ ਤੇ ਕਸ਼ਟ ਮਿਲਣੇ ਸਨ, ਉਹ ਉਸਨੇ ਦੇਣ ਨਹੀ' 
ਦਿੱਤੇ। ਸਮੁੰਦਰ ਵਿੱਚ ਕਿੰਨੇ ਹੀ ਜਾਨਵਰ ਖਾਰਾ ਜਲ ਨਹੀ' ਪੀ ਸਕਦੇ। ਜਿਹੜੀ ਵਰਖਾ ਉਨ੍ਹਾਂ 
ਲਈ ਪੈ ਰਹੀ ਸੀ, ਉਸ ਨੇ ਰੁਕਵਾ ਦਿੱਤੀ। ਜੋ ਮਨੁੱਖ ਵਾਹਿਗੁਰੂ ਦਾ ਭਾਣਾ ਮੰਨਦੇ ਹਨ, ਉਹ 
ਗੁਰਮੁਖ ਹਨ। ਜੋ ਪ੍ਰਭੂ ਦੇ ਭਾਣੇ ਦੇ ਅਨੁਸਾਰੀ ਨਹੀ ਚਲਦੇ, ਉਹ ਮਨਮੁਖ ਹਨ। ਉਸ ਵੇਲੇ 
ਜਲਾਲ ਨੇ ਆਖਿਆ ਕਿ ਉਸ ਨੇ ਉਸ ਦਰਵੇਸ਼ ਦੇ- ਕਹੇ ਹੋਏ ਗੁਰਮੁਖ ਬਾਰੇ ਸ਼ਰੇਸ਼ਟ ਅਰਥ 
ਜਾਣ ਲਏ ਹਨ, ਹੁਣ ਉਸਨੂੰ ਮੱਕੇ ਜਾਣ ਦੀ ਲੋੜ ਨਹੀ' ਰਹੀ । ਮਹੰਤ ਨੇ ਉਸ ਨੂੰ ਦੱਸਿਆ 
ਕਿ ਉਹ ਜੋ ਦਰਵੇਸ਼ ਉਸ ਦੇ ਟਿਕਾਣੇ ਉੱਤੇ ਠਹਿਰੇ ਹੋਏ ਸਨ, ਉਨ੍ਹਾਂ ਨੂੰ ਖ਼ੁਦਾ ਦਾ ਰੂਪ ਜਾਣੋ 
ਅਤੇ ਉਹ ਗੁਣਾਂ ਦੀ ਖਾਣ, ਸਭ ਕੁਝ ਜਾਣਨ ਵਾਲੇ ਸਨ। ਇਹ ਸੁਣ ਕੇ ਜਲਾਲ ਵਾਪਸ ਆ 
ਗਿਆ ਤੇ ਗੁਰੂ ਨਾਨਕ ਜੀ ਨੂੰ ਖ਼ੁਦਾ ਦਾ ਰੂਪ ਜਾਣ ਲਿਆ। 


140 


5।। 53000 38000 50101 ਹ। ੬0੫ ੧3101500੫੧)6011.60।। 


ਅਧਿਆਇ 32 ਸੇਖ਼-ਜਲਾਲ ਤੇ ਗੁਰਮੁੱਖ ਦੇ ਅਰਥ 


੯ ਦੋ4 


ਫੁਟਨਟ 


(੯1) ਇਹ ਸਾਖੀ ਪੁਰਾਤਨ ਜਨਮਸਾਖੀ ਵਿੱਚ ਹੈ ਤੇ ਗੁਰਮੁਖਾਂ ਵਾਲੀ ਸਾਖੀ ਦਾ ਸਿਰਲੇਖ 

ਭਾਈ ਵੀਰ ਸਿੰਘ ਜੀ ਨੇ ਸੰਪਾਦਨ ਕਰਨ ਲੱਗਿਆਂ ਦਿੱਤਾ ਸੀ। ਇਹ ਸਾਖੀ ਮਿਹਰਬਾਨ ਵਾਲੀ 

ਜਨਮਸਾਖੀ ਵਿੱਚ ਨਹੀਂ ਹੈ। ਇਸ ਜਨਮਸਾਖੀ ਵਿੱਚ ਸ੍ਰੀ ਗੁਰ ਨਾਨਕੁ ਸਾਹ ਕੀ (ਸੰਤ ਦਾਸ 

ਛਿੱਬਰ) ਦੇ ਅਧਿਆਇ 34 ਵਿੱਚ ਪੀਰ ਦਸਤਗੀਰ ਦੇ ਕੁਝ ਅੰਸ਼ ਮਿਲਾ ਦਿੱਤੇ ਲੱਗਦੇ ਹਨ: 
“ਬਡੋ ਕੁਫਰ ਓਹੁ ਬਕਤੋ ਜਾਇ। ਲਾਖ ਤਬਕ ਉਹ ਕਹੇ ਸੁਨਾਇ ॥ 


(2) ਬੇਮੁਖ ਤੋਂ ਭਾਵ ਹੈ ਮਨਮੱਤ ਧਾਰਨ ਕਰਨ ਵਾਲਾ ਮਨੁੱਖ, ਜਿਸ ਨੇ ਕਿ ਆਪਣੇ ਮਨ 
ਨੂੰ ਹੀ ਮੁੱਖ ਜਾਣਿਆ ਹੈ। ਭਾਈ ਗੁਰਦਾਸ ਜੀ ਮਨਮੁਖ ਨੂੰ ਕੁਮਾਰਗੀ ਤੇ ਵਿਕਾਰੀ ਦੱਸਦੇ ਹਨ: 
ਗੁਰਮੁਖਿ ਸੁਖ ਫਲੂ ਪਿਰਮ ਰਸੁ ਮਨਮੁਖ ਬਦਰਾਹੀ ਬਦਰਾਹਾ॥ 
ਮਨਮੁਖ ਟੋਟਾ ਗੁਰਮੁਖ ਲਾਹਾ ॥੪॥ = 
(ਵਾਰ ਸਤਾਰਵੀ' ਪਉੜੀ ਚੌਥੀ) 
ਗੁਰਬਾਣੀ ਅਨੁਸਾਰ ਵੀ ਮਨਮੁੱਖ ਦਾ ਜੀਵਨ ਦੁੱਖਾਂ ਨਾਲ ਘਿਰਿਆ ਰਹਿੰਦਾ ਹੈ: 
ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ॥ 
(ਗੁ. ਗੂੰ. ਸਾਹਿਬ, ਪੰਨਾ 1197) 


(3) ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਉਦਾਸੀਆਂ ਦਾ ਮਨੋਰਥ 


“ਚੜ੍ਹਿਆ ਸੋਧਣਿ ਧਰਤਿ ਲੁਕਾਈ” ਲਿਖਿਆ ਹੈ। 
(ਵਾਰ ਪਹਿਲੀ, ਪਉੜੀ ਚੌਵੀਵੀ) 


5।। 58000 0800 50101 ੬0੫9 141 1੧੧0੧%150060੧ਗ00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਤੇਤੀਹਵਾਂ 
(ਨਾਮ ਦੀ ਸ਼ਕਤਿ। ਸ਼ੇਖ ਇਬ੍ਰਾਹੀਮ ਫਰੀਦ ਸਾਨੀ ਨਾਲ ਗੋਸ਼ਟ) 


ਦੋਹਰਾ 
ਸਿਮਰ ਨਾਮ ਸਬ ਕਾਮ ਹ੍ਰੈਂ' ਪੁਨ ਨ ਜਾਇ ਜਮ ਧਾਮਾਂ। 
ਅਪਨ ਸਰੂਪ ਅਨੂਪ ਕੋ ਜਾਨ ਲੇਤ ਅਭਿਰਾਮ£ ॥੧॥ 


ਸ਼ੀ ਅੰਗਦ ਸੁਨੀਏ ਇਤਿਹਾਸਾ। ਆਗੇ ਗਮਨ ਕੀਨ ਸੁਖਰਾਸਾ। 
ਸ਼ੇਖ ਫਰੀਦ ਪਟਣ£'!? ਹੈ ਜਹਿਂਵਾ। ਸ਼ੇਖ ਬ੍ਰਹਮ ਤਬ ਬਸਈ ਤਹਿਂਵਾ॥੨॥ 


ਤਿਹ ਕੇ ਮਿਲਨ ਹੇਤਿ ਗਤਿਦਾਈ।ਦੋਇ ਕੋਸ ਪਰ ਬੈਠੇ ਜਾਈ। 
ਸ਼ੇਖਬ੍ਰਹਮ"£? ਕਾ ਇਕ ਮੁਰੀਦ£?? ਤਹਿਂ।ਆਯੋ ਈਂਧਨ? ਜ਼ੁਨਨ,ਗੁਰੂ ਜਹਿਂ॥ ੩॥ 


ਸੋ ਦਰਵੇਸ਼ ਖੁਦਾਇ ਪਿਆਰਾ।ਰਿਦੇ ਬੰਦਗੀ ਕੇਰ ਅਧਾਰਾ। 
ਇਕ ਸਲੋਕ ਤਬ ਪ੍ਰਭੂ ਬਖਾਨਾ। ਊਚੀ ਧੁਨਿ ਸੋ ਕੀਨੋ ਗਾਨਾ॥੪॥ 


7 
ਆਨੇ ਪਣੀ ਕਲਮ ਆ7& ੬੫ਨਰ ਲੋਠ' 75 ਤੂੰ # 
ਏਕੋਂ ਕੀਨ ਨਾਨਕਾ ਦੂਲਾ ਕਾਹੇ ਨੂ #੨# (2: ਕੰ. ਸਾਹੇ, ਪੰਨਾਂ ੧੨੮੧) 


ਚੌਪਈ 


ਸੁਨਤ ਮੁਰੀਦ ਗੁਰੂ ਢਿਗ ਆਯੋ।ਕਰ ਸਲਾਮ ਅਸ ਬਚਨ ਅਲਾਯੋ। 
“ਏਹ ਬੈਤ” ਵਤਨ ਮੋਹਿ ਸੁਨਾਇ। ਤੁਮ ਦਰਵੇਸ਼ ਭਿ ਲਖਯੋ ਖੁਦਾਇ” ॥੫॥ 


ਸ੍ਰੀ ਨਾਨਕ ਤਬ ਬੈਨ ਅਲਾਏ । ਤਿਹ ਸਲੋਕ ਕੇ ਅਰਥ ਸੁਨਾਏ। 
“ਆਪੇ ਪੱਟੀ ਕਲਮ ਸੁ ਆਪੇ। ਲਿਖਣਹਾਰ ਸੋ ਦੁਤੀ£ ਨ ਜਾਪੇ॥੬॥ 


5।। 58000 800 5001 ਹ। €00੫੧:-2 ੧(81੧0॥੧੪8ਇ॥0੫੧॥60118.60।। 


ਅਧਿਆਇ 33 ਸੇਖ਼ ਇਬਰਾਹੀਮ, ਫ਼ਰੀਦ ਸਾਨੀ ਨਾਲ ਗੋਸ਼ਟ 


ਅਧਿਆਇ ਤੇਤੀਵਾਂ 
(ਸ਼ੇਖ ਇਬਰਾਹੀਮ ਫਰੀਦ ਸਾਨੀ ਨਾਲ ਗੋਸ਼ਟ) 


ਦੋਹਰਾ 

(ਵਾਹਿਗੁਰੂ ਦੇ) ਨਾਮ ਦਾ ਸਿਮਰਨ ਕਰੋ (ਤਾਂ ਜੋ ਤੇਰੇ ਸਾਰੇ ਕੰਮ (ਪੂਰੇ) ਹੋ ਜਾਣ (ਤੇ) ਫੇਰ 
ਤੈਨੂੰ) ਨਰਕਾਂ (ਵੀ) ਨਾ ਜਾਣਾ ਪਵੇ। ਆਪਣੇ ਸੁੰਦਰ? ਸਰੂਪ ਨੂੰ ਜਿਸ ਦੀ ਉਪਮਾ ਨਹੀਂ ਹੋ 
ਸਕਦੀ, ਨੂੰ (ਵੀ) ਪਛਾਣ ਲਵੇ। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਹੇ ਗੁਰੂ ਅੰਗਦ ਦੇਵ ਜੀਓ! (ਅਗਾਂਹ ਦਾ) ਇਤਿਹਾਸ ਸੁਣੋਂ । ਸੁੱਖਾਂ ਦੀ ਪੂੰਜੀ (ਗੁਰੂ ਜੀ) ਅੱਗੇ 
ਸਫਰ `ਤੇ ਚੱਲ ਪਏ। ਜਿੱਥੇ ਸ਼ੇਖ ਫਰੀਦ ਦਾ ਨਗਰ ਪਾਕਪਟਨ ਹੈ, ਉਸ ਵੇਲੇ ਉਸ ਥਾਂ `ਤੇ 
ਸ਼ੇਖ ਬ੍ਰਹਮ ਨਿਵਾਸ ਰੱਖਦੇ ਸਨ। ॥੨॥ 


ਉਸ ਨੂੰ ਮਿਲਣ ਲਈ ਮੁਕਤੀਦਾਤੇ(ਗੁਰੂ ਜੀ) ਦੋ ਕੋਹ 'ਤੇ ਜਾ ਕੇ ਬੈਠ ਗਏ। ਜਿੱਥੇ ਗੁਰੂ ਜੀ 
ਬੈਠੇ ਸਨ, ਉਥੇ ਸ਼ੇਖ ਬ੍ਹਮ ਦਾ ਇੱਕ ਸੇਵਕ ਬਾਲਣ? ਇਕੱਠਾ ਕਰਨ ਆਇਆ ॥੩॥ 


ਉਹ ਫ਼ਕੀਰ ਖ਼ੁਦਾ ਦਾ ਪਿਆਰਾ ਸੀ ਜਿਸ ਨੇ ਹਿਰਦੇ ਵਿੱਚ ਬੰਦਗੀ ਦਾ ਆਸਰਾ ਸੀ। ਉਸ 
ਵੇਲੇ ਗੁਰੂ ਜੀ ਨੇ ਇੱਕ ਸਲੋਕ ਉਚਾਰਨ ਕੀਤਾ, ਜੋ ਉੱਚੀ ਆਵਾਜ਼ ਵਿੱਚ ਗਾਇਆ। ॥੪॥ 


ਪਾਤਸ਼ਾਗੀੰ ਪਹਿਲਾਂ # 
ਤੂੰ ਭੁਦਾ ਤਖਤਾਂ ਹੈ? ਹੇ ਆਲ਼ਕਾ/ ਖੁਦ ਹਾੰ ਲੋਣਾੰ ((ੈਖਣਕਾਰ) ਅਤੇ ਉਸਾ ਉੱਤੇ /ਲਖਤਾ ਲੀ ਤੂੰ ਗੰ 
ਹੈ? ਤੂੰ /&ੱਕੇਂ ਕਰਤਾਰਾ ਦਾ ਗੰ ਵਰਣਨ ਕਰ, ਹੇ ਨਾਨਕਾ/ ਦੁਸ਼ਰਾ ਕੱਈੰ ਹੋਵੇ ਗੰ /ਕਉ'? 

(2. ਗੁ. ਲਾਹੇ, ਪੰਨਾ 7259) 
ਚੌਪਈ ਰ 
(ਸ਼ੇਖ ਬ੍ਰਹਮ ਦਾ) ਉਹ ਚੇਲਾ ਸੁਣ ਕੇ ਗੁਰੂ ਜੀ ਕੋਲ ਆਇਆ। ਉਸ ਨੇ ਸਲਾਮ ਕਰਕੇ ਇਸ 
ਤਰਾਂ ਕਥਨ ਕੀਤਾ, “ਇਹ ਸਲੋਕ” (ਬੈਂਤ) ਮੈਨੂੰ ਮੁੜ” ਸੁਣਾਉ। ਆਪ ਦਰਵੇਸ਼ ਹੋ, ਮੈਂ ਤੁਸਾਂ 
ਨੂੰ ਖ਼ੁਦਾ ਰੂਪ ਜਾਣਿਆ ਹੈ।” ॥੫॥ 


ਉਸ ਵੇਲੇ ਗੁਰੂ ਨਾਨਕ ਜੀ ਨੇ ਸਲੋਕ ਉਚਾਰਨ ਕੀਤਾ ਤੇ ਉਸ ਦੇ ਅਰਥ ਵੀ ਸੁਣਾਏ। “ਉਹ 
ਪ੍ਰਭੂ ਆਪ ਹੀ ਪੱਟੀ ਅਤੇ ਆਪ ਹੀ ਕਲਮ ਹੈ। ਲਿਖਣ ਵਾਲਾ ਵੀ ਕੋਈ ਦੂਜਾ£ ਨਹੀਂ 
ਜਾਪਦਾ। ॥੬॥ 


5।। 5800੫ 28000 5010 ਹ। ੬009 1੩ _ ੧810੧%15॥00੧)%08.60/। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਭ ਮਹਿ' ਰਵਿਓ ਏਕ ਖ਼ੁਦਾਇ। ਛੂਛੀ” ਕਹੂੰ ਨ ਤਿਸ ਬਿਨ ਥਾਇ। 
ਦੂਜਾ ਦੇਖਯੋ ਸੁਨਯੋ ਨ ਕੋਈ।ਜਪਹਿ ਜਿ ਏਕ ਤਰਹਿ ਭਵ ਸੋਈ”॥੭॥ 


ਦੋਹਰਾ ਰ੍ 
ਸੁਨਤ ਸ਼ੇਖ ਹਰਖਾਇ ਉਰ ਗਯੋ ਨਿਕਟਿ ਨਿਜ ਪੀਰ। 
ਕਹਯੋ ਜਾਇ ਮੈ ਦੇਖਿਓ ਆਜ ਖੁਦਾਇ ਸਰੀਰ॥੮॥ 


ਚੌਪਈ 
ਹਿੰਦੂ ਜਨਮ ਸ੍ਰੀ ਨਾਨਕ ਵੇਦੀ । ਦੇਤ ਅਲਹ£ ਸੁਧ ਦ੍ਰੈਤਹਿਂ ਛੇਦੀ?”। 
ਸੁਨਤ ਪੀਰ ਨੈ ਬਚਨ ਉਚਾਰੇ । “ਹਿੰਦੂ, ਬਹੁਰ ਖੁਦਾਇ ਕਿਆ ਰੇ !।੯। 


ਫੇਰ ਮੁਰੀਦ ਜੋਰ ਕਰ ਕਹਈ ।'ਸੋ ਖੁਦਾਇ ਕੀ ਸੂਰਤ ਅਹਈ। 
ਕਹੋ ਕੂਰ ਨਹਿ, ਸਾਚ ਪਛਾਨੋ । ਦੇਖਹੁਗੇ ਤੁਮ ਤਬ ਹੀ ਮਾਨੋਂ॥੧੦॥ 


ਬਿਨ ਦੇਖੇ ਨਹਿ ਆਇ ਪ੍ਰਤੀਤੀ” । ਮਿਲਨੇ ਤੇ ਬਿਸਾਲ ਹ੍ਹੈ ਪ੍ਰੀਤੀ”। 
ਸੁਨ ਪੁਨਿ ਬਾਂਨੀ ਪੀਰ ਅਲਾਈ। 'ਮੈਂਡਾ ਬੈੱਤ ਲਿਜਾਇ ਸੁਨਾਈ॥ ੧੧॥ 


ਦੋਹਰਾ 

ਘਿੰਨਹੁਨੰ, ਵਤ 5 ਗਲਾਈਏ ਜੋ ਮੈਂ ਤੋਕੋ ਬਾੱਦ:-- 

ਇਕ ਸਾਹਿਬ -ਦੋ' ਹੱਦ? ਹੈਂ, ਕੋ ਸੇਵੀਂ'? ਕੋ ਰੱਦ''?”॥੧੨॥ 
ਚੌਪਈ 


ਸੁਨ ਮੁਰੀਦ ਤਬ, ਸ੍ਰੀ ਗੁਰ ਪਾਸਾ । ਜੁਲ ਕਰ ਆਇ ਕਰੀ ਅਰਦਾਸਾ। 
“ਜਬ ਹੀ ਪਢਤਯੋ ਬੈਂਤ ਮੈ' ਤੈਂਡਾ । ਬੈਤ ਕਹਯੋ ਤਬ ਪੀਰ ਇਕ ਮੈਂਡਾ॥੧੩॥ 


ਤਿਹ ਕੋ ਉੱਤਰ ਦੀਜਹੁ ਮੋਕੋ । ਸੁਨਹੁ, ਸੁਨਾਵਤ ਹੋਂ' ਮੈਂ ਤੋ ਕੋ:-- 
ਸਾਹਿਬ ਏਕੋ ਦੋ ਕਿਯ ਹੱਦ ।ਕਿਹ ਕੋ ਸੇਵੀ ਕਿਹ ਕੋ ਰੱਦ --॥੧੪॥ 


ਜੋ ਤੁਮਰੇ ਮਤ ਮਾਂਹੀ ਸਾਚੋ।ਕ੍ਰਿਪਾ ਧਾਰ ਮੁਝ ਸੰਗ ਉਬਾਚੋ'2”। 
ਇਸ ਪ੍ਰਕਾਰ ਕੇ ਸੁਨ ਕਰ ਬੈਨਾ । ਕਹਯੋ ਸਲੋਕ ਸਰਬ ਸੁਖਦੈਨਾ ॥੧੫॥ 


5।। 53000 8001 50101 ਹ। 08144 ੧3101500੫੧)601੧.60।। 


ਅਧਿਆਇ 33 ਸੇਖ਼ ਇਬ੍ਰਾਹੀਮ, ਫ਼ਰੀਦ ਸਾਨੀ ਨਾਲ ਗੋਸ਼ਟ 


ਸਾਰਿਆਂ ਵਿੱਚ ਇੱਕੋ ਖ਼ੁਦਾ ਹੀ ਵਸ ਰਿਹਾ ਹੈ। ਉਸ ਪ੍ਰਭੂ ਬਿਨਾਂ ਕੋਈ ਥਾਂ ਖਾਲੀ” ਨਹੀਂ ਹੈ। 
ਹੋਰ ਦੂਸਰਾ ਕੋਈ ਵੇਖਿਆ ਸੁਣਿਆ ਨਹੀਂ। ਜਿਹੜਾ ਉਸ ਇੱਕ ਵਾਹਿਗੁਰੂ ਦਾ ਨਾਮ ਜਪਦਾ 
ਹੈ, ਉਹੀ ਸੰਸਾਰ (ਭਵਸਾਗਰ) ਵਿੱਚੋਂ ਤਰ ਜਾਂਦਾ ਹੈ।” ॥੭॥ 


ਦੋਹਰਾ ਰ 
ਮੁਰੀਦ (ਅਰਥ) ਸੁਣ ਕੇ ਹਿਰਦੇ ਵਿੱਚ ਖੁਸ਼ ਹੋਇਆ ਅਤੇ ਆਪਣੇ ਪੀਰ ਕੋਲ ਚਲਾ ਗਿਆ। 
ਉਸ ਨੇ ਜਾ ਕੇ ਦੱਸਿਆ, “ਅੱਜ ਮੈਂ ਖ਼ੁਦਾ ਨੂੰ (ਮਨੁੱਖ) ਸਰੀਰ ਰੂਪ ਵਿੱਚ ਦੇਖਿਆ ਹੈ। ॥੮॥ 


ਚੌਪਈ 

(ਉਹ) ਹਿੰਦੂ ਧਰਮ ਵਿੱਚ ਬੇਦੀ ਕੁਲ ਦੇ ਨਾਨਕ ਜੀ ਹਨ। ਉਹ ਦੁਬਿਧਾ ਨੂੰ ਨਾਸ਼ ਕਰਨ ਵਾਲੇ 
ਉਸ ਅੱਲਾ£ ਦੀ ਖਬਰ ਦਿੰਦੇ ਹਨ। ” ਪੀਰ ਨੇ ਸੁਣ ਕੇ ਆਖਿਆ, “ਓਏ ! ਫਿਰ ਹਿੰਦੂ ਖ਼ੁਦਾ 
ਦਾ ਰੂਪ ਕਿਵੇ' ਹੋ ਸਕਦਾ ਹੈ?” ॥੯॥ 


ਸੇਵਕ ਨੇ ਹੱਥ ਜੋੜ ਕੇ ਫੇਰ ਕਿਹਾ, “ਉਹ ਖ਼ੁਦਾ ਦੀ (ਹੀ) ਸੂਰਤ ਹਨ। ਮੈਂ' ਝੂਠ ਨਹੀਂ 
ਬੋਲਦਾ, ਸੱਚ ਜਾਣੋ। ਤੁਸੀ' ਦੇਖ ਲਵੋਗੇ ਤਾਂ ਉਦੋ' ਹੀ ਮੰਨ ਲਵੇਗੇ। ॥੧੦॥ 


ਬਿਨਾਂ ਦੇਖਿਆਂ ਯਕੀਨ” ਨਹੀਂ ਆਉਂਦਾ। ਮਿਲਾਪ ਹੋਣ `ਤੇ ਬਹੁਤੀ ਪ੍ਰੀਤੀ ਹੋਵੇਗੀ। ” ,ਸੁਣ 
ਕੇ ਫੇਰ ਪੀਰ ਨੇ ਬਚਨ ਕੀਤੇ, “ਮੇਰਾ ਸਲੋਕ ਲਿਜਾ ਕੇ ਉਨ੍ਹਾਂ ਨੂੰ ਸੁਣਾ ਦੇਵੀਂ। ॥੧੧॥ 


ਦੋਹਰਾ ਰ 
ਲੈ” ਜਾ (ਤੇ) ਉਸ ਨੂੰ ਮੁੜ5 ਸੁਣਾ, ਜੋ ਮੈਂ ਤੈਨੂੰ ਕਹਿੰਦਾ” ਹਾਂ, -ਮਾਲਕਾਂ (ਖ਼ੁਦਾ) ਇੱਕ ਹੈ ਤੇ ਦੇ (ਹਿੰਦੂ- 
ਮੁਸਲਮਾਨ/ਵੰਡਾਂ” ਹਨ। ਤਾਂ ਫਿਰ ਕਿਸ ਨੂੰ ਮੰਨਿਆ? ਜਾਵੇ ਤੇ ਕਿਸ ਨੂੰ ਨਾਂ“ ਮੰਨੀਏ?”॥੧੨॥ 


ਚੌਪਈ 
ਉਸ ਵੇਲੇ ਮੁਰੀਦ ਸੁਣ ਕੇ ਗੁਰੂ ਜੀ ਕੋਲ ਪਹੁੰਚ ਗਿਆ। (ਉਸ ਨੇ) ਆ ਕੇ (ਗੁਰੂ ਜੀ ਕੋਲ) 
ਸਲੋਕ ਮੈਨੂੰ ਸੁਣਾਇਆ। ॥੧੩॥ 


ਤੁਸੀ ਉਸ ਦੇ ਸਲੋਕ ਦਾ ਜਵਾਬ ਮੈਨੂੰ ਦੇਵੋ । ਸੁਣੋ ਮੈ' ਤੁਸਾਂ ਨੂੰ ਉਹ ਬੈਂਤ (ਸਲੋਕ) ਸੁਣਾਉਂਦਾ 
ਹਾਂ। -ਖ਼ੁਦਾ ਇੱਕੋ (ਇੱਕ ਹੈ)। ਦੋ ਵੰਡਾਂ ਕੀਤੀਆਂ (ਹਿੰਦੂ ਤੇ ਮੁਸਲਮਾਨ)। ਇਨ੍ਹਾਂ ਦੋਹਾਂ ਵਿੱਚੋਂ 
ਕਿਸ ਨੂੰ ਮੰਨੀਏ ਤੇ ਕਿਸ ਨੂੰ ਛੱਡ ਦੇਈਏ-? ॥੧੪॥ 


ਤੁਹਾਡੇ ਮੱਤ ਅਨੁਸਾਰ ਜਿਹੜਾ ਸੱਚ ਹੈ, ਕਿਰਪਾ ਕਰਕੇ ਮੈਨੂੰ ਦੱਸੋ'£। ” ਇਸ ਪ੍ਰਕਾਰ ਉਸ 
ਦਾ ਸਲੋਕ ਸੁਣ ਕੇ, ਸਾਰੇ ਸੁੱਖਾਂ ਦੇ ਦਾਤੇ ਗੁਰੂ ਜੀ ਨੇ ਸ਼ਲੋਕ ਉਚਾਰਿਆ। ॥੧੫॥ 


5।। 53000 38000 50101 ਹ। ੬099 ਹੀ ੧3101500੫੧)6011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਲੌਕੁ/- 
ਦੂਜਾ ਕਾਹੇ /ਸੈਮਗੀਨ ਜੱਸ ਤੇ ਮਰ ਲਾਇ 
ਏਕੋ /ਨੈਮਰੇ ਨਾਨਕਾ ਜਲ ਥਲ ਗਹਿਆ ਸਮਇ/ 2੭ (ਡਾ. ਗੰ. ਸਹੇੜ /#ਲ ਨਹਾ" ਹੈ) 


ਦੋਹਰਾ 
' ਸੁਨਹੁ ! ਤੁਮਾਰੋ ਪੀਰ ਜੋ ਅਬ ਲਗ ਦੂਜੋ ਚੀਨ'। 
ਨਹੀਂ ਖ਼ੁਦਾਇ ਪਛਾਨ ਤਿੰਹ ਮਾਰਗ ਮਿਲਨ? ਨ ਲੀਨ।੧੬। 


ਚੌਪਈ 
ਸੇਵਹੁ” ਏਕ ਹਦ ਦ੍ਰੈ ਖੋਇ। ਸਭ ਕੋ ਕਰਨਹਾਰ” ਹੈ ਜੋਇ। 
ਏਕ ਖ਼ੁਦਾਇ ਰਵਯੋ ਸਬ ਮਾਂਹੀ । ਇਉਂ ਜਾਨੇ ਬਿਨ ਮਿਲਨ ਦੁਰਾਂਹੀ ॥੧੭॥ 


ਮੁੱਸਲਮਾਨ ਨ ਹਿੰਦੂ ਕੋਊ । ਕਰਨਹਾਰ ਸਬ ਕੋ ਇਕ ਹੋਊ”। 
ਪੱਖਯਬਾਦ” ਮੈਂ ਉਰਝੇਏ ਜੋਈ।ਹਾਦਾਂ ਦੋਇ ਜਾਨਹੈ' ਸੋਈ” ।੧੮। 


ਐਸੇ ਬਚਨ ਸੁਨੇ ਗੁਰ ਤੀਰ । ਗਮਨਯੋ ਤਬ ਸਮੀਪ ਨਿਜ ਪੀਰ। 
ਸਰਬ ਜਵਾਬ ਸੁਨਾਯੋ ਜਬਹੀ । ਬੋਲਯੋ ਪੀਰ ਤਾਂਹਿ ਸੋ ਤਬ ਹੀ॥੧੯॥ 
ਦੋਹਰਾ 

“ਤਾਤ! ਬਾਤ ਕੋ ਮਰਮ? ਜੋ ਤੈੱ'` ਜਾਨਯੋ ਕੈ ਨਾਂਹਿ। 

ਅਜਮਤ ਇਸ ਮਹਿਂ ਅਧਿਕ ਹੈ ਸੁਨਹੁ ਸਮਝ ਮਨ ਮਾਂਹਿ॥ ੨੦॥ 
ਚੌਪਈ 


- ਦੈਤ ਖੋਇ ਜਿਨਿ ਏਕ ਪਛਾਨਾ । ਮਿਲਹਿਂ' ਖ਼ੁਦਾਇ ਸਿ ਮਨੁਜ ਸੁਜਾਨਾ --। 
ਮੈਕੂੰ ਘਿੰਨਉ ਵੰਵ'? ਉਥਾਂਊ'! ।ਤਿਹ ਦਿਦਾਰ'£ ਕਰ ਉਰ ਸੁਖ ਪਾਊ” ॥੨੧॥ 


ਕਰ ਮੁਰੀਦ ਆਗੈ ਤਿਹ ਕਾਲਾ । ਚਢਜਯੋ ਪੀਰ ਸਿਵਕਾ'? ਪਰ ਚਾਲਾ । 
ਸ੍ਰੀ ਗੁਰ ਨਦਰਾਂ“ ਪਰੇ ਤਿਹ ਜਬਹੀ । ਉਤਰ ਚਲਜੇ ਪੈਰਨਾਂ? ਸੇ ਤਬਹੀ॥੨੨॥ 


ਆਇ “ਸਲਾਮਾਲੇਕਮ” ਕਰਕੈ। ਬੈਠਯੋ ਨਿਕਟਿ ਭਾਉ ਉਰ ਧਰਕੈ । 
ਬੂਝਨ ਲਾਗਜੋ “ਦੇਹੁ ਬਤਾਈ। ਆਗੈ ਕੈਸੋ ਹਾਲ ਬਿਹਾਈ?"॥੨੩॥ 


5॥ 5800੫ 28001 50101 2। ੬00੫)” ੧810815॥0੫੧601181.00।। 


ਅਧਿਆਇ 33 ਸੇਖ਼ ਇਬ੍ਰਾਹੀਮ, ਫ਼ਰੀਦ ਸਾਨੀ ਨਾਲ ਗੋਸ਼ਟ 


ਸ਼ਲੋਕਾ 

ਦੂਸਰੇ ਨੂੰ' /ਕੈਉ' ਨਆਗੀਏ? (ਲਜੋਂ? ਲਨਮ ਤੇ ਮਰਨ ਏ ਚੱਕਰ /ਵੈੱਦ /#ਆ ਹੋਂਵੇ/ ਟੇ ਨਾਨਕਾ/ ਕੇਵਲ 
/ਣੱਕੋਂ (ਪੁਡੂ? ਦੇ (ਨਾਮ ਵਾ? ਨੈਮਰਨ ਕਰੋਂ / (ਜੋ ਸਾਰੇ? ਸਲ ਅਤੇ ਥਲ /ਵੈੱਦ ਸਮਗਆ ਹੋਇਆ 
ਹੈ/ (/2ਹਾ ਸਲੌਕਾ ਗੁਰੂ ਗ੍ਰੰਥ ਸਾਹਹੇੜ /ਵੈੱਚ ਨਹੀੰ' ਹੈ) 
ਦੋਹਰਾ 

(ਗੁਰੂ ਜੀ ਨੇ ਕਿਹਾ), “ਸੁਣੋ! ਜੋ ਤੁਹਾਡਾ ਪੀਰ ਹੈ, ਉਸ ਨੇ ਹੁਣ ਤੱਕ, ਦੂਜੇ ਨੂੰ ਹੀ ਜਾਣਿਆਂ 
ਹੈ।(ਉਸ ਨੇ) ਖ਼ੁਦਾ ਦੀ ਪਛਾਣ ਨਹੀਂ ਕੀਤੀ।(ਰੱਬ ਨੂੰ) ਮਿਲਣ” ਦਾ ਉਸ ਨੇ ਰਾਹ ਨਹੀਂ 
ਲਿਆ। ॥੧੬॥ 

ਚੌਪਈ 

ਦੋਨੋਂ ਹੱਦਾਂ ਦਾ ਨਾਸ਼ ਕਰਕੇ ਸਿਰਫ ਉਸ ਇੱਕੋ (ਪ੍ਰਭੂ) ਦਾ ਹੀ ਸਿਮਰਨ? ਕਰੋ, ਜਿਹੜਾ 
ਸਾਰਿਆਂ ਦਾ ਕਰਤਾ” ਹੈ, ਇੱਕ ਖ਼ੁਦਾ ਹੀ ਸਾਰਿਆਂ ਵਿੱਚ ਰਮਿਆ ਹੋਇਆ ਹੈ। ਇਉਂ ਜਾਣੇ 
ਬਿਨਾਂ ਉਸ ਪ੍ਰਭੂ ਨੂੰ ਮਿਲਣਾ ਕਠਨ? ਹੈ। ॥੧੭॥ 


(ਨਾ ਕੋਈ) ਮੁਸਲਮਾਨ ਹੈ, ਨਾ ਕੋਈ ਹਿੰਦੂ। ਸਭ ਨੂੰ ਪੈਦਾ ਕਰਨ ਵਾਲਾ ਉਹੋ£ ਪਰਮੇਸ਼ਰ ਹੈ। 
ਜੋ ਪੱਖਪਾਤਾੰ ਵਿੱਚ ਉਲਝਿਆ ਹੋਇਆ ਹੈ, ਉਹੋ ਹੀ ਦੋ ਵੰਡਾਂ(ਹੱਦਾਂ) ਜਾਣਦਾ ਹੈ। ॥੧੮॥ 


ਉਸ ਨੇ ਇਸ ਤਰਾਂ ਦੇ ਬਚਨ ਗੁਰੂ ਜੀ ਕੋਲੋਂ ਸੁਣੇ ਤਾਂ ਫੇਰ ਉਹ ਆਪਣੇ ਪੀਰ ਕੋਲ ਚਲਾ 
ਗਿਆ। ਜਿਸ ਵੇਲੇ ਉਸ ਨੂੰ ਸਾਰਾ ਜਵਾਬ ਸੁਣਾਇਆ ਤਾਂ ਪੀਰ ਨੇ ਉਸ ਨੂੰ ਕਿਹਾ। ॥੧੯॥ 
ਦੋਹਰਾ 

“ਹੇ (ਪਿਆਰੇ) ਪੁੱਤਰ! ਉਨ੍ਹਾਂ ਦੀ ਗੱਲ ਦਾ ਜੋ ਅਸਲ ਭੇਦ? ਹੈ, ਤੂੰ ਉਸ ਨੂੰ ਜਾਣ ਗਿਆਂ ਹੈ' 
ਕਿ ਨਹੀਂ? ਇਸ ਵਿੱਚ ਬਹੁਤ ਵੱਡੀ ਵਡਿਆਈ ਹੈ, ਤੂੰ ਸੁਣ ਕੇ ਮਨ ਵਿੱਚ ਸਮਝ ਲੈ। ॥੨੦॥ 


ਚੌਪਈ 

-(ਜਿਸ ਨੇ) ਦਵੈਤ-ਭਾਵਨਾ ਦਾ ਨਾਸ਼ ਕਰਕੇ ਇੱਕ ਪ੍ਰਭੂ ਦੀ ਪਛਾਣ ਕਰ ਲਈ ਹੈ, ਉਸ ਦਾਨੇ 
ਪੂਰਸ਼ ਨੂੰ ਖ਼ੁਦਾ ਦੀ ਪ੍ਰਾਪਤੀ ਹੋ ਜਾਂਦੀ ਹੈ -। ਮੈਨੂੰ ਉੱਥੇ'' ਲੈ ਕੇ ਚੱਲਾਂ?, ਮੈ ਉਨ੍ਹਾਂ ਦੇ ਕੋਲ 
ਪਹੁੰਚ ਕੇ, ਦਰਸ਼ਨ? ਕਰਕੇ ਹਿਰਦੇ ਵਿੱਚ ਸੁੱਖ ਪਾਵਾਂ।” ॥੨੧॥ 


ਪੀਰ, ਮੁਰੀਦ ਨੂੰ ਅੱਗੇ ਭੇਜ ਕੇ ਆਪ ਪਾਲਕੀ'? ਵਿੱਚ ਚੜ੍ਹ ਕੇ ਚੱਲ ਪਿਆ। ਜਦੋ ਉਸ ਨੂੰ 
ਗੁਰੂ ਜੀ ਨਜ਼ਰ“ ਆਏ, ਉਦੋਂ ਹੀ ਉਹ ਪਾਲਕੀ `ਚੋਂ ਉਤਰ ਕੇ ਪੈਦਲਾਂ? ਚੱਲ ਪਿਆ। ॥੨੨॥ 


ਉਥੇ ਆ ਕੇ “ਸਲਾਮਾਲੇਕਮ” (ਨਮਸਕਾਰ) ਕਰਕੇ ਉਹ ਹਿਰਦੇ ਵਿੱਚ ਪ੍ਰੇਮ ਰੱਖ ਕੇ ਗੁਰੂ ਜੀ 
ਦੇ ਕੋਲ ਬੈਠ ਗਿਆ। (ਪੀਰ) ਪੁੱਛਣ ਲੱਗਾ, “ਇਹ ਦੱਸ ਦੇਵੋ ਕਿ ਪਰਲੋਕ ਵਿੱਚ (ਜੀਵ ਨਾਲ) 
ਕਿਵੇਂ ਬੀਤਦੀ ਹੈ?” ॥੨੩॥ 


5।। 53000 38000 50101 ਹ। ੬099 ਮਤ ੧3101500੫੧6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਗੁਰੂ ਭਨੈ' “ਦਰਗਾਹ ਮਹਿ ਸਾਚੇ ਪਾਵਹਿ' ਮਾਨ। 
ਕੂੜੀ ਕੂੜੈ ਬੇਖ ਕੀ ਤਿਨਕੋ ਤਹਿ ਨਹਿਂ ਥਾਨ॥੨੪॥ 


ਚੌਪਈ 
ਜਨਮਤ' ਮਰਤ ਪਵਹਿ' ਚਉਰਾਸੀ।ਸਦਾ ਰਹਤਿ ਤਿਨ ਗਰ ਜਮ ਫਾਸੀ”। 
ਸਨਮੁਖ ਬੈਠੇ ਸ੍ਰੀ ਗੁਨਖਾਨੀ। ਪੀਰ ਰਿਦੇ ਕੀ ਸਬ ਬਿਧਿ ਜਾਂਨੀ ॥੨੫॥ 


ਕਾਬੇ ਦਿਸ਼ਾ ਹੁਤੋ ਤਿਹ ਬਦਨਾਂ । ਪ੍ਰਾਚੀ£ ਦਿਸ਼ ਮੁਖ ਸ੍ਰੀ ਸੁਖ ਸਦਨਾ । 
ਸੁਭ ਉਪਦੇਸ਼ ਦੇਨ ਤਿਹ ਤਾਂਈ । ਬਚਨ ਬਖਾਨੇ ਪੁਨ ਜਗ ਸਾਂਈ ॥੨੬॥ 


“ਜਾਨਯੋ ਕਾਬੇ ਬੀਚ ਖੁਦਾਇ । ਤੁਮ ਜਾਨਤ ਹੋ ਔਰ ਨ ਜਾਇ?। 
ਇਸ ਪ੍ਰਕਾਰ ਤੁਮ ਖੋਜਤ ਤਾਂਹੀ। ਜਿਉਂ' ਕੋ ਵਸਤੁ ਹੋਇ ਜਲ ਮਾਂਹੀ॥੨੭॥ 


ਇਉਂ ਨਹਿ ਪਾਇ ਸਕਹੁ ਗੇ ਕਬਹੀ। ਕੋਟ ਜਨਮ ਧਰ ਖੋਜਹੁ ਜਬ ਹੀ”। 
ਪੀਰ ਕਹੈ “ਸੁਨ ਨਾਨਕ ਤਪਾ!। ਤੁਰਕ ਦੀਨ” ਕੋ ਕਾਬਾ ਥਪਾ> ॥੨੮॥ 


ਤਾਂਹੀ ਮੈ ਸਰਧਾ ਧਰ ਭੂਰੀ। ਮੈਂ ਖੁਦਾਇ ਕੋ ਪਾਉ ਹਦੂਰੀ£”। 
ਗੁਰੂ ਭਨੈ, “ਜੇ ਅਸ ਮਨ ਜਾਨੋ।ਸੋ ਖੁਦਾਇ ਤੇ ਭੁਲਵਨ” ਮਾਨੋ॥ ੨੯॥ 


ਕਰ ਕੇ ਬੀਚ ਨ ਆਵਹਿ ਐਸੇ। ਹੋਇ ਬਿਅਰਥ,ਮਥਨਦੈ ਜਲ ਜੈਸੇ”। 
ਕਹੈ ਪੀਰ “ਸੁਨ ਨਾਨਕ, ਤੈਂਡਾ। ਬੈਤ ਸੁਨਯੋ,ਹਰਖਜਯੋ ਮਨ ਮੈੱਡਾ॥ ੩੦॥ 


੫ 


ਦੋਹਰਾ 
ਉਰ ਬਿਚਾਰ ਮੈਂ.ਤਬ ਕਰਯੋ -- ਜਿਨ ਅਸ ਬੈਤ ਬਨਾਇ। 
ਤਿਨ ਕੋ ਦਰਸ਼ਨ ਕੀਜਿਯੇ - ਆਯੋ ਤੁਰਤ ਇਥਾਇ॥ ੩੧॥ 


5। 58000 2800 5001 3। ੬10੫੧ '?$ __।੧੫੧0੧੧੧5॥0੫੧੪60131.੦। 


ਅਧਿਆਇ 33 ਸੇਖ਼ ਇਸ੍ਹਾਹੀਮ, ਫ਼ਰੀਦ ਸਾਨੀ ਨਾਲ ਗੋਸ਼ਟ 


ਦੋਹਰਾ 
ਗੁਰੂ ਜੀ ਨੇ ਕਿਹਾ, “ “(ਪੀਰ ਜੀ!) ਖ੍ਰਭੂ ਦੇ ਦਰਬਾਰ ਵਿੱਚ ਸੱਚੇ ਪੁਰਸ਼ ਹੀ ਆਦਰ ਪਾਉਂਦੇ 
ਹਨ। ਪਾਖੰਡੀ ਝੂਠ ਬੋਲਣ ਵਾਲੇ ਭੇਖੀਆਂ ਵਾਸਤੇ ਉਥੇ ਕੋਈ ਟਿਕਾਣਾ ਨਹੀਂ ਹੈ। ॥੨੪॥ 


ਚੌਪਈ 

ਭੇਖੀ ਹਮੇਸ਼ਾ ਚੌਰਾਸੀ ਦੇ ਗੇੜ ਵਿੱਚ ਪੈ ਕੇ ਜਨਮਦੇ'-ਮਰਦੇ ਰਹਿੰਦੇ ਹਨ। ਉਨ੍ਹਾਂ ਦੇ ਗਲ ਵਿੱਚ 
ਹਮੇਸ਼ਾ ਜਮ ਦਾ ਫੰਦਾ ਪਿਆ ਰਹਿੰਦਾ ਹੈ।” ਸਾਹਮਣੇ ਗੁਣਾਂ ਦੀ ਖਾਣ ਗੁਰੂ ਜੀ ਬੈਠੇ ਸਨ, 
ਜਿਨ੍ਹਾਂ ਨੇ ਪੀਰ ਦੇ ਹਿਰਦੇ ਦੀ ਸਾਰੀ ਦਸ਼ਾ ਜਾਣ ਲਈ ਸੀ। ॥੨੫॥ 


ਕਾਬੇ ਵੱਲ ਉਸ ਪੀਰ ਦਾ ਮੂੰਹ ਸੀ। ਪੂਰਬ? ਵਲ ਸੁੱਖਾਂ ਦੇ ਘਰ ਗੁਰੂ ਜੀ ਦਾ ਮੂੰਹ ਸੀ। ਉਸ 
ਨੂ ਰੇਸ਼ਟ ਸਿੱਖਿਆ ਦੇਣ ਲਈ ਜਗਤ ਦੇ ਮਾਲਕ ਗੁਰੂ ਜੀ ਨੇ ਫੇਰ ਬਚਨ ਕੀਤਾ। ॥੨੬॥ 


<(ਤੁਸੀਂ) ਕਾਬੇ ਵਿੱਚ ਹੀ ਖ਼ੁਦਾ (ਦੀ ਮੌਜੂਦਗੀ) ਸਮਝਦੇ ਹੋ। ਤੁਸੀ ਮੰਨਦੇ ਹੋ ਕਿ ਖ਼ੁਦਾ ਹੋਰ 
ਥਾਂ2 ਨਹੀਂ। ਜਿਸ ਤਰਾਂ ਕੋਈ ਵਸਤੂ ਪਾਣੀ ਵਿੱਚ ਮੌਜੂਦ ਹੋਵੇ, ਇਸੇ ਪ੍ਰਕਾਰ ਤੁਸੀ' ਖ਼ੁਦਾ 
ਦੀ ਉੱਥੋਂ ਭਾਲ ਕਰਦੇ ਹੋ। ॥੨੭॥ 


ਇਉਂ ਕਰੋੜਾਂ ਜਨਮ ਧਾਰ ਕੇ ਵੀ ਭਾਲ ਕਰਦੇ ਰਹੋ ਪਰ ਇਸ ਤਰਾਂ ਤੁਸੀਂ ਖ਼ੁਦਾ ਨੂੰ ਕਦੇ 
ਨਹੀ' ਪ੍ਰਾਪਤ ਕਰ ਸਕੋਗੇ।” ਪੀਰ ਨੇ ਕਿਹਾ, “ਹੇ ਨਾਨਕ ਤਪਾ ਜੀ! ਸੁਣੋ, ਇਸਲਾਮ 
ਧਰਮ” ਦਾ ਕਾਬਾ ਥਾਪਿਆ ਹੋਇਆ ਹੈ। ॥੨੮॥ 


ਉਸ ਵਿੱਚ ਮੈਂ ਬਹੁਤ ਜ਼ਿਆਦਾ ਸ਼ਰਧਾ ਰੱਖ ਕੇ ਖ਼ੁਦਾ ਨੂੰ ਆਪਣੇ ਸਨਮੁੱਖ ਪਾਉਂਦਾ ਹਾਂ। ' 
ਗੁਰੂ ਜੀ ਨੇ ਕਿਹਾ, “ਜੇਕਰ ਇਸ ਪ੍ਰਕਾਰ ਮਨ ਵਿੱਚ ਸਮਝ ਲਿਆ ਤਾਂ ਮਾਨੋ ਉਨ੍ਹਾਂ ਨੂੰ ਖ਼ੁਦਾ 
ਬਾਰੇ ਭੁਲੇਖਾ” ਹੈ। ॥੨੯॥ 


ਜਿਵੇ' ਪਾਣੀ ਦਾ ਰਿੜਕਣਾਂ ਬੇਕਾਰ ਹੁੰਦਾ ਹੈ। ਇਸ ਤਰਾਂ ਹੱਥਾਂ ਦੇ ਵਿਚਕਾਰ ਖ਼ੁਦਾ ਨਹੀਂ 
ਆਉਂਦਾ। ” ਪੀਰ ਨੇ ਕਿਹਾ, “ਨਾਨਕ ਜੀ ਸੁਣੋ ! ਤੁਹਾਡਾ ਸਲੋਕ ਸੁਣਿਆਂ ਮੇਰਾ ਮਨ ਬਹੁਤ 
ਪਰਸੰਨ ਹੋਇਆ। ॥੩੦॥ 


ਦੋਹਰਾ 
ਉਸ ਵੈਲੇ ਮੈ' ਹਿਰਦੇ ਵਿੱਚ ਵਿਚਾਰ ਕੀਤਾ -ਇਸ ਤਰਾਂ ਦਾ ਸਲੋਕ ਜਿਸ ਨੇ ਰਚਿਆ ਹੈ, ਉਨ੍ਹਾਂ 
ਦੇ ਦਰਸ਼ਨ ਕਰੀਏ-। ਮੈਂ ਇਸ ਸਥਾਨ `ਤੇ ਤੁਰੰਤ ਚੱਲ ਕੇ ਆ ਗਿਆ ਹਾਂ। ॥੩੧॥ 


149 


5।। 53000 38000 50101 ਹ। ੬099 ੧3101500੫੧6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਦੋ ਹੱਦਨ ਮਹਿ' ਏਕ ਬਤਾਯੋ। ਤਾਂਕੋ ਸੇਵਨ ਹੈ ਫੁਰਮਾਯੋ। 
ਤੁਮ ਤੇ ਨਿਸ਼ਾ ਹਮਾਰੀ ਹੋਵਹਿ। ਸਭ ਸੰਦੇਹ ਰਿਦੇ ਤੇ ਖੋਵਹਿਂ॥੩੨॥ 


ਜਿਉਂ ਜਿਉਂ ਬਚਨ ਸੁਨੋ ਨਿਜ ਕਾਨੇ। ਤਿਉਂ ਤਿਉਂ ਸ਼ਾਂਤਿਂ ਹੋਤ ਭ੍ਰਮ ਹਾਨੇ। 
ਸੇਤੁ? ਉਦਧਿ ਭਵ ਬਚਨ ਤੁਮਾਰੇ।ਜਿਸ ਤੇ ਦ੍ਰੈਤਹਿ? ਮਿਟਤ ਹਮਾਰੇ॥੩੩॥ 


ਬਾਨ ਸਮਾਂਨ ਅਗਯਾਨ ਨਸ਼ਾਨਾ।ਨੀਕੇ“ ਹਨਹਿ' ਕਰਤ ਸਭ ਹਾਨਾ। 
ਬੂਝਹੁਂ ਇਕ ਸੁਆਲ ਸੋ ਕਹੀਏ । ਮੇਰੋ ਭਰਮ ਸਰਬ ਅਬ ਦਹੀਏ£ ॥੩੪॥ 


ਨਲੋਕਾ/ 
ਡਗੀਦਾ ਪਾਨ ੫ਟੌਲਾ ਹਲ ਕਾਗਾੰ ਕੰਭਨੜਾੰ ੫/ਹਰੇਉ/ 
/ਜੋਨਾੰ ਚੇਨ ਨ੍ਹ /ਨਿਲੈ ਸੇਈ ਵੇਸ਼ ਕਰੋਓ / ੧5ੜ% 
(ਉਂ. ਨੂ. ਸਾਹੈਲ, ੫ੰਨਾਂ ੧5੮੩) 


ਦੋਹਰਾ 
ਇਕ ਖੁਦਾਇ ਜੋ ਤੁਮ ਕਹਯੋ ਕੈਸੇ ਪਾਵਉ ਸੋਇ। 
ਪਟ£ ਉਤਾਰ ਬਨ ਜਾਇ ਹੋ' ਮੋਹ ਕੁਟੱਬ ਕੋ ਖੋਇ॥ ੩੫॥ 


ਚੌਪਈ 
ਖਿੰਥਾ ਕਮਰੀ ਕੀ ਗਰ ਪਾਵੋ'। ਸੂਤ ਬਨਿਤਾਂ ਕੋ ਮੁਖ ਨ ਦਿਖਾਵੋਂ'। 
ਜਿਸ ਬਿਧਿ ਪ੍ਯਾਰੇ ਕੋ ਹੁਇ ਮੇਲਾ। ਸੋਈ ਕਹਉ ਅਨਤ ਕਉ ਪੇਲਾ$॥ ੩੬॥ 


ਕਿਸ ਬਿਧਿ ਕਰੋ ਸੇਵ ਮੈਂ ਤਾਂਕੀ । ਜਿਸ ਤੇ ਛੂਟਹਿ ਜਮਕੀ ਬਾਕੀ?”। 


ਬਚਨ ਪੀਰ ਕੇ ਸੁਨ ਸੁਖਸਦਨੰ । ਕਹਜੋ ਸਲੋਕ ਆਪ ਸ੍ਰੀ ਬਦਨੰ॥ ੩੭॥ 


#ਲੈਕ %? ₹# 
ਘਰਾ ਹਾੰ 275 /ਵਦੋਨੀ /ਮਰ ਨੋਤਾ ਣੂਰੇ ਨੰਮਿਾਲ/ 
/ਨੈਨਾਇਆ /ਓਲ ਨ ਹੋਣੀ ਲੇ ਨਆਤਾ ਰਾਸ ਕਰੇ/੧# __ (ਡ. ਗੰ. ਸਹੇ, ਪੰਨਾਂ ੫੯੬) 


150 
5।। 53000 38000 50101 ਹ। ੬0੫9 ੧3101500੫੧)6011.60।। 


ਅਧਿਆਇ 33 ਸੇਖ਼ ਇਬ੍ਰਾਹੀਮ, ਫ਼ਰੀਦ ਸਾਨੀ ਨਾਲ ਗੇਸ਼ਟ 


ਚੌਪਈ 

ਤੁਸੀਂ ਦੋਹਾਂ ਹੱਦਾਂ ਵਿੱਚ ਇੱਕੋ (ਪਰਮਾਤਮਾ) ਬਾਰੇ ਹੀ ਦੱਸਿਆ ਹੈ ਅਤੇ ਉਸ ਦਾ ਸਿਮਰਨ 
ਕਰਨ ਬਾਰੇ ਫ਼ਰਮਾਇਆ ਹੈ। ਤੁਹਾਡੇ ਕੋਲੋਂ ਹੀ ਸਾਡੀ ਤਸੱਲੀ ਹੋਵੇਗੀ। ਹਿਰਦੇ ਵਿੱਚੋਂ ਸਾਰੇ 
ਸ਼ੰਕੇ ਮਿਟ ਜਾਣਗੇ। ॥੩੨॥ 


ਜਿਵੇਂ-ਜਿਵੇਂ ਆਪਦੇ ਬਚਨ ਕੰਨਾਂ ਨਾਲ ਸੁਣ ਰਿਹਾ ਹਾਂ, ਤਿਵੇਂ-ਤਿਵੇਂ ਭਰਮਾਂ ਦਾ ਤਿਆਗ ਕਰਕੇ ਮਨ 
ਠਹਿਰਾਉਂ ਦੀ ਸਥਿਤੀ ਵਿੱਚ ਆਉਂਦਾ ਜਾਂਦਾ ਹੈ। ਸੰਸਾਰ ਰੂਪੀ ਸਮੁੰਦਰ 'ਤੇ (ਤਰਨ ਲਈ) ਪੁਲਾੰ 
ਸਮਾਨ ਆਪ ਜੀ ਦੇ ਬਚਨ ਹਨ, ਜਿਸ ਨਾਲ ਮੇਰੀ ਦਵੈਤ-ਭਾਵਨਾ? ਦੂਰ ਹੋ ਰਹੀ ਹੈ। ॥੩੩॥ 


ਆਪ ਦੇ ਬਚਨ ਤੀਰ ਸਮਾਨ ਹਨ। ਅਗਿਆਨ ਨਿਸ਼ਾਨਾ ਹੈ। ਚੰਗੀ“ ਤਰਾਂ ਮਾਰਕੇ ਸਭ ਨਾਸ਼ 
ਕਰ ਦਿੰਦੇ ਹੋ। ਮੈਂ ਆਪ ਜੀ ਕੋਲੋਂ ਇੱਕ ਸੁਆਲ ਪੁੱਛਦਾ ਹਾਂ, ਉਤਰ ਦੇਵੋ ਅਤੇ ਮੇਰੇ ਸਾਰੇ 
ਭਰਮਾਂ ਦਾ ਨਾਸ਼ ਕਰੋ। ॥੩੪॥ 


ਸ਼ਲੌਕਾ 

ਫਗੰਦ ਆਪਣੀਆਂ ਸ਼ਾਗੀਆਂ ੁਸ਼ਾਕਾਂ ਨੂੰ ਪਾੜ ਕੇ ਅਤੇ ਲੰਰਾਂ-ਲੀਰਾਂ ਕਰਕੇ ਨੈ" (ਗਲ /ਵੈੱਚ) 

ਕੇਵਲ ਕੰਬਲਾੰ ਪਹੈਨ ਲਵਾਂ/ /ਨਿਹੜੇ ੫7ਹੇਰਾਵੇ (ਭੇਸ? ਨਾਲ ਐਰਾ ਪਤੀ (ਪਰਮੇਸ਼ਰ? /ਮਲਦਾ ਹੈ, 

ਕੰਵਲ ਓਹ ਹੀ ਡੋਲ ਹਾਰਨ ਕਰ ਲਾਂ # 5627 
ਰ੍ (ਹੂ. ਕੰ. ਸਾਹੇੜ, ਪੰਨਾ 7383) 

ਦੋਹਰਾ 

ਤੁਸੀਂ ਇੱਕ ਖ਼ੁਦਾ ਜਿਹੜਾ ਆਖਦੇ ਹੋ, ਉਹ ਕਿਵੇਂ ਪਾਇਆ ਜਾਵੈ? ਪਰਿਵਾਰ ਦਾ ਮੋਹ 

ਤਿਆਗ ਕੇ, ਬਸਤਰ£ ਉਤਾਰ ਕੇ ਮੈਂ ਜੰਗਲ (ਵਿੱਚ) ਚਲਾ ਜਾਵਾਂ। ॥੩੫॥ 


ਚੌਪਈ 
(ਮੈਂ) ਕੰਬਲੀ ਦੀ ਗੋਦੜੀ” ਗਲ ਵਿੱਚ ਪਾਂ ਲਵਾਂ। ਪੁੱਤਰ, ਇਸਤਰੀ£ ਤੋਂ ਦੂਰ ਰਹਾਂ। ਦੱਸੋ! 
ਜਿਸ ਢੰਗ ਨਾਲ ਪ੍ਰਭੂ ਦਾ ਮਿਲਾਪ ਹੋ ਜਾਵੇ। ਉਹੋ ਆਖੋ ਤਾਂ ਜੁ ਹੋਰ ਛੱਡ? ਦੇਵਾਂ। ॥੩੬॥ 


ਕਿਹੜੇ ਢੰਗ ਨਾਲ ਉਸ ਪਿਆਰੇ ਦੀ ਮੈਂ' ਸੇਵਾ ਕਰਾਂ? ਜਿਸ ਨਾਲ ਆਵਾਗਮਨ ਦੇ ਗੇੜ? 
ਤੋਂ ਛੁਟਕਾਰਾ ਹੋ ਜਾਵੇ। ” ਪੀਰ ਦੇ ਬਚਨ ਸੁਣ ਕੇ ਸੁੱਖਾਂ ਦੇ ਘਰ ਗੁਰੂ ਜੀ ਨੇ ਆਪਣੇ ਮੁੱਖ 
ਤੋਂ ਸਲੋਕ ਉਚਾਰਨ ਕੀਤਾ। ॥੩੭॥ 


ਸਲੌਕਾ ਪਾਤਸ਼ਾਨੀ ਪਹਲੀ 

ਜੰਡ ਰੂਪ /ੈਸਤਰੀ ਘਰ /#ੱਚ ਹੈ ਅਤੇ ਪਤਾ ਪਰਦੇਸ /ਵੱਚਾ ਟੈ (ਹਾੰ ਦੂਰਾ ਹੈ?/ ਨੈੱਤ' ਯਾਟ' ਕਰਦਾ 

ਹੋਈ ਭਰਦਾ ਹੈ (੫ਡਤਾਂਦੀ ਹੈ), ਪਰ,ਲਾਪ #ੱਚ ਕੌਈ ਵੇਰ ਨਹੀੰ" ਲੱਗਦੀ, ਜੇ /ਏਰਾਵਾ ਨਹਾੰ ਹੱਝੇ/ 
(ਨ. ਗੱ. ਸਾਹੈਡ, ਪੰਨਾ 5949 


15। 


5।। 53000 38000 50101 । ੬099 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਦੋਹਰਾ 


“ਕਿਹ ਕਾਰਨ ਪਟ ਛੋਡ ਹੀ ਕਾਹੇ ਤਜਹੂ ਅਵਾਸ। 
ਮਿਲਹਿ ਆਨ ਘਰ ਕੇ ਬਿਖੈ ਹੋਇ ਸਿਦਕ! ਜੇ ਰਾਸ£ ॥੩੮॥ 


ਚੌਪਈ 
ਸੁਨਹੁ ਸ਼ੇਖ ਅਉਰਤ ਘਰ ਹੋਇ ।ਗਯੋ ਬਿਦੇਸ ਕੰਤ” ਹੈ ਜੋਇ। 
ਭੈ ਨਿਤ ਕਰਤ ਕੰਤ ਚਿਤ ਚਾਹੀ। ਰਾਖਹਿ ਸਿਦਕ ਜਿ ਡੋਲਹਿ ਨਾਹੀ' ॥੩੯॥ 


ਆਨ ਮਿਲਹਿ ਤਿਹ ਕੰਤ ਅਵਾਸਾ” । ਪ੍ਰੀਤਿ ਕਰਤ ਨਿਤਾਂ ਰਹਿਹੇ ਪਾਸਾ। 
ਜੇ ਅਉਰਤ ਹੋਵੈ ਬਦਰਾਹ£ । ਗ਼ਾਫਲਾ ਭਈ ਅਵਰ ਚਿਤ ਚਾਹਿ॥੪੦॥ 


ਤਿਹ ਕੋ ਕੰਤ ਭੂਲਾਵਹਿ ਮਨ ਤੇ ।ਦੁਖੀ ਦੁਹਾਗਣ? ਫਿਰਹਿ ਜੁ ਅਨਤੇ”। 
ਸੁਨ ਅਸ ਬਚਨ ਸ਼ੇਖ ਸੁਖ ਪਾਇ। ਬੂਝੀ ਬਹੁਰੋ ਖ਼ਬਰ ਖ਼ੁਦਾਇ॥ ੪੧॥ 


ਨਨੋਕਾ/ 
ਛਗਾੀਦਾ ਨੱਛਾੰ ਕੰਤ ਨ ਰਮੰਵੇਠ ਵਡਾ ਲੀ ਮਣਾਆਨ 
ਧਨ ਨੂਕੇਂਦਾ ਨੌ ੭” ਤੈ ਸਹ ਨਾਂ #ਲੀਆਲ#੫8# _ (ਨ. ਗੱ: ਸਹੇੜ, ਪੰਨਾਂ ੧ਡ੮2) 


ਚੌਪਈ 
“ਤਰੁਨ ਬੈਸ ਨਹਿ ਚੇਤਨ? ਕੀਨੋ।ਬ੍ਰਿੱਧ ਭਯੋ ਇੰਦੀ ਬਲ ਖੀਨੋ'!”। 
ਗੋਰ'? ਬਿਖੈ ਹੈ ਚਲਨ ਤਿਆਰੀ। ਅਬ ਸਾਹਿਬ ਸੋ ਮਿਲਨਾ ਭਾਰੀ'2॥੪੨॥ 


ਪੂਰਬ ਖਿਜਮਤਿ'“ ਕੰਤ ਨ ਹੋਈ। ਕਿਉ ਅਬ ਨਾਰਿ ਮਿਲੈ ਹੈ ਸੋਈ”। 
ਸ਼ੇਖ ਬਚਨ ਸੁਨ ਗਜਾਨ ਉਦਾਰਾ। ਤਿਹ ਸੋ ਬਹੁਰ ਸਲੋਕ ਉਚਾਰਾ॥੪੩॥ 


ਸਲੋਕ %? 5% 
#ਹਲ ਕਾਰਨਾਂ ਮੜਭਤਾਂ ਕਾਲਾਂ ਨਟ ਕਨਧ/ 
ਲੈ ਹੁਣ' ਹੋਵਾਨੈ ਤਾ ਪਰ ਰਫੈ ਨਾਨਕ ਅਵਗੁਣ 269 54 
(ਨ. ਹੂੰ. ਸਾਹਿਲ, ਪੰਨਾਂ ੧੦੮੮) 


152 
5।। 53000 38000 50101 ਹ। €0%% ੧3101500੫੧)6011.60।। 


ਅਧਿਆਇ 33 ਸੇਖ਼ ਇ਼੍ਰਾਹੀਮ, ਫ਼ਰੀਦ ਸਾਨੀ ਨਾਲ ਗੋਸ਼ਟ 


ਦੋਹਰਾ 

“ਕਿਸ ਕਾਰਨ ਬਸਤਰ ਪਾਉਣੇ ਛੱਡਣੇ ਹਨ? ਘਰ ਦਾ ਤਿਆਗ ਕਿਉਂ ਕਰਨਾ ਹੈ? ਜੇਕਰ 
(ਤੁਹਾਡੇ ਕੋਲ) ਵਿਸ਼ਵਾਸਾਂ (ਸ਼ਰਧਾ) ਦੀ ਪੂੰਜੀ? ਹੈ ਤਾਂ ਪਿਆਰਾ ਆਪਣੇ-ਆਪ ਘਰ ਵਿੱਚ ਹੀ 
ਆ ਕੇ ਮਿਲੇਗਾ। ॥੩੮॥ 


ਚੌਪਈ 

ਸ਼ੇਖ ਸੁਣੋ ! ਘਰ ਵਿੱਚ ਇਸਤਰੀ ਹੋਵੇ, ਜਿਸ ਦਾ ਪਤੀ? ਵਿਦੇਸ਼ ਗਿਆ ਹੋਵੇ। ਉਹ ਹਮੇਸ਼ਾ 
ਪਤੀ ਨੂੰ ਮਨ ਵਿੱਚ ਵਸਾ ਕੇ ਉਸ ਦਾ ਡਰ-ਭਾਉ ਰੱਖਦੀ ਹੋਵੇ (ਅਤੇ) ਸਿਦਕ ਰੱਖਦੀ ਹੋਈ 
ਜੇਕਰ ਡੋਲਦੀ ਨਹੀਂ। ॥੩੯॥ 


ਉਸ ਦਾ ਪਤੀ ਉਸ ਇਸਤਰੀ ਨੂੰ ਘਰ” ਵਿੱਚ ਹੀ ਆਣ ਮਿਲਦਾ ਹੈ। ਪਿਆਰ ਕਰਦਾ ਹੋਇਆ 
ਹਮੇਸ਼ਾ (ਆਪਣੀ ਪਤਨੀ) ਕੋਲ ਰਹਿੰਦਾ ਹੈ। ਜੇਕਰ ਇਸਤਰੀ ਮਾੜੇ-ਰਸਤੇਓ ਤੁਰਨ ਵਾਲੀ 
ਹੋਵੇ ਅਤੇ ਬੇਖਬਰੰ ਹੋਈ ਹੋਰਾਂ $ ਦੀ ਮਨ ਵਿੱਚ ਇੱਛਾ ਰੱਖੇ। ॥੪੦॥ 


ਤਾਂ ਉਸ ਦਾ ਪਤੀ ਮਨ ਵਿੱਚੋ ਉਸ ਨੂੰ ਵਿਸਾਰ ਦਿੰਦਾ ਹੈ। (ਉਹ) ਖੋਟੇ-ਭਾਗਾਂ> ਵਾਲੀ ਦੁਖੀ 
ਹੋਈ ਹੋਰਨੀ' ਥਾਂਈ' (ਭੱਜੀ) ਫਿਰਦੀ ਹੈ।” ਅਜਿਹੇ ਬਚਨ ਸੁਣ ਕੇ ਸੇਖ ਨੇ ਸੁੱਖ ਪ੍ਰਾਪਤ 
ਕੀਤਾ ਤੇ ਫੇਰ ਖ਼ੁਦਾ ਬਾਰੇ ਹਾਲ ਪੁੱਛਿਆ। ॥੪੧॥ 


ਸਲੱਕਾ 

ਫਾਗੰਦ ਜਦ /ਏਸ਼ਤਗੀ ਜੁਆਨ ਹੰਦਾੰ ਹੈ, ਆਮਣੇ ੪ਤਾੰ ਨੂੰ ਨਗੀ' ਮਾਣਦਾ/ ਲਦ ਓਹ ਰਹਾ ਹੋ ਕੇ ਮਰ 
ਲਾਂਦਾੰ ਹੈ, (ਮਰਾ ਕੇ? /ਏਸਤਗਾੀ ਕੜਰ /ਫੈੱਚ ਹੈ ਕੇ ਅਨਾਰ ਕਰਦਾ ਹੈ,ਕ ਹੇ ੫ਤਾ/ ਮੇਰਾ ਤੇਰੇ ਨਾਲ ਨਲਾਮ 
ਨਹਾੰ' ਹੈ ਸਕੈਆ/ (2. ਹੱ. ਨਾਹੇੜ, ਪੰਨਾਂ /350) 
“ਜਵਾਨੀ ਦੀ ਉਮਰ ਵਿੱਚ ਜਿਨ੍ਹਾਂ ਨੇ ਮਾਲਕ ਪ੍ਰਭੂ ਨੂੰ ਯਾਦਾਂ? ਨਹੀਂ ਕੀਤਾ। ਬੁੱਢੇ ਹੋਣ `ਤੇ 
ਇੰਦਰੀਆਂ ਦੀ ਤਾਕਤ ਨਸ਼ਟ'' ਹੋ ਗਈ। ਹੁਣ ਕਬਰ'£ ਵਿੱਚ ਜਾਣ ਦੀ ਤਿਆਰੀ ਹੈ। ਹੁਣ 
ਉਸ ਪ੍ਰਭੂ ਨਾਲ ਮਿਲਾਪ ਹੋਣਾ ਬਹੁਤ-ਕਠਨ'? ਹੈ। ॥੪੨॥ 


ਜਿਸ ਨੇ ਪਹਿਲਾਂ ਜੁਆਨੀ ਵਿੱਚ ਪਤੀ ਦੀ ਸੇਵਾ“ ਨਹੀ ਕੀਤੀ। ਹੁਣ ਉਸ ਇਸਤਰੀ ਨੂੰ ਪਤੀ 
ਕਿਵੇਂ ਮਿਲੇਗਾ?” ਸ਼ੇਖ ਦੇ ਬਚਨ ਸੁਣਕੇ ਗਿਆਨ ਦੇ ਦਾਨੀ (ਗੁਰੂ ਜੀ) ਨੇ ਉਸ ਲਈ ਫੇਰ 
ਸਲੋਕ ਉਚਾਰਨ ਕੀਤਾ। ॥੪੩॥ 


#ਲੌਕਾ ਆਤਸ਼ਾਨੀੰ ਪਹਿਨੀ # 

ਏਹਾ ਆਭੈਮਾਨ' ਵਾਲ, ਮਨ ਕਰਕੇ ਕਾਲ ਡਰੇ ਅਚਾਰ ਵਾਲਾਂ /ਇਸ਼ਤਗਾੀਂ ਕੁਰੱਜਾਂ (%੫ਾ/ਵੈੱਤਰ? 
ਨਦੀ ਹੈ/ ਜੇਕਰ ਉਸ /ਵੈੱਚਾ ਨੇਕੀਆਂ ਹੌਣ, ਕੇਲ ਤਦਾ ਹੰ ਉਹਾ ਆਮਣੇ ੫ਤਾ ਨੂੰ ਆਣਾ ਸਕਦਾਂ ਹੈ 
੫ਰੰਤੂ ਹੇ ਨਾਨਕ/ ਪਤਨੀ ਤਾਂ ਐੜਾਂ ਨਾਲ਼ ਭਗਾੰ ਹੋਈ ਹੈ/ (2. ਕੰ. ਸਾਝ, ਘੰਨਾਂ 70858) 


153 


5।। 53000 38001 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
“ਮਹਲਾਂ ਕੁਚੱਜੀ?, ਬਿਸ਼ੈ ਰਤਿ, ਕਾਲੀ, ਕਲਿਮਲ ਸੰਗ। 
ਦ੍ਰੈਤ ਰਿਦੈ ਬਦਬੋਇ? ਅਤਿ ਕਿਉਂ ਮਾਣੈ ਪਿਰੂ” ਰੰਗਾਂ ॥੪੪॥ 


ਚੌਪਈ 
ਕੰਤ ਸੁਘੜ ਉਸ਼ਨਾਕ£ ਮਨੋਗ”।ਜਾਨਤ ਧਨ£ ਨਹਿ” ਰਾਵਣ” ਜੋਗ। 
ਤਜ ਤਿਹ ਨਾਰ,ਸੁਚੱਜੀ ਜੋਊ। ਸਤਿ ਸਿੰਗਾਰ ਜਿਹ',ਰਵਿ'? ਹੈ ਸੋਊ॥੪੫॥ 


ਕਾਮ, ਕ੍ਰੋਧ, ਲੋਭ ਅਹੰ, ਕੂਰ। ਮਲ! ਕੁਚਾਲਕੀ ਕੀਨ ਜਿ ਦੂਰ। 
ਤਿਹ ਸੋ ਰਾਵਹਿ ਕਰ ਹੀ ਪ੍ਯਾਰਾ। ਬਿਨ ਸਿੰਗਾਰ ਧਨ ਸਦਾ ਖੁਆਰਾ॥੪੬॥ 


ਕੰਤ ਬਿਖੈ ਲਖ ਦੋਸ਼ ਨ ਕੋਊ।ਕਰਤ ਅਵੱਗਯਾ ਧਨ ਹਿਤ ਖੋਊ। 
ਤਿਹ ਕੋ ਤਯਾਗ ਬਿਥੈ ਸੰਗ ਰਾਚੀ2”। ਸੁਨਤ ਸ਼ੇਖ ਪੁਨ ਗਿਰਾ ਉਬਾਚੀ॥੪੭॥ 


ਕਰਣੁ ਸ਼ ਅਖਰ ਕਫਣਾ ਗੁਣੁ ਕਫਣੁ ਸ਼ ਮਣੱਆ ਮੰਤ? 

ਕਰਣ ਨ' ਵੇਸ ਹਉ ਕਗਾ ਨੰਤ ਫਲ ਆਵੈ ਕੱਤ / ੧੨੬੭ 

ਨੈਫਣ ਨ ਅਖਰ ਖਫਣੁ ਗੁਣ ਨਹੜਾ ਮਣਆ ਮੰਤ“ 

ਏੇ ਤੂੰ ਡੈਣੇ ਛੇਸ਼ ਕਾਰੇ ਤਾਂ ਚਲੇ ਆਲਾ ਕੰਤੁ “੧੨੭੭ (੩. ਰਂ- ਸਾਹਹੋੜ, ਪੰਨਾਂ ੭੮੬) 


ਚੌਪਈ 
“ਸੁਣਹੁ ਸ਼ੇਖ ਨਿਵਣਾ ਸਭ ਆਗੇ।ਅੱਖਰਾਂ? ਇਹ, ਸ਼ੂਭ ਮਾਰਗ ਲਾਗੇ। 
ਪਰਮੇਸ਼ੁਰ ਦੁਖ ਸੁਖ ਜੋ ਦੇਵੈ। ਇਹ ਗੁਣ ਲਖਹੁ ਦੁਊ ਸਮ ਖੇਵੈ॥੪੮॥ 


ਰਸਨਾ ਸਿਫਤ ਬਿਖੈ ਕਰਤਾਰਾ। ਮਣੀਆਂ ਮੰਤ“ ਜਾਨੀਏ ਚਾਰਾ। 
ਇਸ ਬਿਧਿ ਕਰੈ,ਹੋਇ ਵਸ ਕੰਤਾ। ਬਹੁਰੋ ਨਦਰ ਧਰੈ ਭਗਵੰਤਾ'॥੪੯॥ 


ਕਹੈ ਸ਼ੇਖ “ਕਰਕੈ ਸੁ ਨਿਬੇਰਾ।ਬਹੁਰ ਰਲਾਯੋ ਸਗਰੋ ਝੇਰਾ£। 
ਸੇਵਾ ਤੇ ਹੈ ਨਦਰਿ ਅਭੇਵਾ?। ਕਿਧੌ' ਨਦਰ ਤੇ ਹੋਵੈ ਸੇਵਾ?॥੫੦॥ 


154 


5।। 53000 38000 50101 । ੬099 ੧3101500੫੧)60011.60।। 


ਅਧਿਆਇ 33 ਸੇਖ਼ ਇਬ੍ਰਾਹੀਮ, ਫ਼ਰੀਦ ਸਾਨੀ ਨਾਲ ਗੋਸ਼ਟ 


| 


ਦੋਹਰਾ 

ਜੋ ਇਸਤਰੀ' ਬੁਰੇ-ਆਚਾਰ£ ਵਾਲੀ, ਵਿਸ਼ਿਆਂ ਵਿੱਚ ਪਰੀਤ ਰੱਖਣ ਵਾਲੀ ਮਨੋਂ ਕਾਲੀ ਤੇ 
ਪਾਪਾਂ ਨਾਲ ਭਰੀ ਹੋਈ ਹੁੰਦੀ ਹੈ। ਹਿਰਦੇ ਵਿੱਚ ਦੁਬਿਧਾ ਅਤੇ ਬਹੁਤ ਮੰਦੀ-ਵਾਸ਼ਨਾ? ਹੋਣ 
ਕਰਕੇ ਉਹ ਕਿਵੇ' ਪਤੀ” ਨਾਲ ਅਨੰਦ? ਮਾਣ ਸਕਦੀ ਹੈ? ॥੪੪॥ 


ਚੌਪਈ 

ਸੁੰਦਰ”, ਬਾਂਕਾ£, ਸਿਆਣਾ ਪਤੀ ਜਿਸ ਇਸਤਰੀ£ ਨੂੰ ਅਨੰਦ ਮਾਣਨ? (ਭੋਗਣ ਦੇ) ਯੋਗ 
ਨਹੀਂ ਸਮਝਦਾ, ਉਹ ਉਸ ਇਸਤਰੀ ਨੂੰ ਤਿਆਗ ਦਿੰਦਾ ਹੈ। ਨੇਕ ਚਲਨ ਵਾਲੀ ਇਸਤਰੀ, 
ਜਿਸ ਦੇ ਸੱਚ ਆਦਿ ਹੀ ਸ਼ਿੰਗਾਰ ਹਨ, ਉਸੇ ਨੂੰ ਭੋਗਦਾ'? ਹੈ। ॥੪੫॥ 


ਜਿਸ ਇਸਤਰੀ ਨੇ ਜੇ ਕਾਮ, ਗੁੱਸਾ, ਲਾਲਚ, ਹੰਕਾਰ, ਝੂਠ, ਬੁਰੇ ਆਚਾਰ ਆਦਿ ਗੰਦਗੀ'' 
ਦਾ ਤਿਆਗ ਕੀਤਾ ਹੈ, ਉਸ ਨਾਲ ਹੀ ਕੇਵਲ ਪਿਆਰਾ ਪਤੀ ਭੋਗਣਾ ਕਰੇਗਾ। ਪ੍ਰੇਮ ਰੂਪੀ 
ਗਹਿਣੇ ਦੇ ਸ਼ਿੰਗਾਰ ਤੋਂ ਬਿਨਾਂ ਇਸਤਰੀ ਦੀ ਹਮੇਸ਼ਾ ਬੇਕਦਰੀ ਹੁੰਦੀ ਹੈ। ॥੪੬॥ 


ਪਤੀ ਪਰਮੇਸ਼ਰ ਵਿੱਚ ਕੋਈ ਵੀ ਦੋਸ਼ ਨਾ ਦੇਖ ਕੇ ਉਸ ਨੂੰ ਛੱਡ ਕੇ ਜੋ ਇਸਤਰੀ ਵਿਸ਼ੇ-ਵਿਕਾਰਾਂ 
ਵਿੱਚ ਕਿਪਟੀ'2 ਹੋਈ ਹੈ, (ਜਾਣੋ) ਉਹ ਇਸਤਰੀ, ਪਿਆਰ ਨੂੰ ਗੁਆ ਕੇ ਹੁਕਮ-ਅਦੂਲੀ 
ਕਰ ਰਹੀ ਹੈ। ” ਸ਼ੇਖ ਸੁਣ ਕੇ ਫੇਰ ਕਲਾਮ ਬੋਲਿਆ। ॥੪੭॥ 


/ਕੈਹੜਾ ਹੈ ਓਹਾ ਸ਼ਬਦ, /ਕੈਹੜਾੀੰ ਓਹਾ ਨੇਕਾੰ ਅਤੇ ।ਕੈਹੜਾ ਉਹਾ ਜਭਾਹਰ ਵਰਗਾ ਜਾਦੂ-ਟਣਾ ਹੈ/ ਓਹਾ ਨਹੜਾੰ 
2/#ਾਲਾ ਹੈ ਨੀਲਾ ਨੰ ਸੈ'ਘਨਹੇਨਾ ਨਸਲ ਦੁਆਰਾ ਮੇਰਾ ਪਤਾ ਮੇਰੇ ਛੱਲਾ #ੱਚ ਆ ਜਾਵੇ? /ਨੈਮਰਤਾ ਹੈ ਓਹਾ ਸ਼ਝਦ, 
ਨਾ ਹੈ ਉਹਾ ਨੇਕਾੰ ਅਤੇ ਫ਼ਬਾਨ ਦਾ £ਠਾਸ਼ ਓਹ ਰਤਨ-ਜਵਾਹਰਾ ਭਰਗਾ ਜਾਦੂ-ਦੂਣਾ/ ਤੰ/ਏਹਾ ਤੱਨੇ ਘਸ਼ਾਕਾਂ 
ਪਾਹੈਨ ਹੇ ਸੇਠੀ ਭੈਣ/ ਕੇਢਲ ਤਟਾ ਹੀ ਤੇਰਾ ੫ਤਾੰ ਤੇਰੇ ਫੱਲ ਹੋ ਜਾਗੇੜਾ/ (ਡ: ਨੂੰ: ਸਾਨੰੜ, ਪੰਨਾ 7354? 


ਚੌਪਈ 

(ਤਦ ਗੁਰੂ ਜੀ ਨੇ ਫ਼ਰਮਾਇਆ) “ਹੇ ਸ਼ੇਖ ਸੁਣੋ ! ਸਭ ਅੱਗੇ ਨੀਵੇਂ ਹੋਣਾ ਇਸ ਉਪਦੇਸ਼'” 
ਕਾਰਨ ਜੀਵ ਚੰਗੇ ਮਾਰਗ ਤੇ ਲੱਗਦਾ ਹੈ। ਪ੍ਰਮੇਸ਼ਰ ਜੋ ਦੁੱਖ-ਸੁਖ ਦਿੰਦਾ ਹੈ, ਇਸ ਨੂੰ ਗੁਣ 
ਜਾਣਦਾ ਹੋਇਆ, ਸੁੱਖ ਤੇ ਦੁੱਖ ਦੋਨਾਂ ਨੂੰ ਇੱਕੋ ਸਮਾਨ ਜਾਣਕੇ ਸਹਾਰੇ ॥੪੮॥ 


ਰਸਨਾ (ਜੀਭ) ਨੂੰ ਪ੍ਰਭੂ ਦੀ ਸਿਫਤ ਵਿੱਚ ਲਗਾਉਣ ਨੂੰ ਹੀ ਹੀਰੇ-ਮਣੀਆਂ ਜਿਹਾ ਸ਼ਰੋਮਣੀ- 
ਮੰਤਰ“ ਜਾਣੇ। ਇਸ ਪ੍ਰਕਾਰ ਅਪਣਾਵੇ (ਤਾਂ) ਪਤੀ (ਵਾਹਿਗੁਰੂ) ਵੱਸ ਆ ਜਾਂਦਾ ਹੈ। ਫੇਰ 
ਪ੍ਰਭੂ'$ (ਆਪਣੀ) ਕਿਰਪਾ-ਦ੍ਰਿਸ਼ਟੀ (ਉਸ ਜੀਵ) `ਤੇ ਕਰਦਾ ਹੈ।” ॥੪੯॥ 


ਸ਼ੇਖ ਨੇ ਕਿਹਾ, “ਇਸ ਗੱਲ ਦਾ ਫੈਸਲਾ ਕਰਕੇ ਫੇਰ ਝਗੜਾ ਪੁਆ ਦਿੱਤਾ। ਸੇਵਾ ਕਰਨ ਨਾਲ ਹੀ 
(ਕੀ) ਪ੍ਰਭੂ ਦੀ ਨਜ਼ਰ ਭੇਦ-ਰਹਿਤ ਹੁੰਦੀ ਹੈ? ਜਾਂ ਮਿਹਰ ਨਾਲ ਉਸ ਦੀ ਸੇਵਾ ਹੁੰਦੀ ਹੈ? ॥੫੦॥ 


5 
5।। 53000 38000 50101 ਹ। ੬009 ਨ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਇਹ ਨਿਰਨੈ ਕਰ ਮੋਹਿ ਬਤਾਵਹੁ । ਹਿਰਦੇ ਤੇ ਸਭ ਭਰਮ ਮਿਟਾਵਹੂ । 
ਸ਼ੇਖ ਬਚਨ ਕੋ ਸੁਨ ਜਗਨਾਥਾ। ਕਹਯੋ ਸਲੋਕ ਬਹੁਰ ਤਿਨ ਸਾਥਾ॥੫੧॥ 


ਸ਼ਨੋਕਾ/ 
ਸੇਵਾ ਕਰੇ ਨ ਕੰਤ ਕੰ ਕੰਤ /ਤਸਾੀ ਕਾ ਹਾਇ/ 
ਨਾਰਬਾੰ ਕੱਤ ਨ ਪਾਣੀਨੈ ਭਾਵੈ" ਖਾਂ ਸੁਆਉ ਹੋਇ ੯੭ 
(ਨਲੌਕ ਨ. ਗੰ. ਨਾਹਹੇੜ /#ਚ ਨਹਾ" ਹੈ? 


ਚੌਪਈ 
“ਸੁਨਹੁ ਸ਼ੇਖ ਨਿਸਚੈ ਮਨ ਜਾਨਹੁ।ਸੇਵਾ ਮੂਲਾਂ ਸਬਨ ਕੀ ਮਾਨਹੁ। 
ਘਾਲਹਿ ਘਾਲ? ਹਾਨ ਕਰ ਗਰਬਾ। ਤਨ ਮਨ ਕਰਹਿ ਨਿਵੇਦਨ? ਸਰਬਾ॥ ੫੨॥ 


ਤਬਹੀ ਨਦਰਿ ਪ੍ਰਮੇਸ਼ਰ ਹੋਇ ।ਮਹਲ ਹਦੂਰ ਬੁਲਾਈਐ ਸੋਇ। 
ਗਰਬ ਕਰਹਿ ਜੋ, ਸੇਵਹਿ ਨਾਹੀ । ਸੁੰਦਰ ਬਹੁ ਸਰੂਪ” ਤਨ ਆਹੀ॥੫੩॥ 


ਤਿਹ ਸਮੀਪ ਕੰਤ ਨਹੀ ਆਵਹਿ। ਗਰਬ ਯੂਕਤ ਨਹਿ ਤਿਹ' ਕੋ ਭਾਵਹਿ। 
ਛੁਟੜਿ੍‌ ਮਹਲਾ ਹ੍ਹੈ ਸੁ ਦੁਹਾਗਣਿ£। ਨਿਰਹੰਕਾਰਾ ਸਦੀਵ ਸੁਹਾਗਣਿ॥ ੫੪॥ 


ਦੋਹਰਾ 
ਸੇਵਾ ਤੇ ਸਾਹਿਬ ਬਸੀ, ਦੇਖਹਿ ਕਰੂਨਾ ਡੀਠ?। 
ਸੁਖ ਸੁਹਾਗ ਮਾਣਹਿ ਸਦਾ ਸਿਲਤ ਆਪਨੇ ਈਠਾਂ?॥੫੫॥ 


ਚੌਪਈ 
ਸੁਨੇ ਬਚਨ ਸ੍ਰੀ ਗੁਰ ਕੇ ਜਬਹੀ। ਕਰ ਦੈ ਪਦ ਪਰ ਲਾਏ ਤਬਹੀ। 
ਪੁਨ ਸਿਰ ਮਸਤਕ ਮੁਖ ਪਰ ਫੇਰੇ।ਧੰਨ ਭਾਗ ਅਪਨੇ ਬਡ ਹੇਰੇ॥੫੬॥ 


ਮਿਲ੍ਯੋ ਖ਼ੁਦਾਇ ਨ ਸੰਸਾ ਕੋਈ । ਬੋਲਯੋ 'ਬਹੁਤ ਖ਼ਤਾ ਮੁਰਾਂ' ਹੋਈ। 
ਬਖ਼ਸ਼ਹੂ ਅਬ ਕਰੁਨਾਕਰ ਸੋਊ। ਤੁਮ ਤੇ ਊਪਰ ਅਪਰ ਨ ਕੋਊ” ॥੫੭॥ 


5।। 53000 38001 50101 ਹ। ੬099 ੧3101500੫੧)60011.60।। 


ਅਧਿਆਇ 33 ਸੇਖ਼ ਇਬ੍ਰਾਹੀਮ, ਫ਼ਰੀਦ ਸਾਨੀ ਨਾਲ ਗੋਸ਼ਟ 


ਇਸ ਗੱਲ ਦਾ ਨਿਬੇੜਾ ਕਰਕੇ ਮੈਨੂੰ ਦੱਸੋ। ਮੇਰੇ ਹਿਰਦੇ ਦੇ ਸਾਰੇ ਭਰਮ ਮਿਟਾ ਦਿਉ। ” ਸ਼ੇਖ ਦੀ 
ਗੱਲ ਸੁਣ ਕੇ ਜਗਤ ਦੇ ਮਾਲਕ (ਗੁਰੂ ਜੀ) ਨੇ ਫੇਰ ਉਨ੍ਹਾਂ ਲਈ ਸਲੋਕ ਉਚਾਰਨ ਕੀਤਾ ॥੫੧॥ 


ਨੈ (/ਇਸਤਗਾਂ ਆਰ ਨਾਲ) ੫ਤਾੰਂ ਦਾ ਲੋਝਾ ਕਰਟਾਂ ਹੈ ਪਤਾ ਨੇ /ਇਸ਼ਤਰਾੰ ਵਾ ਹੋ ਲਾਂਦਾ ਹੈ/ 
ਹੱਕਾਰ (ਮਨ /ਵੈੱਚ ਰੱਖਣ? ਨਾਲ ੫੩ ਨੂੰ ((ਏਸ਼ਤਨ))? ਨਹੀੰ ਪਾ ਨਕਦ, ਡਾ" /ਏਸ਼ਤਨਾਂ /ਕੈਂਨ 
ਨੁੱਦਰ ਤੇ ਚੰਗਾ ਹੱਢੇ / 

(/ਏਹ ਸ਼ਝਟਾ ਗਾ. ਹੂੰ. ਸਾਹਹੇਝ #ੱਚਾ ਨਹੀੰ" ਹੈ) 


ਚੌਪਈ 

“ਹੇ ਸ਼ੇਖ! ਸੁਣੋ, ਹਿਰਦੇ ਵਿੱਚ ਭਰੋਸਾ ਕਾਇਮ ਰੱਖੋ । ਸੇਵਾ ਨੂੰ ਹੀ ਸਾਰੇ (ਸਾਧਨਾਂ) ਦਾ ਮੁੱਢਾਂ 
ਮੰਨ ਲਵੋ। ਸੇਵਾ-ਟਹਿਲ? ਕਮਾ ਕੇ ਅਹੰਕਾਰ ਦਾ ਨਾਸ਼ ਹੁੰਦਾ ਹੈ ਅਤੇ (ਆਪਣਾ) ਤਨ, ਮਨ 
ਪੂਰੀ ਤਰਾਂ (ਪ੍ਰਭੂ ਨੂੰ) ਸੌਂਪ ਦੇਵੇ। ॥੫੨॥ 


ਉਸ ਵੇਲੇ ਹੀ ਕਿਰਪਾ-ਦ੍ਰਿਸ਼ਟੀ ਵਾਹਿਗੁਰੂ ਦੀ ਹੁੰਦੀ ਹੈ। ਉਹੋ ਇਸਤਰੀ (ਰੂਪੀ ਜੀਵ) ਨੂੰ 
(ਪ੍ਭੂ) ਆਪਣੇ ਕੋਲ ਬੁਲਾਉਂਦਾ ਹੈ। ਜਿਹੜਾ (ਇਸਤਰੀ ਰੂਪੀ ਜੀਵ) ਹੰਕਾਰ ਕਰਦਾ ਹੈ ਅਤੇ 
ਸਿਮਰਨ ਨਹੀਂ ਕਰਦਾ, ਭਾਵੇਂ ਉਸ ਦਾ ਤਨ ਤੇ ਰੂਪ” ਬਹੁਤ ਸੁੰਦਰ ਹੋਵੇ। ॥੫੩॥ 


ਉਸ (ਇਸਤਰੀ ਰੂਪੀ ਜੀਵ) ਕੋਲ ਪਤੀ (ਰੂਪੀ ਪਰਮੇਸ਼ਰ) ਨਹੀ ਆਉਂਦਾ। ਹੰਕਾਰ”ੰਵਾਲੀ 
(ਇਸਤਰੀ ਰੂਪੀ ਜੀਵ) ਉਸ (ਰੱਬ) ਨੂੰ ਵੀ ਨਹੀਂ ਭਾਉਂਦਾ। ਛੁੱਟੜ ਇਸਤਰੀ (ਬਹੁਤ ਜ਼ਿਆਦਾ) 
ਖ਼ੋਟੇ-ਭਾਗਾਂ$ ਵਾਲੀ ਹੈ। ਹੰਕਾਰ-ਰਹਿਤ” (ਇਸਤਰੀ) ਹਮੇਸ਼ਾ ਸੁਹਾਗ ਵਾਲੀ ਹੈ। ॥੫੪॥ 


ਦੋਹਰਾ 
ਸਿਮਰਨ ਕਰਨ ਨਾਲ ਪ੍ਰਭੂ ਵੱਸ ਹੁੰਦਾ ਹੈ (ਜੋ) ਦਇਆ ਦੀ ਦ੍ਰਿਸ਼ਟੀ (ਨਾਲ) ਦੇਖਦਾ? 
ਹੈ। ਆਪਣੇ ਪਿਆਰੇ-ਪਤੀ”? ਨੂੰ ਮਿਲ ਕੇ ਆਪਣੇ ਸੁਹਾਗ (ਪਤੀ) ਦਾ ਸੁੱਖ ਮਾਣਦੀ ਹੈ। ”॥੫੫॥ 


ਚੌਪਈ 

ਸ਼ੇਖ ਨੇ, ਗੁਰੂ ਜੀ ਦੇ ਜਿਸ ਵੇਲੇ ਬਚਨ ਸੁਣੇ, ਉਸੇ ਵੇਲੇ ਉਸ ਨੇ ਆਪਣੇ ਦੋਵੇਂ' ਹੱਥ (ਗੁਰੂ 
ਜੀ ਦੇ) ਚਰਨ ਕਮਲਾਂ ਨੂੰ ਛੂਹੇ। ਫੇਰ ਉਹੋ (ਹੱਥ) ਆਪਣੇ ਮੂੰਹ, ਸਿਰ ਤੇ ਮੱਥੇ `ਤੇ ਲਗਾਏ । 
ਆਪਣੇ ਵੱਡੇ ਧੰਨ ਭਾਗ ਸਮਝੇ ॥੫੬॥ 


(ਕਿ) ਮੈਨੂੰ ਖੁਦਾ ਰੂਪੀ ਮਿਲ ਗਿਆ, ਇਸ ਵਿੱਚ ਕੋਈ ਸ਼ੱਕ ਨਹੀਂ। (ਸ਼ੇਖ) ਬੋਲਿਆ, 
“ਮੇਰੇ! ਕੋਲੋਂ ਵੱਡੀ ਭੁੱਲ ਹੋਈ ਹੈ। ਹੁਣ ਮਿਹਰ ਕਰਕੇ ਮੈਨੂੰ ਬਖ਼ਸ਼ ਦਿਉ, ਤੁਹਾਡੇ ਤੋਂ ਉਪਰ 
ਹੋਰ ਕੋਈ ਨਹੀਂ ਹੈ।” ॥੫੭॥ 


157 


5।। 53000 38000 50101 ਹ। ੬0੫9 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਨਮੁਖ ਉਚਰੇ ਬਚਨ ਘਨੇਰੇ । “ਅਬ ਮੁਝ ਜਾਨਹੁ ਸਮ ਨਿਜ ਚੇਰੇ'`। 
ਸ਼ੇਖ ਨਿਕਟਿ ਤੇ ਸੁਨ ਕਰ ਬਾਨੀ । ਇਕ ਸਲੋਕ ਉਚਰਯੋ ਗੁਨ ਖਾਂਨੀ॥੫੮॥ 


ਸਲੋਕਾ #? 56 

ਰੂਧੈ ਕਾਨੈ ਸਤਾ ਡਲੈ ਸ਼ਾਟੈ ਗੱਝ/ 

ਲੜੇ ਮਾਨੈ ਘ7ਨਿ ਨ ਮਗਨ ਊਕੀ ਸ਼ਠਤੇ ਪਲੰਘ 

ਭਉਕੈ ਕਪ ਆਰ ਗਏ ਫਕਤਾ ਟੇ ਅੰਹ# 

ਦੈ ਚੰਗਾ ਨਾਨਕਾ /ਵੋਣ ਨਾਵੈ ੭7 ਗੱਹਿ/ 57 (2. ਗੰ. ਸਾਹਹੇਡ, ਘੰਨਾਂ ੧੭੮੮) 


ਦੋਹਰਾ 
“ਰੂਪ ਕਾਮ”,ਲਬ” ਮਾਲ ਕੀ ਰਤਿ”,ਜਿਉ' ਨੀਂਦ? ਪਲੰਘ। 
ਤਿਉਂ ਭਗਤਨ ਕੀ ਹੈ ਸਦਾ ਹਰਿ ਚਰਚਾ ਕੇ ਸੰਗਿ॥੫੯॥ 


ਚੌਪਈ 
ਤੁਮਰੇ ਬਚਨ ਮੋਹਿ ਮਨ ਭਾਵਹਿਂ£।ਚਾਹਿ ਸੂ ਬੂਝਹੁ ਬਹੁਰ ਬਤਾਵਹਿਂ”। 
ਸੁਨ ਇਉ ਸ਼ੇਖ ਬਹੁਰ ਹਰਿ ਗਾਥਾ । ਕਰਤ ਭਯੋ ਸ੍ਰੀ ਨਾਨਕ ਸਾਥਾ॥੬੦॥ 


ਅਹੈ' ਸਲੋਕੁ ਗ੍ਰੰਥ ਜੀ ਮਾਂਹੀ। ਕਥਾ ਬਢਨ” ਤੇ ਬਰਨੇ ਨਾਂਹੀ। 
ਆਸਾ ਵਾਰੁ ਕਛੁਕ ਤਹਿ ਕੀਨੀ। ਅਤਿ ਉੱਤਮ ਪਦਵੀ ਤਿਹ ਦੀਨੀ ॥੬੧॥ 


ਭਯੋ ਮੁਰੀਦ ਸ਼ੇਖ ਤਬ ਗੁਰ ਕੋ। ਬੰਦੇ ਚਰਨ ਪ੍ਰੇਮ ਕਰ ਉਰ ਕੋ। 
ਕਿਤਕ ਦਿਵਸ ਤਿਨ ਰਾਖ੍ਯੋ ਡੇਰਾ । ਨਿਤਪ੍ਰਤਿ ਕਰਹੀ ਭਾਉ ਘਨੇਰਾ॥੬੨॥ 


ਬਹੁਰੋ ਬਿਦਾ ਹੋਇ ਬਰਿਆਈ। ਕੀਨ ਪਯਾਨੋ? ਸ੍ਰੀ ਜਗ ਸਾਈਂ। 
ਅਬ ਜੋ ਹੋਵਹਿ ਕਥਾ ਅਗਾਰੀ। ਭਾਖੋਂ ਅਗਲੇ ਧਯਾਉ'? ਮਝਾਰੀ॥੬੩॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤਾਰਧੇ “ਸ਼ੇਖ ਬ੍ਰਹਮ ਕੋ ਪੁਸੰਗ” ਬਰਨਨੰ ਨਾਮ ਤੇਤੀਸਮੋ 
ਧਯਾਇ ॥੩੩॥ 


5॥। 500 38001 5000। 2। 0੫” ੧3॥1015॥00੫6%01&00। 


ਅਧਿਆਇ 33 ਸੇਖ਼ ਇਬ੍ਰਾਹੀਮ, ਫ਼ਰੀਦ ਸਾਨੀ ਨਾਲ ਗੋਸ਼ਟ 


ਉਨ੍ਹਾਂ ਸਾਹਮਣੇ ਬਹੁਤ ਵਾਕ ਉਚਾਰੇ ਅਤੇ ਕਿਹਾ, “ਹੁਣ ਮੈਨੂੰ ਆਪਣੇ ਸੇਵਕ ਸਮਾਨ ਜਾਣੋ। ” 
ਸ਼ੇਖ ਕੋਲੋਂ ਵਾਕ ਸੁਣ ਕੇ ਗੁਣਾਂ ਦੀ ਖਾਣ (ਗੁਰੂ ਜੀ) ਨੇ ਇੱਕ ਸਲੋਕ ਉਚਾਰਨ ਕੀਤਾ ॥੫੮॥ 


ਸ਼ਲੌਕ ੫ਾਤਸ਼ਾਨੀ ੫ਇਲਾੰ 

ਕਾਮ' ਦਾ ਰੂਪ (ਨੰੱਦਰਤਾ) ਨਾਲ ਤੇਂ ਡੱਟ ਦਾ ਨੁਆਦ ਨਾਲ਼ ਸਬੰਧ ਹੈ/ ਲਾਲਲਾੀ (ਆਫਣਨ£) ਹਨ ਨਾਲ 
&ਲ-/ੈਲ ਕੇ /ਏੱਕ ਨਪ' ਹੋਏਆ ਹੁੰਦਾ ਹੈ/ ਸਣ ਵਾਲੇ ਨੂੰ ਤੰਨ (ਨੱੜ) ਥਾਂ ਨੀ ਪਲੰਘ ਹੈ/ ਕਰੌਧਾ 
ਭੱਕਟਾ ਹੈ, ਕਰਹ ਦੀ ਝਕਫਾਸ਼ ਨਾਨ ਦੋਸਤਾ ਹੈ/ ਉਹ ਝਆਰ ਹੁੰਦਾ ਹੈ ਤੇ ਅੰਨਾ (ਅਆਨਆਨ?) ਹੋ ਕੇ 
ਡੱਕੜਾਂ £/ਟਟਾ ਹੈ (ਭਕਫਾਸ਼ ਕਰਦਾ ਹੈ?/ ਹੇ ਨਾਨਕ? ਦੁੱਆ' ਗਹੇਣਾ ਭਲਾ ਹੈ/ ਨਾਮ ਦੇ ਝਕੀਰ ਸ਼ਾਰਾ 
ਕੁੜ ਸੋਂ ਨੂਹਿ' ਬੋਲਦਾ ਹੈ, /ਨੈਰਾਘਰਾ ਗੰ ਹੀ ਹੈ/ (ਡ. ਨੰ ਸਾਨੈੜ, ਪੰਨਾਂ 7255) 
ਦੋਹਰਾ 


“ਕਾਮੀ? (ਕਾਮ ਦੇ ਅਸਰ ਵਾਲਾ) ਦੀ ਸੁੰਦਰਤਾ ਨਾਲ ਭੁੱਖੇ ਦੀ ਸੁਆਦ ਨਾਲ, ਲੋਭੀ? ਦੀ ਧਨ 
ਨਾਲ ਪ੍ਰੀਤੀ” ਹੂੰਦੀ ਹੈ, ਜਿਵੇ' ਉਨੀਂਦਰੇ? ਦਾ ਪਲੰਘ ਨਾਲ ਲਗਾਉ ਹੈ, ਤਿਵੇ' ਭਗਤਾਂ ਨੂੰ ਹਮੇਸ਼ਾ 
ਹਰੀ ਬਾਰੇ ਵਰਣਨ ਨਾਲ ਪ੍ਰੇਮ ਹੁੰਦਾ ਹੈ। ॥੫੯॥ 


ਚੌਪਈ 

ਤੁਹਾਡੇ ਬਚਨ ਮੇਰੇ ਮਨ ਨੂੰ ਭਾਏ£ ਹਨ। ਜੋ (ਹਰੀ ਦੀ ਚਰਚਾ ਬਾਰੇ) ਪੁੱਛਣਾ ਚਾਹੁੰਦੇ ਹੋ, ਫੇਰ 
ਦੱਸ ਦੇਵਾਂਗਾ। ” ਇਉਂ ਸੁਣ ਕੇ ਸ਼ੇਖ, ਮੁੜ ਪ੍ਰਭੂ ਬਾਰੇ ਗੁਰੂ ਨਾਨਕ ਜੀ ਨਾਲ ਕਥਨ ਕਰਦਾ 
ਰਿਹਾ। ॥੬੦॥ 


ਸ਼ੇਖ ਫਰੀਦ ਜੀ ਦੇ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਕਥਾ ਵਧਣ” ਦੇ ਡਰ ਕਾਰਨ 
ਵਰਣਨ ਨਹੀਂ ਕੀਤਾ। ਆਸਾ ਦੀ ਵਾਰ ਦੀ ਕੁਝ ਰਚਨਾ ਉਥੇ ਕੀਤੀ। ਉਸ ਪੀਰ ਨੂੰ ਗੁਰੂ ਜੀ 
ਨੇ ਸ੍ਰੇਸ਼ਟ ਸਨਮਾਨ ਬਖ਼ਸ਼ਿਆ। ॥੬੧॥ 


ਉਸ ਵੇਲੇ ਸ਼ੇਖ ਗੁਰੂ ਜੀ ਦਾ ਸੇਵਕ ਬਣ ਗਿਆ। ਹਿਰਦੇ ਵਿੱਚ ਪ੍ਰੇਮ ਰੱਖ ਕੇ ਗੁਰੂ ਜੀ ਦੇ ਚਰਨਾਂ 
ਵਿੱਚ ਨਮਸਕਾਰ ਕੀਤੀ। ਕਿੰਨੇ ਦਿਨ ਗੁਰੂ ਜੀ ਨੇ ਉਥੇ ਨਿਵਾਸ ਕੀਤਾ ਅਤੇ ਹਮੇਸ਼ਾ ਬਹੁਤ 
ਪ੍ਰੇਮ ਵਿਖਾਉਂਦੇ ਰਹੇ। ॥੬੨॥ 


ਮੁੜ ਜ਼ੋਰੋ-ਜ਼ੋਰੀ ਗੁਰੂ ਜੀ ਵਿਦਾ ਹੋ ਗਏ ਅਤੇ ਜਗਤ ਦੇ ਮਾਲਕ (ਗੁਰੂ ਜੀ) ਨੇ ਅੱਗੇ ਜਾਣ 
ਲਈ ਚਾਲੇ? ਪਾ ਦਿੱਤੇ। ਹੁਣ ਜੋ ਅਗਾਂਹ ਕਥਾ ਹੋਵੇਗੀ, ਉਸ ਨੂੰ ਅਗਲੇ ਅਧਿਆਇ ਵਿੱਚ 
ਕਥਨ ਕਰਾਂਗਾ। ॥੬੩॥ 

ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਸੇਖ ਬ੍ਰਹਮ ਦਾ ਪ੍ਰਸੰਗ” ਨਾਮੀ ਤੇਤੀਵਾਂ 
ਅਧਿਆਇ ਸਮਾਪਤ ਹੋਇਆ। 


5।। 53000 38000 50101 । ੬099 ਸਰ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਾਰ 


ਗੁਰੂ ਜੀ ਪਾਕਪਟਨ ਪਹੁੰਚੇ ਜਿੱਥੇ ਸ਼ੇਖ ਬ੍ਰਹਮ, ਬਾਬਾ ਫਰੀਦ ਦੀ ਗੱਦੀ ਦੇ ਜਾਨ- 
ਨਸ਼ੀਨ ਸਨ। ਉਸ ਸ਼ੇਖ ਦੇ ਇੱਕ ਮੁਰੀਦ ਨੇ ਗੁਰੂ ਜੀ ਤੋਂ ਇੱਕ ਸਲੋਕ ਸੁਣ ਕੇ ਪਰਸੰਨਤਾ 
ਜ਼ਾਹਿਰ ਕੀਤੀ ਅਤੇ ਜਾ ਕੇ ਆਪਣੇ ਪੀਰ ਨੂੰ ਵੀ ਗੁਰੂ ਜੀ ਬਾਰੇ ਦੱਸਿਆ। ਫਿਰ ਗੁਰੂ ਜੀ 
ਨੇ ਉਨ੍ਹਾਂ ਨੂੰ ਦੱਸਿਆ ਕਿ ਖੁਦਾ ਤਾਂ ਇੱਕ ਹੀ ਹੈ ਤੇ ਉਹੋ ਸਭ ਦਾ ਕਰਤਾ ਹੈ। ਪੱਖਪਾਤ ਵਿੱਚ 
ਉਲਝਿਆ ਮਨੁੱਖ ਹੀ ਜਾਤਾਂ ਦੀਆਂ ਦੋ ਵੰਡਾਂ ਜਾਣਦਾ ਹੈ। ਪੀਰ ਨੇ ਕਿਹਾ ਕਿ ਤੁਸੀਂ ਇੱਕ ਖ਼ੁਦਾ 
ਜਿਹੜਾ ਆਖਦੇ ਹੋ, ਉਹ ਕਿਵੇਂ ਪਾਇਆ ਜਾਵੇ? ਕੀ ਉਹ ਬਸਤਰ ਉਤਾਰ ਕੇ, ਪਰਿਵਾਰ 
ਦਾ ਮੋਹ ਤਿਆਗ ਕੇ, ਜੰਗਲ ਵਿੱਚ ਚਲਾ ਜਾਵੇ? ਕੀ ਉਹ ਕੰਬਲੀ ਦੀ ਗੋਦੜੀ ਗਲ ਵਿੱਚ ਪਾ 
ਲਵੇ, ਘਰ-ਪਰਿਵਾਰ ਤੋਂ' ਦੂਰ ਰਹੇ? ਜਿਸ ਢੰਗ ਨਾਲ ਪ੍ਰਭੂ ਦਾ ਮਿਲਾਪ ਹੋ ਜਾਵੇ। ਉਹੋ ਆਖੋ 
ਤਾਂ ਜੁ ਹੋਰ ਨੂੰ ਉਹ ਛੱਡ ਦੇਵੇ। ਪਰ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਪਰਮਾਤਮਾ ਪਾਉਣ ਵਾਸਤੇ 
ਘਰ-ਗ੍ਰਿਹਸਤੀ ਛੱਡਣ ਦੀ ਲੋੜ ਨਹੀਂ। ਚੰਗੇ ਅਚਾਰ ਵਾਲੀ ਜੀਵ ਇਸਤਰੀ (ਆਤਮਾ) 
ਆਪਣੇ ਪਤੀ (ਪਰਮਾਤਮਾ) ਦੀ ਸੇਵਾ ਵਿੱਚ ਹੀ ਖੁਸ਼ ਰਹਿੰਦੀ ਹੈ ਅਤੇ ਪਤੀ ਰੂਪੀ ਪਰਮਾਤਮਾ 
ਵੀ ਉਸ ਨੂੰ ਹੀ ਭੋਗਦਾ ਹੈ। 

ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਅਨੰਦਿਤ ਹੋ ਕੇ, ਸ਼ੇਖ, ਗੁਰੂ ਜੀ ਦਾ ਸੇਵਕ ਬਣ 
ਗਿਆ। ਉਸ ਨੇ ਹਿਰਦੇ ਵਿੱਚ ਪਰੇਮ ਰੱਖ ਕੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ। 
ਕਿੰਨੇ ਦਿਨ ਗੁਰੂ ਜੀ ਨੇ ਉਸ ਕੋਲ ਨਿਵਾਸ ਰੱਖਿਆ। ਫਿਰ ਗੁਰੂ ਜੀ ਅੱਗੇ ਜਾਣ ਲਈ ਵਿਦਾ 
ਹੋ ਗਏ। 


5॥ 5800੫ ਹ801500 3 ੬0੦) `”' _ ।੧&॥0੧੫1॥0੫)6%01।.00।॥ 


5।। 53000 38001 50101 ਹ। ੬099 


ਅਧਿਆਇ 33 ਸੇਖ਼ ਇਬ੍ਰਾਹੀਮ, ਫ਼ਰੀਦ ਸਾਨੀ ਨਾਲ ਗੋਸ਼ਟ 


(1) ਪਾਕਪਟਨ ਪਾਕਿਸਤਾਨ ਦੇ ਜ਼ਿਲ੍ਹੇ ਮਿੰਟਗੁਮਰੀ ਵਿੱਚ ਇੱਕ ਪ੍ਰਸਿੱਧ ਨਗਰ ਹੈ। ਇੱਥੇ 
ਬਾਬਾ ਫ਼ਰੀਦ ਜੀ ਰਹਿੰਦੇ ਸਨ। ਇਸ ਨਗਰ ਦਾ ਪੁਰਾਣਾ ਨਾਂ ਅਜੋਧਨ ਸੀ। ਸ਼ਹਿਰ ਤੋ' ਪੱਛਮ 
ਵੱਲ ਚਾਰ ਕੁ ਮੀਲ 'ਤੇ ਗੁਰਦੁਆਰਾ “ਨਾਨਕਸਰ” ਹੈ। 


(2) ਸ਼ੇਖ਼ ਫ਼ਰੀਦ ਦੇ ਚੇਲੇ ਇਬਰਾਹੀਮ ਹੋਏ ਹਨ, ਜਿਨ੍ਹਾਂ ਨੂੰ ਕਿ ਜਨਮ-ਸਾਖੀਆਂ ਵਿੱਚ ਸ਼ੇਖ਼ 
ਬ੍ਰਹਮ ਲਿਖਿਆ ਹੈ। ਇਨ੍ਹਾਂ ਦੀ ਮੁਲਾਕਾਤ ਗੁਰੂ ਨਾਨਕ ਸਾਹਿਬ ਨਾਲ ਦੋ ਵਾਰ ਹੋਈ ਸੀ।ਇਹ 
ਫ਼ਰੀਦ ਸਾਨੀ, ਬਲ ਰਾਜਾ, ਸਾਲਿਸ ਫ਼ਰੀਦ ਆਦਿ ਨਾਵਾਂ ਨਾਲ ਵੀ ਜਾਣੇ ਜਾਂਦੇ ਹਨ। ਪਰ ਸ੍ਰੀ 
ਗੁਰ ਨਾਨਕ ਪ੍ਰਕਾਸ਼ ਅਤੇ ਮਹਿਮਾ ਪ੍ਰਕਾਸ਼ ਵਿੱਚ ਇਨ੍ਹਾਂ ਦਾ ਨਾਂ ਸ਼ੇਖ ਬ੍ਰਹਮ ਅਤੇ ਤਵਾਰੀਖ 
ਗੁਰੂ ਖਾਲਸਾ ਵਿੱਚ ਸ਼ੇਖ਼ ਇਬਰਾਹੀਮ ਹੀ ਵਰਤਿਆ ਹੈ। ਸ਼ੇਖ਼ ਬ੍ਰਹਮ ਜੀ ਦਾ ਦੇਹਾਂਤ ਸੰਮਤ 
1610 ਵਿੱਚ ਹੋਇਆ, ਸੋ ਇਹ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਸਨ। ਸ੍ਰੀ ਗੁਰੂ ਗ੍ਰੰਥ 
ਸਾਹਿਬ ਜੀ ਵਿੱਚ ਦਰਜ ਬਾਬਾ ਫ਼ਰੀਦ ਜੀ ਦੀ ਬਾਣੀ, ਗੁਰੂ ਨਾਨਕ ਸਾਹਿਬ ਨੂੰ, ਸ਼ੇਖ਼ ਬ੍ਰਹਮ 
ਰਾਹੀ' ਹੀ ਪ੍ਰਾਪਤ ਹੋਈ ਸੀ।ਵਿਸਥਾਰ ਲਈ ਵੇਖੋ, ਪ੍ਰਸਤਾਵਨਾ। 


(3) ਪੁਰਾਤਨ ਜਨਮਸਾਖੀ ਵਿੱਚ ਇਸ ਦਾ ਨਾਮ “ਕਮਾਲ” ਦਿੱਤਾ ਹੈ। 


(੯੫) ਯੂਨਿਟ ਨੰਬਰ 15 ਨਾਲ ਦਿੱਤਾ ਸਲੋਕ ਤਾਂ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਪਰ 
ਇਸ ਨਾਲ ਮਿਲਦਾ-ਜੁਲਦਾ ਹੀ ਇੱਕ ਹੋਰ ਸਲੋਕ ਗੂਜਰੀ ਦੀ ਵਾਰ ਵਿੱਚ, ਗੁਰੂ ਅਮਰਦਾਸ ਜੀ 
ਦਾ ਹੈ:- 
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ 
ਅਵਰੁ ਦੂਜਾ ਕਿਉ ਸੇਵੀਐ ਜੰਮੇ ਤੈ ਮਰ ਜਾਇ ॥ 
(ਗੁ. ਗ੍ਰੰ. ਸਾਹਿਬ, ਪੰਨਾ 509) 


161 
੧੧3੧085॥0600118.60।। 


(ਗੁਰਮੁਖ ਤੋ' ਸੁਣਕੇ ਨਾਮ ਜਪਨ ਦਾ ਫਲ। ਬਗ਼ਦਾਦ, ਦਸਤਗੀਰ ਪੀਰ-ਉਧਾਰ) 


ਦੋਹਰਾ 
ਸਰਬ ਰਸਨ! ਤੇ ਰਸ ਭਲਾ ਸਾਦ£ ਲੇਇ ਜੋ ਕੋਇ॥ 
ਸ੍ਰੀ ਗੁਰਮੁਖ ਤੇ ਨਾਮ ਸੁਨਿ ਜਪਹਿ ਸਦਾ ਸੁਖ ਹੋਇ॥੧॥ 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਸ੍ਰੀ ਅੰਗਦ ਸੁਨ ਕਥਾ ਰਸਾਲਾ=।ਜਿਸ ਮਹਿ ਮਾਰਗ ਮੁਕਤ ਬਿਸਾਲਾ। 
ਦੀਨ ਬੰਧੁ ਕੀਨੋ ਪ੍ਰਸਥਾਨਾ।ਜਹਾਂ ਦੇਸ਼ ਬਗ਼ੁਦਾਦ"? ਮਹਾਨਾ॥੨॥ 


ਦਸਤਗੀਰ£'2? ਤਹਿ' ਪੀਰ ਰਹੇਹੀ । ਸਭ ਨਰ ਤਿਹ ਕੀ ਸੇਵ ਕਰੇਹੀਂ। 
ਆਇਸੁ ਬਿਖੈ ਰਹਤ ਦਿਨ ਰਾਤੀ। ਤਿਸ ਮਹਿਂ ਅਜ਼ਮਤ ਬਡ ਬੱਖਯਾਤੀ॥੩॥ 


ਜਸ ਉਪਦੇਸ਼ ਦੇਤ ਤਿਸ ਦੇਸ਼ਾ । ਤਸ ਕਰਹੀ ਸਭ ਸਹਿਤ ਨਰੇਸ਼ਾ”। 
ਜਾਂਕੇ ਬਹੁਤ ਮੁਰੀਦ ਅਗਾਰੀ। ਸੇਵਹਿ' ਸਦ ਆਇਸੁ ਅਨੁਸਾਰੀ॥੪॥ 


ਤਿਹ ਕੋ ਮਾਨ ਹਰਨ” ਗੁਨ ਖਾਂਨੀ । ਪ੍ਰਾਪਤਿ ਭਏ ਜਹਾਂ ਰਜਧਾਨੀ। 
ਪੁਰ ਤੇ ਵਹਿਰ ਰੁਚਿਰ ਜਲ ਹੇਰਾ । ਬੈਠ ਗਏ ਤਹਿ ਕਰਿਕੈ ਡੇਰਾ॥੫॥ 


ਜਬ ਇਕ ਰਜਨੀ£ ਸਕਲ ਬਿਤਾਈ।ਜਾਗੇ ਪ੍ਰਭੂ ਭੋਰ ਹੈ ਆਈ। 
ਕਰ ਇਸ਼ਨਾਨ ਪਢੀ ਮੁਖ ਬਾਨੀ । ਸ੍ਰੀ ਕਰਤਾਰ ਸਿਫਤ ਮਹਿ; ਸਾਂਨੀ” ॥੬॥ 


“ਲਖ ਪਾਤਾਲ ਲੱਖ ਆਕਾਸ” ਇਹ ਜਬ ਸਬਦ ਪਢਜੋ ਸੁਖਰਾਸ। 
ਏਕ ਮੁਰੀਦ ਪੀਰ ਕੋ ਆਯੰ। ਹਿਤ ਮੱਜਨਾਂ ਕੇ ਜਲ ਜਿਹ ਥਾਯੰ॥੭॥ 


ਸੁਨਕੋ ਸ਼ੋੋਨ ਮਹਿਂ ਇਹ ਪਦ??? ਤਾਂਹੀ । ਬਿਸਮ ਰਹਯੋ ਅਪਨੇ ਮਨ ਮਾਂਹੀ। 
- ਇਹੁ ਕਯਾ ਕੁਫਰ ਬਕਤ” ਹੈ ਕੋਈ । ਕਹੜੋ ਕੁਰਾਨ ਕਿਤਾਬ ਨ ਸੋਈ --॥੮॥ 


62 


5।। 53000 38000 50101 । €0%/ ੧3101500੫੧)6011.60।। 


ਅਧਿਆਇ 34 ਦਸਤਗੀਰ ਪੀਰ ਦਾ ਉਧਾਰ 


ਅਧਿਆਇ ਚੌੱਤੀਵਾਂ 


(ਨਾਮ ਜਪਣ ਦਾ ਫਲ । ਬਗਦਾਦ ਦਾ ਪਰਸੰਗ, ਦਸਤਗੀਰ ਪੀਰ ਦਾ ਉਧਾਰ) 


ਦੋਹਰਾ _ 

ਜੇ ਕੋਈ ਸੁਆਦ? ਲੈਣ (ਦਾ ਇੱਛੁਕ ਹੋਵੇ ਤਾਂ) ਸਾਰਿਆਂ ਰਸਾਂ” ਤੋਂ ਸ੍ਰੇਸ਼ਟ ਰਸ (ਸੁਆਦ ਇਹ 
ਹੈ) ਗੁਰਮੁਖ ਤੋਂ (ਵਾਹਿਗੁਰੂ ਦਾ) ਨਾਮ ਸੁਣ ਕੇ ਹਮੇਸ਼ਾ ਸਿਮਰਨ ਕਰੇ (ਤਾਂ ਸੁਆਦ ਦੇ ਨਾਲ) 
ਸੁੱਖ ਦੀ (ਵੀ) ਪ੍ਰਾਪਤੀ ਹੁੰਦੀ ਹੈ ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਗੁਰੂ ਅੰਗਦ ਦੇਵ ਜੀ! (ਅਗਾਂਹ ਦੀ) ਸੁੰਦਰ” ਕਥਾ ਸੁਣੋ। ਜਿਸ ਵਿੱਚ ਮਹਾਨ ਮੁਕਤੀ ਦਾ ਮਾਰਗ 
ਹੈ। ਜਿਥੇ ਮਹਾਨ ਦੇਸ਼ ਬਗਦਾਦ ਹੈ, ਦੀਨਾਂ ਦੇ ਸਹਾਇਕ ਗੁਰੂ ਜੀ ਉੱਥੇ ਜਾ ਪਹੁੰਚੇ। ॥੨॥ 


ਉਥੇ ਦਸਤਗੀਰ ਪੀਰ ਰਹਿੰਦਾ ਸੀ। ਸਾਰੇ ਲੋਕ ਉਸ (ਦੀ) ਸੇਵਾ ਕਰਦੇ ਸਨ। ਦਿਨ-ਰਾਤ 
ਉਸ ਦੇ ਹੁਕਮ ਵਿੱਚ ਰਹਿੰਦੇ। ਉਸ ਵਿੱਚ ਵੱਡੀ ਕਰਾਮਾਤ ਜਾਣੀ ਜਾਂਦੀ 
ਸੀ। ॥੩॥ 


ਉਸ ਦੇਸ਼ ਵਿੱਚ ਜਿਹੋ-ਜਿਹੀ ਉਹ ਪੀਰ ਆਗਿਆ ਕਰਦਾ, ਬਾਦਸ਼ਾਹ” ਸਮੇਤ ਸਾਰੇ ਲੋਕ, 
ਉਸੇ ਤਰਾਂ (ਪਾਲਣਾ) ਕਰਦੇ ਸਨ। ਜਿਸ ਦੇ ਅੱਗੇ ਬਹੁਤ (ਜ਼ਿਆਦਾ) ਸੇਵਕ ਸਨ । ਜੋ ਉਸ 
ਦੇ ਹਮੇਸ਼ਾ ਹੁਕਮ ਅਨੁਸਾਰੀ ਹੋ ਕੇ ਸੇਵਾ ਕਰਦੇ। ॥੪॥ 


ਉਸ ਪੀਰ ਦਾ ਹੰਕਾਰ ਮਿਟਾਉਣ” ਲਈ ਗੁਣਾਂ ਦੀ ਖਾਣ ਗੁਰੂ ਜੀ ਰਾਜਧਾਨੀ ਵਿਖੇ ਪਹੁੰਚ ਗਏ । 
ਨਗਰ ਤੋ ਬਾਹਰ ਸੁੰਦਰ (ਮਿੱਠਾ) ਜਲ ਵੇਖਿਆ ਤੇ ਉਥੇ ਡੇਰਾ ਲਗਾ ਕੇ ਬੈਠ ਗਏ । ॥੫॥ 


ਜਦ ਉੱਥੇ ਇੱਕ ਸਾਰੀ ਰਾਤ5 ਗੁਜ਼ਾਰ ਦਿੱਤੀ ਤਾਂ ਸਵੇਰ ਹੋਣ `ਤੇ ਗੁਰੂ ਜੀ ਜਾਗ ਪਏ। 
ਇਸ਼ਨਾਨ ਕਰਕੇ ਉਨ੍ਹਾਂ ਵਾਹਿਗੁਰੂ ਦੀ ਮਹਿਮਾ ਨਾਲ ਮਿਲੀ” ਹੋਈ ਬਾਣੀ ਮੁੱਖ ਤੋਂ ਪੜ੍ਹੀ। ॥੬॥ 


ਜਿਸ ਵੇਲੇ ਸੁੱਖਾਂ ਦੀ ਪੂੰਜੀ (ਗੁਰੂ ਜੀ) ਨੇ ਇਹ ਸ਼ਬਦ “ਲੱਖ ਪਾਤਾਲ ਲੱਖ ਅਕਾਸ਼” ਵਾਲਾ 
ਪੜ੍ਹਿਆ ਤਾਂ ਜਲ ਵਾਲੇ ਸਥਾਨ 'ਤੇ ਪੀਰ (ਦਸਤਗੀਰ) ਦਾ ਇੱਕ ਸੇਵਕ ਇਸ਼ਨਾਨ ਕਰਨ 
ਲਈ ਆਇਆ ਹੋਇਆ ਸੀ। ॥੭॥ 


ਸੇਵਕ ਨੇ ਆਪਣੇ ਕੰਨਾਂ ਨਾਲ ਉਥੇ ਇਹ (ਬਾਣੀ ਦੀ) ਤੁਕ ਸੁਣੀ । ਆਪਣੇ ਹਿਰਦੇ ਵਿੱਚ 
ਬਹੁਤ ਹੈਰਾਨ ਹੋਇਆ -ਇਹ ਕੋਈ ਕੀ ਝੂਠ (ਕੁਫ਼ਰ) ਬੋਲਦਾ? ਹੈ! ਕੁਰਾਨ ਸ਼ਰੀਫ਼ ਵਿੱਚ 
ਇਹੋ-ਜਿਹਾ ਤਾਂ ਵਰਣਨ ਨਹੀਂ ਕੀਤਾ ਹੋਇਆ-। ॥੮॥ 


5।। 58000 800 5001 0 €008163 ੧81੧0॥੪ਇ॥0੫੧॥60118.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤਰਕ ਕਰਤ ਅਸ ਗਯੋ ਸਮੀਪਾ।ਜਹਿ' ਬੈਠੇ ਬੇਦੀ ਕੁਲ ਦੀਪਾ। 
ਤਿਹ ਛਿਨ ਗਾਨ ਲਗਯੋ ਮਰਦਾਨਾ। ਵਾਇ? ਰਬਾਬ, ਸਿਫਤ ਭਗਵਾਨਾ॥ ੯॥ 


ਖਰੋ ਹੋਇ ਸੁਨ ਕੈ ਚਿਰ ਤਾਈ' । ਗਮਨਯੋ ਬਹੁਰ ਪੀਰ ਨਿਜ ਥਾਂਈ । 
ਅਵਸਰ ਪਾਇ ਸੁ ਬੂਝਨ ਕੀਨਾ। “ਹਜ਼ਰਤ! ਸੁਨਹੁ ਕੁਫਰ ਇਕ ਪੀਨਾ ॥੧੦॥ 
ਹਿੰਦੁ ਫਕੀਰ ਵਹਿਰ ਹੈ ਬੈਸਾ । ਬਕਯੋ ਬਕਾਉ ਕੁਫਰ ਤਿਨ ਐਸਾ । 

ਚੌਦਾਂ ਤਬਕ? ਕੁਰਾਨ ਬਤਾਏ । ਏਤੇ ਹੀ ਤੁਮ ਆਪ ਸੁਨਾਏ ॥੧੧॥ 


ਤਿਸਨੈ ਲੱਖ ਅਕਾਸ਼ ਪਤਾਲੇ££? । ਬਹੁਰ ਨ ਓਰਕੰ ਥਕ ਰਹਿ ਭਾਲੇ। 
ਸੁਨਕੈ ਅਚਰਜ ਮੁਝ ਮਨ ਆਵਾ । ਸਹਯੋ ਨ ਜਾਇ ਜੁ ਤਾਂਹਿ ਸੁਨਾਵਾ॥੧੨॥ 


ਲਿਖਯੋ ਖਿਲਾਫ ਕੁਰਾਨ ਦਰ੍ਮਯਾਨ£। ਕੂਰੋ ਕਿਧੋ' ਫਕੀਰ ਅਜਾਨ। 
ਇਕ ਤੋ ਇਹ ਤਿਨ ਕਹਯੋ ਅਚੰਭਾ। ਦੂਸਰ ਕੀਨ ਰਾਗ ਪ੍ਰਾਰੰਭਾ॥ ੧੩॥ 


ਤੁਮਨੇ ਸਗਰੇ ਦੇਸ਼ ਮਝਾਰੀ । ਕਰਨ ਸਰੋਦ” ਕੀਨ ਹਟਕਾਰੀ। 
ਜੇ ਸਮੀਪ ਹੁਇ ਆਇਸੁ ਭੰਗਾ । ਅਹੈ' ਦੂਰ ਸੋ ਕਰੈ ਨਿਸੰਗਾ ॥੧੪॥ 


ਦਿਨ ਪ੍ਰਤਿ ਤੇਜ ਹੋਇ ਲਘੁ ਜਾਈ। ਜੇ ਨ ਤਦਾਰਕ£ ਦਿਹੁੰ ਤਿਸ ਤਾਂਈ । 
ਇਸ ਫਕੀਰ ਨੇ ਕੁਫਰ ਉਚਾਰਾ। ਲਾਇਕ ਹੈ ਸਜਾਇ ਇਹੁ ਭਾਰਾ॥੧੫॥ 


ਜੌ ਇਸ ਕੋ ਬਰਜਹੂ? ਨਹਿ ਅਬਹੀ।ਮੁਸਲਮਾਨ ਕਾਫਰ ਹੈ ਸਬਹੀ”। 
ਦਸਤਗੀਰ ਸੁਨ ਕੈ ਅਸ ਝੇਰਾ'£।ਮਨ ਮੈਂ ਕੀਨੋ ਕ੍ਰੋਧ ਘਨੇਰਾ॥੧੬॥ 
ਆਇਸੁ ਸਗਰੇ ਨਗਰ ਪਠਾਈ। 'ਸੰਗਸਾਰ“ ਤਿਸ ਕਰੀਏ ਜਾਈ । 
ਸਬ ਚਲ ਜਾਹੁ ਨ ਲਾਵਹੁ ਦੇਰਾ।ਹੁਕਮ ਭੰਗ ਕੀਨੋ ਤਿਨ ਮੇਰਾ॥੧੭॥ 


5॥ 58000 200 5000 3 ੬0)” __।੧੫੧0॥੫॥0੫੪60081.60। 


ਅਧਿਆਇ 34 ਦਸਤਗੀਰ ਪੀਰ ਦਾ ਉਧਾਰ 


ਇਉਂ ਉਹ ਚਰਚਾ ਕਰਨ ਕੋਲ ਚਲਾ ਗਿਆ ਜਿਥੇ ਬੇਦੀ ਕੁਲ ਦੇ ਦੀਪਕ ਗੁਰੂ ਜੀ ਬੈਠੇ ਸਨ। 
ਉਸੇ ਪਲ ਮਰਦਾਨਾ ਰਬਾਬ ਵਜਾ£ ਕੇ ਪ੍ਰਭੂ ਦੀ ਉਪਮਾ ਗਾਉਣ ਲੱਗ ਪਿਆ। ॥੯॥ 


ਉਹ ਸੇਵਕ ਉਥ ਖੜ੍ਹਾ ਰਿਹਾ ਤੇ ਕਾਫੀ ਸਮੇਂ ਤੱਕ ਸੁਣ ਕੇ ਫੇਰ ਆਪਣੇ ਟਿਕਾਣੇ `ਤੇ ਪੀਰ ਕੋਲ ਪਹੁੰਚ 
ਗਿਆ।ਮੋਕਾ ਪਾ ਕੇ ਉਹ ਪੁੱਛਣ ਲੱਗਾ, “ਹੇ ਹਜ਼ਰਤ! ਇੱਕ ਭਾਰੀ? ਕੁਫਰ (ਝੂਠ) ਸੁਣੋ! ॥੧੦॥ 


ਬਾਹਰ ਇੱਕ ਹਿੰਦੂ ਫ਼ਕੀਰ ਬੈਠਾ ਹੈ। ਉਸ ਨੇ ਅਜਿਹਾ ਕੁਫਰ ਭਰਿਆ ਬੋਲ ਆਖਿਆ ਹੈ। 
ਕੁਰਾਨ ਸ਼ਰੀਫ਼ ਵਿੱਚ ਚੌਦਾਂ-ਲੋਕ" ਖੰਡ ਦੱਸੇ ਗਏ ਹਨ। ਇੰਨੇ ਹੀ, ਤੁਸੀਂ ਖ਼ੁਦ ਸਾਨੂੰ ਸੁਣਾਏ 
ਹਨ। ॥੧੧॥ 


ਉਸ (ਗੁਰੂ ਜੀ) ਨੇ ਦੱਸਿਆ ਹੈ ਕਿ ਲੱਖਾਂ ਅਕਾਸ਼, ਲੱਖਾਂ ਪਤਾਲ ਹਨ ਅਤੇ ਉਨ੍ਹਾਂ ਦਾ ਅੱਗੇ 
ਵੀ ਕੋਈ ਅੰਤ ਨਹੀਂ' ਹੈ, ਜਿਨ੍ਹਾਂ ਦੀ ਲੋਕ ਖੋਜ ਕਰਦੇ ਹਾਰ ਗਏ।ਇਹ ਸੁਣ ਕੇ ਮੇਰੇ ਹਿਰਦੇ 
ਵਿੱਚ ਹੈਰਾਨੀ ਹੋਈ। ਜੋ ਉਸ ਨੇ ਕਿਹਾ, ਉਹ ਮੇਰੇ ਤੋਂ ਸਹਿਣ ਨਹੀਂ ਹੋ ਸਕਿਆ। ॥੧੨॥ 


`ੁਰਾਨ ਦੇ ਵਿੱਚ ਜੋ ਲਿਖਿਆ ਹੈ, (ਇਹ) ਉਸ ਦੇ ਉਲਟ ਹੈ। ਇਹ ਫ਼ਕੀਰ ਜਾਂ ਤਾਂ ਬੇਸਮਝ 
ਹੈ ਜਾਂ ਝੂਠ ਬੋਲਦਾ ਹੈ। ਇੱਕ ਤਾਂ ਉਸ ਨੇ ਹੈਰਾਨਗੀ ਵਾਲੀ ਇਹ ਗੱਲ ਆਖੀ। ਦੂਜੇ (ਉਸ 
ਨੇ) ਰਾਗ ਗਾਉਣਾ ਅਰੰਭ ਕੀਤਾ ਹੈ। ॥੧੩॥ 


ਤੁਸਾਂ ਨੇ ਸਾਰੇ ਦੇਸ਼ ਵਿੱਚ ਰਾਗ ਗਾਉਣ” 'ਤੇ ਪਾਬੰਦੀ ਲਗਾਈ ਹੋਈ ਹੈ। ਜੇਕਰ ਤੁਹਾਡੇ ਕੋਲ 
ਹੀ ਤੁਹਾਡੇ ਹੁਕਮਾਂ ਦੀ ਉਲੰਘਣਾ ਹੋਵੇਗੀ ਤਾਂ ਫੇਰ ਦੂਰ ਦੇਸ਼ ਵਿੱਚ ਸਭ, ਬਿਨਾਂ ਭੈਅ ਦੇ 
ਮਨਮਰਜ਼ੀ ਕਰਨਗੇ। ॥੧੪॥ 


ਜੇਕਰ ਉਨ੍ਹਾਂ ਨੂੰ ਸਜ਼ਾ ਨਹੀਂ ਦੇਵੋਗੇ ਤਾਂ ਆਪ ਦੀ ਦਿਨ ਪ੍ਰਤੀਦਿਨ ਸ਼ਕਤੀ ਘਟ ਜਾਵੇਗੀ। 
ਇਸ ਫ਼ਕੀਰ ਨੇ ਕੁਫਰ ਬੋਲਿਆ ਹੈ, (ਇਸ ਲਈ) ਇਹ ਵੱਡੀ ਸਜ਼ਾ ਦੇ ਲਾਇਕ ਹੈ। ॥੧੫॥ 


ਜੇਕਰ ਹੁਣੇ ਹੀ ਉਸ ਨੂੰ ਨਾ ਰੋਕੋਗੇ? ਤਾਂ ਮੁਸਲਮਾਨ ਸਾਰੇ ਹੀ ਕਾਫਰ ਹੋਏ ਜਾਣੋਂ । ” 
ਦਸਤਗੀਰ ਨੇ ਇਹ ਝਗੜਾ? ਸੁਣ ਕੇ ਮਨ ਵਿੱਚ ਬਹੁਤ ਕਰੋਧ ਕੀਤਾ। ॥੧੬॥ 


ਸਾਰੇ ਨਗਰ (ਵਾਸੀਆਂ) ਨੂੰ ਹੁਕਮ ਭੇਜਿਆ ਗਿਆ, ' ਜਾ ਕੇ ਉਸ ਨੂੰ ਵੱਟੇ ਮਾਰ-ਮਾਰਾਂ' ਕੇ 
ਜਾਨੋਂ ਮਾਰ ਦਿਓ । ਉਸ ਨੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ, ਤੁਰੰਤ ਸਾਰੇ ਚਲੇ ਜਾਉ, 
ਦੇਰੀ ਨਹੀਂ ਹੋਣੀ ਚਾਹੀਦੀ। ॥੧੭॥ 


165 


5।। 53000 38000 50101 ਹ। ੬009 ੧3101500੫੧)60011.60।। 


ਸਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਹੈ ਹਦੂਰ ਜਿਨਿ ਕੀਨ ਢਿਠਾਈ' ।ਦੂਰ ਭਏ ਤੇ ਕਸ ਡਰ ਪਾਈ। 
ਇਹ ਬਗ਼ਦਾਦ ਜੁ ਥਾਨ ਮਹਾਨਾ। ਤੁਰਕਾਨੋ ਕੋ ਬਡੋ ਟਿਕਾਨਾ॥੧੮॥ 


ਜੇਕਰ ਇਹਾਂ ਅਵੱਗਯਾ ਹੋਈ ।ਪੁਨ ਮਿਰਯਾਦ ਰਥੈ ਨਹਿ' ਕੋਈ”। 
ਦਸਤਗੀਰ ਕੀ ਆਇਸੁ ਪਾਏ ।ਬਾਲਕ ਸ਼ੂਢੇ ਤਰੁਨੇ£ ਧਾਏ॥ ੧੯॥ 

ਇਕ ਇਕ ਪਾਹਨ? ਸਬ ਕਰ ਲੀਨਾ । ਚਲਨ ਲਗੇ ਬਡ ਰੌਰਾ ਕੀਨਾ। 
ਸ੍ਰੀ ਨਾਨਕ ਸੁਨਕੈ ਤਿਹ ਕਾਲਾ। ਊਚੀ ਦੀਨੀ ਬਾਂਗ ਬਿਸਾਲਾ॥੨੦॥ 
“ਨਿਰੰਕਾਰ ਸਤ ਸ੍ਰੀ ਅਕਾਲਾ। ਗੁਰਬਰ ਏਕੰਕਾਰ ਕ੍ਰਿਪਾਲਾ”। 

ਸੁਨਕਰ ਬਾਂਗ ਸਰਬ ਨਰ ਨਾਰੀ। ਸੁੰਨਮੁੰਨ”" ਹੋਏ ਇਕ ਵਾਰੀ॥ ੨੧॥ 
ਜਬਹਿਂ ਬਿਲੋਕੀ ਅਜ਼ਮਤ ਪੀਨਾਂ । ਆਪਹਿਂ ਪੀਰ ਪਯਾਨੋ ਕੀਨਾ। 
ਮਾਨਵ ਬ੍ਰਦ ਲਿਏ ਨਿਜ ਸੰਗਾ। ਜੀਤਨ ਆਯੋ ਰਿਦੈ ਉਮੰਗਾ॥ ੨੨॥ 


ਨਿਜ ਅਜ਼ਮਤ ਜੜਤਾ ਸਭ ਕੇਰੀ । ਦਸਤਗੀਰ ਹਰਦੀ ਬਿਨ ਦੇਰੀ। 
ਗਰਬ ਚਲਾ ਜਹਿਂ' ਸੁਮਤਿ ਨਿਕੇਤੂ ।ਭਾਨੁ ਤੇਜ ਹਰਿ ਚਹਿ ਖੱਦਯੋਤੂ£ ॥੨੩॥ 


ਸਭ ਇਕ ਬਾਰ ਅਏ ਚਉਫੇਰੇ । ਹਿਤ ਮਾਰਨ ਕਿਯ ਭੁਜਾ੭” ਉਚੇਰੇ। 
ਇਕ ਇਕ ਪਾਹਨ ਸਭ ਕਰ ਮਾਂਹੀ। ਅਨ ਗਨ ਮਾਨਵ ਗਿਨਤੀ ਨਾਂਹੀ॥੨੪॥ 


ਜਬ ਮਨ ਬਿਥੈ ਚਹਤ ਸਭ ਮਾਰਾ। ਤਿਹ ਛਿਨ ਸ੍ਰੀ ਪ੍ਰਭੂ ਕੀਨ ਹੁੰਕਾਰਾ। 
ਠਾਢੀ ਰਹੀ ਉਚੇਰੀ ਬਾਹੈਂ। ਉਤਰਹਿ' ਤਰ ਨ,ਉਤਾਰਯੋ ਚਾਹੈਂ ॥੨੫॥ 


ਕਾਸ਼ਟ? ਕੇ ਸਮਾਨ ਸੋ ਗਾਢੀ। ਬਿਸਮ ਰਹੇ ਸਬ,ਪੀਰਾ ਬਾਢੀ। 
ਦਸਤਗੀਰ ਅਪਨੀ ਤਿਹ ਕਾਲਾ। ਕਰਾਮਾਤ ਕਰ ਰਹਿਓ ਬਿਸਾਲਾ॥ ੨੬॥ 


166 


5।। 53000 38000 50101 ਹ। €0%% ੧3101500੫੧)60011.60।। 


ਅਧਿਆਇ 34 ਦਸਤਗਰ ਪਾਰ ਦਾ ਉਧਾਰ 


ਜਿਸ ਨੇ ਕਿ ਸਾਹਮਣੇ ਆ ਕੇ ਢੀਠਤਾ! ਦਿਖਾਈ ਹੈ (ਫੇਰ) ਦੂਰ ਹੋਣ 'ਤੇ ਕਿਵੇ' ਡਰ ਪੈਦਾ 
ਕਰਾਂਗੇ? ਇਹ ਬਗਦਾਦ ਜੋ ਮਹਾਨ ਸਥਾਨ ਹੈ, ਮੁਸਲਮਾਨਾਂ ਦਾ ਵੱਡਾ ਨਿਵਾਸ (ਟਿਕਾਣਾ) 
ਹੈ। ॥੧੮॥ 


ਜੇਕਰ ਇੱਥੇ ਹੁਕਮ ਅਦੂਲੀ ਹੋ ਗਈ, ਤਾਂ ਫੇਰ ਕੋਈ ਮਰਯਾਦਾ ਨਹੀਂ ਰੱਖੇਗਾ। ” (ਪੀਰ) 
ਦਸਤਗੀਰ ਦਾ ਹੁਕਮ ਪਾ ਕੇ ਬੱਚੇ, ਬੁੱਢੇ, ਜਵਾਨ? (ਤੁਰੰਤ) ਚੱਲ ਪਏ। ॥੧੯॥ 


ਇੱਕ-ਇੱਕ ਪੱਥਰ? ਸਭ ਨੇ ਹੱਥ ਵਿੱਚ ਲੈ ਲਿਆ। ਚੱਲਦੇ ਹੋਇਆਂ ਬਹੁਤ ਰੌਲਾ ਪਾਇਆ। 
ਗੁਰੂ ਨਾਨਕ ਜੀ ਨੇ ਉਸ ਸਮੇਂ ਰੌਲਾ ਸੁਣ ਕੇ ਉੱਚੀ ਅਵਾਜ਼ ਵਿੱਚ ਲੰਬੀ ਬਾਂਗ ਦਿੱਤੀ। ॥੨੦॥ 


“ਨਿਰੰਕਾਰ ਸਤਿ ਸ੍ਰੀ ਅਕਾਲਾ, ਗੁਰਬਰ ਏਕੰਕਾਰ ਕਿਰਪਾਲਾ”, (ਇਹ) ਹੇਕ ਵਾਲੀ ਅਵਾਜ਼ 
ਸੁਣ ਕੇ ਸਭ ਆਦਮੀ-ਔਰਤਾਂ ਇੱਕ ਵਾਰ ਸੁੰਨਮੁੰਨ ਚੁਪ ਚਾਂ” ਹੋ ਗਏ ॥੨੧॥ 


ਜਿਸ ਵੇਲੇ ਪੀਰ ਨੇ ਇਹ ਭਾਰੀ5 ਕਰਾਮਾਤ ਜਾਣ ਲਈ ਤਾਂ ਪੀਰ ਆਪ ਗੁਰੂ ਜੀ ਵੱਲ ਚੱਲ 
ਪਿਆ। ਆਪਣੇ ਨਾਲ ਬਹੁਤ ਲੋਕਾਂ ਦੇ ਇੱਕਠ ਨੂੰ ਲੈ ਕੇ ਅਤੇ ਦਿਲ ਵਿੱਚ ਬਹੁਤ ਉਤਸ਼ਾਹ 
ਨਾਲ ਜਿੱਤਣ ਲਈ ਆਇਆ। ॥੨੨॥ 


ਪੀਰ ਦਸਤਗੀਰ ਨੇ ਬਿਨਾਂ ਦੇਰੀ ਤੋਂ ਆਪਣੀ ਕਰਾਮਾਤ ਨਾਲ ਸਾਰਿਆਂ (ਲੋਕਾਂ) ਦੀ ਬੇਹੋਸ਼ੀ 
ਦੂਰ ਕਰ ਦਿੱਤੀ। ਜਿਵੇਂ ਸੂਰਜ ਦੀ ਰੋਸ਼ਨੀ (ਨੂੰ) ਟਟਹਿਣਾ£ ਮਿਟਾਉਣਾ ਚਾਹੁੰਦਾ ਹੋਵੇ, ਇਵੇਂ 
ਰੰਕਾਰ ਵਿੱਚ ਭਰਿਆ ਪੀਰ, ਜਿੱਥੇ ਉੱਤਮ ਬੁੱਧੀ ਦੇ ਘਰ (ਗੁਰੂ ਜੀ) ਬੈਠੇ ਸਨ, ਉਨ੍ਹਾਂ ਵੱਲ 
ਚੱਲ ਪਿਆ। ॥੨੩॥ 


ਸਾਰੇ (ਲੋਕ) ਇੱਕੋ ਵਾਰ, ਚਾਰੇ ਪਾਸਿਆਂ ਤੋਂ ਆ ਗਏ ਤੇ ਗੁਰੂ ਜੀ ਨੂੰ ਮਾਰਨ ਵਾਸਤੇ 
ਆਪਣੀਆਂ ਬਾਹਾਂ ਉੱਚੀਆਂ ਕੀਤੀਆਂ। ਇੱਕ-ਇੱਕ ਪੱਥਰ ਸਭ ਦੇ ਹੱਥਾਂ ਵਿੱਚ ਸੀ। 
ਬੇਸ਼ੁਮਾਰ ਲੋਕ ਸਨ, ਜਿਨ੍ਹਾਂ ਦੀ ਗਿਣਤੀ ਨਹੀਂ ਸੀ ਹੋ ਸਕਦੀ। ॥੨੪॥ 


ਜਿਸ ਵੇਲੇ ਸਾਰਿਆਂ ਦੇ ਮਨਾਂ ਵਿੱਚ (ਪੱਥਰ) ਮਾਰਨ ਦੀ ਇੱਛਾ ਹੋਈ ਤਾਂ ਉਸੇ ਪਲ ਗੁਰੂ ਜੀ ਨੇ 
ਹੁੰਕਾਰਾ (ਹੰਘੂਰਾ) ਮਾਰਿਆ। ਸਭ ਦੀਆਂ ਬਾਹਾਂ ਉੱਪਰ ਕੀਤੀਆਂ ਖੜ੍ਹੀਆਂ ਹੀ ਰਹਿ 
ਗਈਆਂ। (ਬਾਹਾਂ) ਹੇਠਾਂ ਨਹੀਂ ਸੀ ਉਤਰਦੀਆਂ, (ਜੋ) ਉਤਾਰਨੀਆਂ ਚਾਹੁੰਦੇ ਸਨ। ॥੨੫॥ 


ਬਾਹਾਂ ਲਕੜੀ? ਵਾਂਗ ਗੱਡੀਆਂ ਗਈਆਂ। ਸਾਰੇ ਹੈਰਾਨ ਹੋ ਰਹੇ ਸਨ, ਬਹੁਤ ਤਕਲੀਫ ਵੱਧ 
ਗਈ। ਪੀਰ ਦਸਤਗੀਰ ਉਸ ਵੇਲੇ ਵੱਡੀ ਕਰਾਮਾਤ ਕਰਨ ਵਿੱਚ ਲੱਗਿਆ ਰਿਹਾ। ॥੨੬॥ 


167 


5।। 53000 38000 50101 । ੬0੫9 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕਛੂ ਨ ਲਗੀ ਰਹਯੋ ਪਚਿਹਾਰੀ।ਮਨ ਜਾਨੇ ਅਪਨੇ ਤੇ ਭਾਰੀ। 
ਜਿਉ ਉਡ£ ਅਲਪ ਸੁ ਕਰੈ ਮਜੇਜਾ?।ਸਵਿਤਾ ਕੋ - ਦਬਾਇ ਦਿਉ - ਤੇਜਾ॥੨੭॥ 


ਤਨਕ ਬਘੂਰਾ” ਉਰ ਗਰਬਾਯੋ ।ਸਬਲੰ ਅੰਧੇਰੀ ਸਨਮੁਖ ਜਾਯੋ। 
ਤਿਉਂ ਕਰਿ ਗੁਨਹਿ' -ਨ ਜੀਤਯੋ ਜਾਈ। ਅਬ ਬੋਲਨ ਮਹਿ ਦੇਉ' ਹਰਾਈ --॥੨੮॥ 


ਅਸ ਬਿਚਾਰ ਕੇ ਗਯੋ ਸਮੀਪਾ । ਬੈਠਯੋ ਜਹਿਂ ਬੇਦੀ ਕੁਲਦੀਪਾ। 
ਕਹਤ ਭਯੋ 'ਤੂੰ ਕੁਫਰ ਅਲਾਵਾ । ਕੋ ਹੈ' ਤੂੰ ਕਿਹ ਤੇ ਚਲ ਆਵਾ ॥੨੯॥ 


ਕਰਾਮਾਤ ਕਰ ਬਡੀ ਦਿਖਾਈ।ਲਖ ਪਤਾਲ ਨਭ ਖ਼ਬਰ ਸੁਨਾਈ। 
ਪੁਨ ਸਰੋਦ ਮਨ ਚੰਚਲ ਕਰਈ। ਸੋ ਗਾਵਨ ਕੇ ਕਿਉਂ ਅਨੁਸਰਈ£?॥ ੩੦॥ 


ਬੇਮਿਰਜਾਦਾ ਦੁਊ ਤੈ ਕੀਨਾ। ਯਾਂਤੇ ਹਮ ਦਰਵੇਸ਼ ਨ ਚੀਨਾ। 
ਇਨ ਕੇ ਉੱਤਰ ਆਪ ਉਚਾਰਹੂ । ਨਤੁਰ ਦੇਸ਼ ਤੇ ਵਹਿਰ ਸਿਧਾਰਹੁ  ॥ ੩੧॥ 


ਗੰਜਨ ਗਰਬ ਗੁਰੂ ਗੁਨਖਾਨੀ। ਦਸਤਗੀਰ ਸੰਗ ਭਾਖੀ ਬਾਨੀ। 

“ਜਿਹ ਸਰੋਦ ਕੀ ਨਿੰਦ ਉਚਾਰੀ। ਤਿਹ ਕੀ ਰੀਤ ਸੁਨੋ ਸੁਖਕਾਰੀ॥ ੩੨॥ 
ਸ੍ਰੀ ਕਰਤਾਰ ਸਿਫਤ ਮਹਿ ਗਾਵੈਂ। ਬਸ ਜੈਹੈ ਮਨ ਬਹੁਰ ਕਮਾਵੈ'। 

ਸੁਨਹਿ' ਰਾਗ ਰਸ ਲੇਵਨ ਕਾਰਨ।ਹ੍ਹੈ ਤਿਸ ਮਹਿ' ਹਰਿ ਨਾਮ ਉਚਾਰਨ॥੩੩॥ 


ਹਿਰਦੇ ਹੁਲਸਾਵਹਿੰ ਜੱਗਯਾਸੀ । ਰਚਹਿੰ ਸੰਗ ਸ੍ਰੀ ਪ੍ਰਭੁ ਅਬਿਨਾਸ਼ੀ। 
ਕਲਿ ਮਹਿਂ ਹੋਤ ਉਪਾਇ ਨ ਔਰੈ । ਕੀਰਤਿ ਕਰ ਇਉਂ ਤਰਹਿ' ਕਰੋਰੈ2॥ ੩੪॥ 


ਯਾਂਤੇ ਰਾਗ ਰੀਤਿ ਹਮ ਕੀਨੀ।ਰਸ ਹਿਤ,ਸਿਫਤ ਜਾਇ ਮਤਿ ਭੀਨੀ। 
ਕਹਿਓ ਜੁ ਤੁਮ -- ਚੰਚਲ ਮਤਿ ਕਰਹੀ । ਬਿਸ਼ੈ ਬਿਖੈ ਮਨ ਕੋ ਸੰਚਰਹੀਂ! --॥੩੫॥ 


168 


5।। 53000 38001 50101 ਹ। ੬099 ੧3101500੫੧)6011.60।। 


ਅਧਿਆਇ 34 ਦਸਤਗੀਰ ਪੀਰ ਦਾ ਉਧਾਰ 


ਥੱਕ ਕੇ (ਪੀਰ) ਹਾਰ ਗਿਆ, ਉਸ ਤੋ ਕੁਝ ਨਹੀਂ ਹੋ ਸਕਿਆ। ਮਨ ਵਿੱਚ ਜਾਣ ਲਿਆ, 
(ਗੁਰੂ ਜੀ) ਉਸ ਤੋ ਜ਼ਿਆਦਾ ਤਾਕਤ ਵਾਲੇ ਹਨ। ਜਿਵੇਂ' ਤੁੱਛ ਤਾਰਾ? ਹੰਕਾਰ” ਕਰੇ (ਕਿ) 
ਸੂਰਜ ਦੇ ਤੇਜ ਨੂੰ -ਦਬਾ ਦੇਵਾਂਗਾ-। ॥੨੭॥ 


ਛੋਟਾ ਜਿਹਾ ਵਾਵਰੋਲਾ? ਹਿਰਦੇ ਵਿੱਚ ਹੰਕਾਰ ਕਰਕੇ ਤਾਕਤਵਰ? ਹਨ੍ਹੇਰੀ ਦੇ ਸਾਹਮਣੇ ਜਾਵੇ । 
ਉਸੇ ਤਰਾਂ (ਪੀਰ ਨੇ) ਸੋਚਿਆ -(ਗੁਰੂ ਜੀ ਨੂੰ) ਗੁਣਾਂ ਨਾਲ ਨਹੀਂ ਜਿੱਤਿਆ ਜਾਣਾ। ਹੁਣ 
ਚ਼ਰਚਾ ਕਰਕੇ ਹਰਾ ਦੇਵਾਂਗਾ-। ॥੨੮॥ 


ਇਉਂ ਵਿਚਾਰ ਕਰਕੇ ਜਿਥੇ ਬੇਦੀ ਕੁਲ ਦੇ ਦੀਪ (ਗੁਰੂ ਜੀ) ਬੈਠੇ ਸਨ, ਉਨ੍ਹਾਂ ਕੋਲ ਚਲਾ ਗਿਆ 
ਤੇ (ਪੀਰ) ਕਹਿਣ ਲੱਗਾ, “ਤੂੰ ਬਹੁਤ ਝੂਠ ਬੋਲ ਰਿਹਾ ਹੈ'। ਤੂੰ ਕੌਣ ਹੈ? ਕਿੱਥੋਂ ਚੱਲ ਕੇ 
ਆਇਆ ਹੈ? ॥੨੯॥ 


(ਤੂੰ) ਵੱਡੀ ਕਰਾਮਾਤ ਕਰਕੇ ਦਿਖਾਈ ਹੈ। (ਤੂੰ) ਲੱਖ ਪਾਤਾਲਾਂ ਤੇ ਅਕਾਸ਼ਾਂ (ਬਾਰੇ) ਖ਼ਬਰ ਕਹੀ 
ਹੈ। ਫੇਰ ਰਾਗ ਗਾਉਣ ਨਾਲ ਮਨ ਚੰਚਲ ਕਰ ਰਿਹਾ ਹੈਂ । ਉਸ ਗਾਉਣੇ ਦੇ ਤੂੰ ਕਿਸ ਤਰਾਂ 
ਹੱਕ 5 ਵਿੱਚ ਹੈਂ? ॥੩੦॥ 


(ਇਹ ਦੋਵੇਂ) ਕੰਮ ਤੂੰ ਬਿਨਾਂ ਮਰਯਾਦਾ” ਦੇ ਕੀਤੇ ਹਨ। ਇਸ ਲਈ ਅਸੀਂ ਅਜਿਹਾ ਕੋਈ 
ਦਰਵੇਸ਼ ਨਹੀਂ ਵੇਖਿਆ। ਇਨ੍ਹਾਂ (ਗੱਲਾਂ) ਦਾ ਤੁਸੀਂ ਆਪ ਜਵਾਬ ਦੇਵੋ, ਨਹੀਂ ਤਾਂ (ਸਾਡੇ) ਦੇਸ਼ 
ਨੂੰ ਛੱਡ ਕੇ ਬਾਹਰ ਚਲੇ ਜਾਉ। ” ॥੩੧॥ 


ਗੁਣਾਂ ਦੀ ਖਾਣ, ਹੰਕਾਰ ਨਾਸ਼-ਕਰਨ£ ਵਾਲੇ ਗੁਰੂ ਜੀ ਨੇ (ਪੀਰ) ਦਸਤਗੀਰ ਨਾਲ ਕਥਨ 
ਕੀਤਾ, “ਜਿਸ ਰਾਗ ਦੀ(ਤੁਸੀਂ)ਨਿੰਦਾ ਕੀਤੀ ਹੈ, ਉਸ ਦੀ ਅਨੰਦ ਦੇਣ ਵਾਲੀ ਰੀਤੀ ਸੁਣੋ ॥੩੨॥ 


ਪ੍ਰਭੂ ਦੀ ਵਡਿਆਈ ਵਿੱਚ ਅਸੀਂ ਰਾਗ ਗਾਉਂਦੇ ਹਾਂ। ਜੈਸੇ ਮਨ ਵਿੱਚ ਵਸ ਜਾਂਦਾ ਹੈ ਤਾਂ ਫਿਰ 
ਉਸ ਨੂੰ ਕਮਾਉਂਦੇ ਹਾਂ। ਅਨੰਦ ਮਾਣਨ ਲਈ ਰਾਗ ਸੁਣਦੇ ਹਾਂ, ਜਿਸ ਵਿੱਚ ਪ੍ਰਭੂ ਦੇ ਨਾਮ ਦਾ 
ਉਚਾਰਨ ਹੁੰਦਾ ਹੈ। ॥੩੩॥ 


ਜਿਸ ਨੂੰ ਗਿਆਨ ਪ੍ਰਾਪਤੀ ਦੀ ਇੱਛਾ ਹੁੰਦੀ ਹੈ, ਉਹ (ਉਸ ਰਾਗ ਨਾਲ) ਹਿਰਦੇ ਵਿੱਚ ਅਨੰਦਿਤ 
ਹੋ ਕੇ ਵਿਨਾਸ਼ ਰਹਿਤ ਵਾਹਿਗੁਰੂ ਵਿੱਚ ਲੀਨ ਹੋਂ ਜਾਂਦਾ ਹੈ। ਕਲਜੁਗ ਵਿੱਚ ਪ੍ਰਭੂ ਦੇ ਮਿਲਾਪ ਦਾ 
ਹੋਰ ਕੋਈ ਸਾਧਨ ਨਹੀਂ। ਇਉਂ ਕੀਰਤਨ ਕਰਕੇ ਹੀ, ਕਰੋੜਾਂ? (ਲੋਕ) ਤਰੇ ਹਨ। ॥੩੪॥ 


ਇਸ ਲਈ ਅਸੀਂ ਰਾਗ ਦੀ ਰੈਤੀ ਧਾਰਨ ਕੀਤੀ ਹੈ । ਉਸ ਦਾ ਰਸ ਲੈਣ ਹਿੱਤ (ਪ੍ਰਭੂ ਦੀ) ਸਿਫਤ 
ਵਿੱਚ ਬੁੱਧੀ ਭਿੱਜ ਜਾਂਦੀ ਹੈ। ਜੋ ਤੁਸੀਂ ਕਹਿੰਦੇ ਹੋ -ਰਾਗ ਨਾਲ ਬੁੱਧੀ ਚੰਚਲ (ਕਾਮਾਤੁਰ) ਹੋ ਜਾਂਦੀ 
ਹੈ, ਅਤੇ (ਰਾਗ) ਵਿਸ਼ੇ-ਵਿਕਾਰਾਂ ਵਿੱਚ ਮਨ ਨੂੰ ਲਗਾਉਂਦਾ? ਹੈ-। ॥੩੫॥ 


169 
5।। 53000 38000 50101 ਹ। ੬099 ੧3101500੫੧)6011.60।। 


ਸਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੋ ਤੋ ਕਾਮ ਚੇਸ਼੍ਹਾਂ ਮਾਂਹੀ । ਕਰਹਿ ਸਿਰੋਦ ਸਿ ਨਰਕ ਸਿਧਾਹੀਂ। 
ਅਬ ਦੂਸਰ ਉੱਤਰ ਸੁਨ ਕਾਨੇ।ਚੌਦਹਿ' ਤਬਕ ਕੁਰਾਨ ਬਖਾਨੇ ॥ ੩੬॥ 


ਤਿਸ ਕੋ ਕਰਨਹਾਰ ਹੈ ਜੋਊ। ਤਾਂਕੋ ਚੌਦਹਿ' ਕੀ ਸੁਧ ਹੋਊ। 
ਲਾਖਨ ਕੀ ਸੁਧ ਜਿਨ ਕਉ ਹੋਈ। ਤੇਤੀ ਭਨੈ, ਨ ਝੂਠ ਬਗੋਈ ॥ ੩੭॥ 


ਲਾਖਨ ਪਰੈ,ਨ ਓਰਕ ਕੋਈ । ਬੇਸ਼ੁਮਾਰ? ਸਾਹਿਬ ਹੈ ਸੋਈ”। 
ਦਸਤਗੀਰ ਸੁਨ ਸਾਚ ਨ ਮਾਨੀ । ਹੇਤ ਬਿਲੋਕਨ ਬੋਲਯੋ ਬਾਨੀ॥ ੩੮॥ 
“ਕਹੇ ਪ੍ਰਤੀਤ ਨ ਆਵਹਿ ਮੋਕਉ। ਦਿਹੁ ਦਿਖਾਇ ਜੇ ਹੈ ਸੂਧਾਂ ਤੋਕਉ। 

ਸੁਤ ਮੇਰੇ ਕੋ ਸੰਗ ਲਿਜਾਵਹੁ।ਜਿਤੀ ਪਹੁੱਚ ਹੈ ਤਿਤੇ£ ”) ਦਿਖਾਵਹੁ” ॥੩੯॥ 


ਸੁਨ ਕੈ ਤਿਹ ਛਿਨ ਸ੍ਰੀ ਜਗਨਾਥਾ । ਤਿਹ ਕੋ ਗਹਯੋ” ਹਾਥ ਮਹਿ ਹਾਥਾ। 
ਕਹਯੋ ਕਿ “ਲੋਚਨ ਮੂੰਦਹੁ ਦੋਈ । ਚਹਉ ਜੁ ਦੇਖ ਲੇਉ ਅਬ ਸੋਈ"॥੪੦॥ 


ਮੁੰਦ੍ਰਿਤ5 ਨੈਨ ਕਿਯ ਤਿਨ ਜਬਹੀ।ਅਪਰ ਅਕਾਸ਼ ਦਿਖਾਯੋ ਤਬਹੀ। 
ਕਿਤਕ ਦਿਵਸ ਤਿਹ ਬੀਚ ਬਿਹਾਰੇ ।ਬਹੁਰ ਔਰ ਨਭ£ ਮਾਂਹਿ ਪਧਾਰੇ ॥੪੧॥ 


ਤਿਹ ਕੋ ਦੇਖ ਕਿਤਕ ਦਿਨ ਮਾਂਹੀ । ਆਨ” ਅਕਾਸ਼ ਪਿਖਾ ਪੁਨ ਜਾਹੀ। 
ਇਸ ਬਿਧ ਸੋ ਬਹੁ ਬਰਖ ਬਿਤਾਏ ।ਲਾਖ ਅਕਾਸ਼ ਤਾਂਹਿ ਦਿਖਰਾਏ ॥੪੨॥ 


ਬਹੁਰੋ ਗਏ_ਪਤਾਲਨ£ ਮਾਂਹੀ। ਪ੍ਰਿਥਮੇ ਏਕ ਦਿਖਾਵਾ ਤਾਂਹੀ। 
ਕਿਤਕ ਦਿਨਨ ਲੌ ਫਿਰ ਕਰ ਸਾਰੇ ।ਬਹੁਰੋ ਦੁਤਿਯ ਪਤਾਲ ਪਧਾਰੇ ॥੪੩॥ 


ਸੋ ਨੀਕੀ ਬਿਧਿ ਦੀਨ ਦਿਖਾਈ। ਪੁਨ ਤੀਜੇ ਮਹਿ ਗੇ ਜਗ ਸਾਂਈ । 
ਇਸ ਬਿਧਿ ਸੋਂ ਜੇ ਲਾਖ? ਪਤਾਲਾ। ਸਰਬ ਦਿਖਾਏ ਤਾਂਹਿ ਕ੍ਰਿਪਾਲਾ॥੪੪॥ 
ਬਹੁਤ ਬਰਖ ਲਗ ਕਾਲ ਬਿਤਾਯੋ । ਬਿਚਰਤ' ਪੀਰ ਤਾਤ ਅਕੁਲਾਯੋ। 


ਹਾਥ ਬੰਦ ਕੈ ਗੁਰੂ ਅਗਾਰੀ। ਹੁਇ ਅਧੀਨ ਬਹੁ ਬਿਨੈ ਉਚਾਰੀ॥੪੫॥ 


170 


5।। 53000 38000 50101 ਹ। ੬099 ੧3101500੫੧6011.60।। 


ਅਧਿਆਇ 34 ਦਸਤਗੀਰ ਪੀਰ ਦਾ ਉਧਾਰ 


ਉਹ (ਜਿਹੜੇ) ਕਾਮ ਦੀ ਇੱਛਾ ਪੂਰਤੀ ਲਈ ਰਾਗ ਗਾਉਂਦੇ ਹਨ, ਉਹ ਨਰਕਾਂ ਨੂੰ ਜਾਂਦੇ ਹਨ। 
ਹੁਣ ਦੂਸਰਾ ਉਤਰ ਕੰਨਾਂ ਰਾਹੀਂ ਸੁਣੋ। ਕੁਰਾਨ ਨੇ ਚੌਦਾਂ ਤਬਕਾਂ (ਪਤਾਲਾਂ, ਅਕਾਸ਼ਾਂ) ਕਹੀਆਂ 
ਹਨ। ॥੩੬॥ 


ਉਸ ਕੁਰਾਨ ਦਾ ਜੋ ਕਰਤਾ ਹੈ, ਉਸ ਨੂੰ ਚੌਦਾਂ ਤਬਕਾਂ ਦੀ ਖਬਰ ਹੋਵੇਗੀ। ਜਿਨ੍ਹਾਂ ਨੂੰ ਲੱਖਾਂ (ਅਕਾਸ਼ 
ਤੇ ਪਤਾਲਾਂ) ਦੀ ਖਬਰ ਹੋਂਵੇਗੀ। ਉਨ੍ਹਾਂ ਉਤਨੇ ਹੀ ਆਖੇ ਹਨ, ਕੋਈ ਝੂਠ ਨਹੀਂ ਕਿਹਾ ॥੩੭॥ 


ਇਹ ਲੱਖਾਂ ਤੋਂ ਵੀ ਪਰੇ ਹਨ, ਉਨ੍ਹਾਂ ਦਾ ਕੋਈ ਅੰਤ ਨਹੀਂ। ਉਹ ਪ੍ਰਭੂ ਬੇਅੰਤ? ਹੈ। ” (ਪੀਰ) 
ਦਸਤਗੀਰ ਨੇ ਸੁਣ ਕੇ ਸੱਚ ਨਹੀਂ ਮੰਨਿਆ। ਦੇਖਣ ਲਈ (ਪੀਰ ਨੇ) ਆਖਿਆ। ॥੩੮॥ 


“(ਤੁਹਾਡੇ) ਕਹਿਣੇ ( `ਤੇ) ਮੈਨੂੰ ਭਰੋਸਾ ਨਹੀਂ ਹੋ ਰਿਹਾ। ਜੇਕਰ ਤੁਹਾਨੂੰ ਸੋਝੀ? ਹੈ (ਤਾਂ) ਦਿਖਾ 
ਦਿਉ। ਮੇਰੇ ਪੁੱਤਰ ਨੂੰ ਨਾਲ ਲੈ ਜਾਵੋ । ਜਿੰਨੇ ਤੁਹਾਡੀ ਪਹੁੰਚ ਵਿੱਚ ਹਨ, ਉਤਨੇ ਹੀ ਦਿਖਾ 
ਦਿਉ।”॥੩੯॥ 


ਉਸੇ ਪਲ ਜਗਤ ਦੇ ਮਾਲਕ (ਗੁਰੂ ਜੀ) ਨੇ ਸੁਣ ਕੇ ਉਸ (ਪੀਰ ਦੇ ਪੁੱਤਰ) ਦਾ ਹੱਥ (ਆਪਣੋ) 
ਹੱਥ (ਵਿੱਚ) ਪਕੜ“ ਲਿਆ ਅਤੇ ਕਿਹਾ, “ਦੋਵੇਂ ਅੱਖਾਂ ਮੀਟ ਲੈ। ਹੁਣ ਜੋ (ਲੋਕ ਦੇਖਣਾ) 
ਚਾਹੇਂ, ਉਹੀ ਦੇਖ ਲਵੀਂ। ” ॥੪੦॥ 


ਜਿਉਂ ਹੀ ਉਸ ਨੇ ਅੱਖਾਂ ਬੰਦਾ ਕਰ ਲਈਆਂ, ਉਸ ਵੇਲੇ ਉਸ ਨੂੰ ਹੋਰ ਦੂਸਰਾ ਅਕਾਸ਼ ਦਿਖਾ 
ਦਿੱਤਾ। ਕਿੰਨੇ ਹੀ ਦਿਨ ਉਸ ਵਿਚ ਵਿਚਰੇ। ਫੇਰ ਹੋਰ ਅਕਾਸ਼ਾਂ£ ਵਿੱਚ ਜਾ ਪਹੁੰਚੇ। ॥੪੧॥ 


ਜਦੋਂ ਉਸ ਨੂੰ ਦੇਖਦਿਆਂ ਬਹੁਤ ਦਿਨ ਹੋ ਗਏ ਤਾਂ ਹੋਰ ਤੇ ਹੋਰ” ਅਕਾਸ਼ ਫੇਰ ਜਾ ਕੇ ਦੇਖੇ। 
ਇਸ ਢੰਗ ਨਾਲ ਬਹੁਤ ਸਾਲ ਗੁਜ਼ਾਰੇ। ਉਸ ਨੂੰ ਲੱਖਾਂ ਅਕਾਸ਼ ਦਿਖਾ ਦਿੱਤੇ। ॥੪੨॥ 


ਫੇਰ ਪਾਤਾਲਾਂਝ ਵਿੱਚ ਗਏ। ਪਹਿਲਾਂ ਉਥੇ ਇੱਕ ਪਤਾਲ ਦਿਖਾਇਆ। ਕਾਫੀ ਦਿਨ ਸਭ ਥਾਂਵਾਂ 
`ਤੇ ਘੁੰਮ-ਫਿਰ ਕੇ ਮੁੜ ਦੂਜੇ ਪਤਾਲ ਵਿੱਚ ਜਾ ਪਹੁੰਚੇ ॥੪੩॥ 


ਉਨ੍ਹਾਂ ਸੁੰਦਰ ਢੰਗ ਨਾਲ (ਦੂਜਾ-ਪਤਾਲ) ਦਿਖਾ ਦਿੱਤਾ। ਫੇਰ ਤੀਜੇ (ਪਾਤਾਲ) ਵਿੱਚ ਜਗਤ ਦੇ 
ਮਾਲਕ (ਗੁਰੂ ਜੀ) ਗਏ। ਇਸ ਪ੍ਰਕਾਰ ਨਾਲ ਜੋ ਲੱਖਾਂ” ਪਤਾਲ ਸਨ, (ਉਹ) ਸਾਰੇ ਕਿਰਪਾ 
ਵਾਲੇ (ਗੁਰੂ ਜੀ) ਨੇ ਉਸ ਨੂੰ ਦਿਖਾ ਦਿੱਤੇ ॥੪੪॥ 


ਬਹੁਤ ਸਾਲਾਂ ਤਕ ਸਮਾਂ ਬਿਤਾਇਆ। ਘੁੰਮਦਾ-ਫਿਰਦਾਂ? ਹੋਇਆ ਪੀਰ ਦਾ ਪੁੱਤਰ (ਬਹੁਤ) 
ਵਿਆਕੁਲ ਹੋ ਗਿਆ। ਗੁਰੂ ਜੀ ਅੱਗੇ ਹੱਥ ਜੋੜ ਕੇ ਬਹੁਤ ਅਧੀਨਗੀ ਨਾਲ ਬੇਨਤੀ ਕੀਤੀ ॥੪੫॥ 


171 


5।। 53000 8001 501]10। ੬00) - ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਅੰਤ ਨ ਆਵਤ ਗੈਨ” ਪਤਾਲਾ । ਬਿਚਰਤ ਬੀਤ ਗਯੋ ਚਿਰ ਕਾਲਾ। 
ਚਲਉ ਆਪਨੇ ਅਬ ਅਸਥਾਨਾ। ਤੁਮ ਖੁਦਾਇ, ਹੋਂ ਲਖਹੁ ਨ ਆਨਾ?"॥੪੬॥ 


ਸੁਨ ਕੈ ਸ੍ਰੀ ਗੁਰ ਗਿਰਾ ਉਚਾਰੀ। ਜਿ ਕਿਛੁ ਚਾਹੁ ਹੈ ਰਿਦੈ ਮਝਾਰੀ। 
ਦੇਖਹੁ ਔਰ ਅਕਾਸ਼ ਪਤਾਲਾ। ਅੰਤ ਨਹੀ ਕਛੁ, ਰਹੇ ਬਿਸਾਲਾ ॥੪੭॥ 


ਜੇਕਰ ਅਕੁਲਾਵਾ? ਚਿਤ ਤੋਰਾ । ਚਲਯੋ ਚਹਤਿ ਹੈ ਅਪਨੇ ਨੌਰਾ। 
ਤਵ ਪਿਤ ਨਿਸਚਾ ਆਵਹਿ ਜੈਸੇ। ਕਾਰਜ ਕਰਹੁ ਆਪ ਅਬ ਤੈਸੇ॥੪੮॥ 


ਸੰਗਤ ਮਹਿਂ ਪੰਚਾਮ੍ਰਿਤ” ਹੋਈ। ਤਹਿਂ ਤੇ ਲੇਕਰ ਚਲੀਏ ਸੋਈ”। 
ਅਸ ਕਹਿ ਗਏ ਜਹਾਂ ਸਤਿ ਸੰਗਤਿ।ਬੈਠੀ ਸੰਤਨ ਕੀ ਸੁਭ ਪੰਗਤਿ॥ ੪੯॥ 
ਸ੍ਰੀ ਗੁਰ ਕੋ ਅਵਿਲੋਕਾ ਜਬਹੀ । ਉਰ ਭਰ ਹਰਖ ਉਠੇ ਸਬ ਤਬਹੀ। 


ਪਦਪੰਕਜ ਪਰ ਬੰਦਨ ਧਾਰੀ । ਬੈਠਾਰੇ ਪੁਨ ਸਭਾ ਮਝਾਰੀ॥੫੦॥ 


ਦੀਪਾਂ ਬਾਰ ਆਰਤੀ ਉਤਾਰੀ। ਪੂਜਨ ਕੀਨ ਪ੍ਰਸ਼ੰਸ ਉਚਾਰੀ। 
ਕਰ ਪੰਚਾਮ੍ਰਿਤ ਕੋ ਭਲ ਰੀਤੀ । ਕਿਯ ਅਰਦਾਸ ਖਰੇ ਯੁਤ ਪ੍ਰੀਤੀ॥੫੧॥ 


ਬਹੁਰੋ ਬਾਂਟ ਦੀਨ ਸਬ ਤਾਂਈ । ਲੀਨ ਪੀਰ ਸੁਤ ਹਰਖ ਬਢਾਈ। 
ਇਸ ਬਿਧਿ ਬਹੁ ਸੰਗਤਿ ਕੇ ਮਾਂਹੀ ।ਫਿਰੇ ਪ੍ਰਭੂ ਦਿਖਰਾਈ ਤਾਂਹੀਂ ॥੫੨॥ 


ਜਬ ਕਚਕੌਲ£ ਪੂਰ ਤਿਹ ਲੀਨਾ । ਸ੍ਰੀ ਗੁਰ ਬਹੁਰ ਪਯਾਨੋ ਕੀਨਾ। 
ਤਬ ਬਗ਼ਦਾਦ ਦੇਸ਼ ਮਹਿਂ ਆਏ। ਹੁਤੋ ਪੀਰ ਬੈਠਯੋ ਜਿਹ ਥਾਂਏ ॥੫੩॥ 


ਬੂਝਨ ਕੀਨ ਪੀਰ ਸੁਤ ਤਾਂਈ । “ਲਖ ਪਤਾਲ ਨਭ ਦੇਖੇ ਜਾਈ?। 
ਕੈ ਫਕੀਰ ਨੈ ਝੂਠ ਅਲਾਏ । ਹਟ ਕੈ ਤੂਰਨ ਤੁਮ ਚਲਿ ਆਏ”॥੫੪॥ 


ਬਿਸਮਯੋ ਦਸਤਗੀਰ ਸੁਤ ਸੁਨ ਕੈ। ਅਤਸੈ ਅਚਰਜ ਕੋ ਮਨ ਗੁਨ ਕੈ। __ 
ਕਹਨ ਲਗਜੋ 'ਹੇ ਪਿਤਾ! ਸੁਨੀਜੈ। ਇਹੁ ਦਰਵੇਸ਼ ਖੁਦਾਇ ਲਖੀਜੈ ॥੫੫॥ 


172 


5।। 53000 8000 5॥ਮਹ। ਹ। €1018/) ੧3101500੫੧)60011.60।। 


ਅਧਿਆਇ 34 ਦਸਤਗੀਰ ਪੀਰ ਦਾ ਉਧਾਰ 


“ਅਕਾਸ਼ਾਂ” ਤੇ ਪਤਾਲਾਂ ਦਾ ਤਾਂ ਕੋਈ ਅੰਤ ਨਹੀਂ ਆ ਰਿਹਾ। (ਸਾਨੂੰ) ਘੁੰਮਦਿਆਂ ਬਹੁਤ ਸਮਾਂ 
ਗੁਜ਼ਰ ਗਿਆ ਹੈ। ਹੁਣ (ਕਿਰਪਾ ਕਰਕੇ) ਆਪਣੇ ਸਥਾਨ `ਤੇ ਵਾਪਸ ਚੱਲੋ। ਤੁਸੀਂ ਖ਼ੁਦਾ 
(ਰੂਪ) ਹੋ। ਮੈਂ ਹੋਰ£ (ਕੋਈ ਤੁਹਾਡੇ ਵਰਗਾ) ਦੇਖਿਆ ਨਹੀਂ। ” ॥੪੬॥ 


ਸੁਣ ਕੇ ਗੁਰੂ ਜੀ ਨੇ ਕਿਹਾ, “ਜੇਕਰ ਹਿਰਦੇ ਅੰਦਰ ਇੱਛਾ ਹੋਵੇ, ਤਾਂ ਹੋਰ ਅਕਾਸ਼, ਪਤਾਲ 
ਦੇਖ ਲਵੋ। ਜਿਨ੍ਹਾਂ ਦਾ ਕੋਈ ਅੰਤ ਨਹੀਂ, ਬੇਸ਼ੁਮਾਰ ਹਨ। ॥੪੭॥ 


ਜੇਕਰ ਤੇਰਾ ਦਿਲ ਵਿਆਕੁਲ? ਹੋ ਗਿਆ ਹੈ ਅਤੇ ਆਪਣੇ ਸਥਾਨ `ਤੇ ਜਾਣ ਦੀ ਇੱਛਾ ਹੈ। 
ਜਿਸ ਤਰਾਂ ਤੇਰੇ ਪਿਤਾ ਨੂੰ ਭਰੋਸਾ ਹੋ ਜਾਵੇ, ਹੁਣ ਤੂੰ ਉਸੇ ਤਰਾਂ ਦਾ ਕੰਮ ਕਰ। ॥੪੮॥ 


ਸੰਗਤ ਵਿੱਚ ਕੜਾਹ-ਪਰਸ਼ਾਦ”" ਤਿਆਰ ਹੋਇਆ ਹੈ, ਉੱਥੋਂ ਉਹ ਲੈ ਕੇ ਚੱਲੀਏ। ” ਇਸ ਤਰਾਂ 
ਆਖ ਕੇ ਜਿਥੇ ਸਤਿਸੰਗਤ ਸੀ, ਉਥੇ ਗਏ। ਸੰਤਾਂ ਦੀ ਸੁੰਦਰ ਪੰਗਤ ਬੈਠੀ ਹੋਈ ਸੀ। ॥੪੯॥ 


ਜਿਸ ਵੇਲੇ (ਸੰਗਤ ਨੇ) ਗੁਰੂ ਜੀ ਨੂੰ ਦੇਖਿਆ, ਉਸ ਵੇਲੇ ਸਾਰਿਆਂ ਦੇ ਹਿਰਦੇ ਖ਼ੁਸ਼ੀ ਨਾਲ ਭਰ 
ਗਏ। (ਗੁਰੂ ਜੀ ਦੇ) ਚਰਨ-ਕਮਲਾਂ 'ਤੇ ਆ ਕੇ ਮੱਥਾ ਟੇਕਿਆ। ਫੇਰ ਗੁਰੂ ਜੀ ਨੂੰ ਮੰਡਲੀ 
ਵਿਚਕਾਰ ਬਿਠਾ ਲਿਆ। ॥੫੦॥ 


ਦੀਵੇ” ਬਾਲ ਕੇ (ਗੁਰੂ ਜੀ ਦੀ) ਆਰਤੀ ਉਤਾਰੀ। (ਗੁਰੂ ਜੀ ਦੀ) ਪੂਜਾ ਕਰਕੇ ਉਸਤਤ 
ਉਚਾਰਨ ਕੀਤੀ। ਕੜਾਹ-ਪਰਸ਼ਾਦ ਸ੍ਰੇਸ਼ਟ ਢੰਗ ਨਾਲ ਤਿਆਰ ਕੀਤਾ। ਖੜ੍ਹੇ ਹੋ ਕੇ ਪ੍ਰੇਮ 
ਸਹਿਤ ਅਰਦਾਸ ਕੀਤੀ। ॥੫੧॥ 


ਫੇਰ ਸਾਰਿਆਂ ਵਿੱਚ (ਕੜਾਹ-ਪਰਸ਼ਾਦ) ਵਰਤਾ ਦਿੱਤਾ। ਪੀਰ ਦਾ ਪੁੱਤਰ ਪਰਸ਼ਾਦ ਲੈ ਕੇ ਬਹੁਤ 
ਖੁਸ਼ ਹੋਇਆ। ਇਸ ਪ੍ਰਕਾਰ ਵੱਡੀ ਸੰਗਤ ਗੁਰੂ ਜੀ ਫਿਰੇ ਤੇ ਉਸ ਨੂੰ ਘੁੰਮ ਕੇ ਦਿਖਾਈ ॥੫੨॥ 


ਜਿਸ ਵੇਲੇ ਉਸ ਨੇ ਨੂਠਾ£ ਪੂਰਾ ਭਰ ਲਿਆ ਤਾਂ ਗੁਰੂ ਜੀ ਨੇ ਫੇਰ ਚਾਲੇ ਪਾ ਦਿੱਤੇ। ਉਹ 
ਬਗਦਾਦ ਦੇਸ਼ ਵਿੱਚ ਆ ਗਏ, ਜਿਸ ਥਾਂ 'ਤੇ ਪੀਰ ਬੈਠਿਆ ਹੋਇਆ ਸੀ। ॥੫੩॥ 


ਪੀਰ ਨੇ ਪੁੱਤਰ ਕੋਲੋਂ ਪੁੱਛਿਆ, “(ਕੀ) ਲੱਖਾਂ ਪਤਾਲ ਤੇ ਅਕਾਸ਼ ਜਾ ਕੇ ਦੇਖ ਲਏ ਹਨ? ਜਾਂ 
ਕੀ ਫ਼ਕੀਰ ਨੇ ਝੂਠ ਬੋਲਿਆ ਸੀ? ਤੁਸੀਂ ਝੱਟ-ਪੱਟ (ਹੀ) ਵਾਪਸ ਆ ਗਏ ਹੋ। ”॥੫੪॥ 


ਦਸਤਗੀਰ ਦਾ ਪੁੱਤਰ ਸੁਣ ਕੇ ਹੈਰਾਨ ਹੋ ਗਿਆ। ਬਹੁਤ ਜ਼ਿਆਦਾ ਵਾਪਰੇ ਅਚੰਭੇ ਨੂੰ ਮਨ 
ਵਿੱਚ ਬਹੁਤ ਗਿਣਤੀ-ਮਿਣਤੀ ਕਰਦਾ ਹੋਇਆ ਕਹਿਣ ਲੱਗਾ, “ਹੇ ਪਿਤਾ ਜੀ! ਸੁਣ ਲਵੇ, 
ਇਸ ਦਰਵੇਸ਼ ਨੂੰ ਖ਼ੁਦਾ ਦਾ ਰੂਪ ਜਾਣੋ। ॥੫੫॥ 


5।। 5800੫ 9801 500੧ ਹ। ੬009 73 _ ੧800181੮00/6008.60)। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤੁਮ ਤੇ ਕਹਯੋ ਕਿ ਤੂਰਨ ਆਏ । ਕਿਤੇ ਸਹਸ ਹਮ ਬਰਖ' ਬਿਤਾਏ। 
ਲੱਖ ਪਤਾਲ ਅਕਾਸ਼ ਦਿਖਾਏ। ਬਹੂਰੋ ਓਰਕ ਹਾਥ ਨ ਆਏ॥੫੬॥ 


ਗਯੋ ਹਾਰ ਅਵਿਲੋਕਯੋ ਜਬਹੀ । ਕਹਿ ਕਰਿ ਮੈਂ ਹਟ ਆਵਾ ਤਬਹੀ। 
ਜਹਿਂ'` ਕਹਿ ਸੰਗਤਿ ਇਨਕੀ ਦੇਖੀ।ਪਦ ਪੂਜਹਿ' ਕਰਿ ਪ੍ਰੀਤ ਵਿਸੇਖੀ॥੫੭॥ 


ਦਸਤਗੀਰ ਸੁਨ ਅਦਭੂਤ ਬਾਂਨੀ । ਬਿਸਮ ਰਹਯੋ -- ਕਛੂ ਜਾਤ ਨ ਜਾਨੀ। 
ਇਹ ਨਾਂ ਘਟਕਾ? ਬੀਤੀ ਦੋਊ । ਬੈਠੇ ਰਹੇ ਉਠੇ ਨਹਿ' ਕੋਊ ॥੫੮॥ 


ਬਰਖ ਅਗਿਨ ਇਹ ਕਹਿਤ ਬਿਤਾਏ ।ਲਾਖ ਪਤਾਲ ਅਕਾਸ਼ ਦਿਖਾਏ --। 
ਸਬ ਬਿਧਿ ਲਖ ਕੈ ਬਾਤ ਅਸੰਭਾ” । ਮਾਨ ਰਹਜੋ ਮਨ ਪੀਰ ਅਚੰਭਾ॥੫੯॥ 


ਰਿਦੈ ਬਿਚਾਰ ਕੀਨ ਚਿਰ ਤਾਂਈ । --ਸਭ ਪੀਰਨ ਮਹਿਂ ਮੋਰ ਬਡਾਈ। 
ਅਜ਼ਮਤ ਮਾਂਹੀ ਮੋਹਿ ਸਮਾਨਾ। ਜਗਤ ਬਿਖੇ ਕੋ ਪਿਖੋਂ ਨ ਆਨਾ॥੬੦॥ 


ਸਬਹੀ ਆਨ ਮਾਨਹੀ? ਮੋਰੀ । ਦੇਸ ਨਿਵਾਏ ਪਗ ਕਰ ਜੋਰੀ। 
ਮਮ ਅਜ਼ਮਤ ਲੇਸ ਨ ਇਸ ਆਗੈ। ਮੇਰੂ£ ਨਿਕਟਿ ਜਿਉ ਰੰਚਕ ਲਾਗੈ ॥੬੧॥ 


ਇਹੁ ਤੋ ਮਾਨੁਖ ਤਨੁ ਨਹਿ ਹੋਈ । ਅਹੈ ਖ਼ੁਦਾਇ ਧਰਯੋ ਤਨ ਸੋਈ। 
ਇਸਕੀ ਸਰਬਰ” ਹੋਇ ਨ ਕੋਊ।ਬੰਦਨ ਬਨੈ ਬੰਦ ਕਰ ਦੋਊ --॥੬੨॥ 


ਅਸ ਬਿਚਾਰ ਕੈ ਪਾਇਨ ਪਰਯੋ । ਉਰ ਕੋ ਸਕਲ ਗਰਬ ਪਰਹਰਯੋ । 
ਸਬ ਮੁਰੀਦ ਕੋ ਗਿਰਾ ਅਲਾਈ। “ਪਗ ਲਗ ਲੇਹੁ ਖ਼ਤਾ ਬਖ਼ਸ਼ਾਈ ॥੬੩॥ 


ਇਸ ਕੋ ਮਾਨੁਖ ਤਨ ਨਹਿ ਜਾਨੋ । ਅਲਹਿ ਖ਼ੁਦਾਇ ਸਰੂਪ ਪਛਾਨੋ”। 
ਲੋਗਨ ਸੁਨ ਨਿਯੋਗ$ ਨਿਜ ਪੀਰਾ । ਨਿਸਚੈ ਜਾਨਯੋ ਗੁਨੀ ਗਹੀਰਾ॥੬੪॥ 


ਪਾਇਨਿ ਆਇ ਉਤਾਇਲ ਪਰੇ! ਨਾਨਾ ਬਿਧਨ ਉਪਾਇਨਾ£ ਧਰੇ। 
ਉਤਰੀ ਅਧੋ'' ਭੂਜਾ ਸਭਹੀ ਕੀ। ਭਈ ਅਗਾਰੀ ਬਿਧਿ ਜਿਉ' ਨੀਕੀ॥੬੫॥ 


5।। 53000 38000 50101 । €0%ਊ ੧3101500੫੧)60011.60।। 


ਅਧਿਆਇ 34 ਦਸਤਗੀਰ ਪੀਰ ਦਾ ਉਧਾਰ 


ਤੁਸੀ' ਕਹਿੰਦੇ ਹੋ, ਅਸੀਂ ਜਲਦੀ ਹੀ ਵਾਪਸ ਆ ਗਏ ਹਾਂ (ਪਰ) ਅਸੀਂ ਤਾਂ ਕਈ ਹਜ਼ਾਰ 
ਸਾਲਾਂ ਬਿਤਾ ਦਿੱਤੇ । ਲੱਖਾਂ ਪਤਾਲ (ਤੇ ਲੱਖਾਂ ਹੀ) ਅਕਾਸ਼ ਦਿਖਾਏ ਹਨ। ਫੇਰ ਵੀ ਅਜੇ ਅੰਤ 
ਨਹੀ ਆ ਰਿਹਾ ਸੀ। ॥੫੬॥ 


ਜਦ ਦੇਖੇ ਤਾਂ ਦੇਖ-ਦੇਖਕੇ ਥੱਕ (ਹਾਰ) ਗਿਆ, ਤਦ ਹੀ ਮੈਂ ਬੇਨਤੀ ਕਰਕੇ ਵਾਪਸ£ 
ਆਇਆ ਹਾਂ। ਜਿੱਥੇ ਕਿਥੇ ਇਨ੍ਹਾਂ ਦੀ ਸੰਗਤ ਵੇਖੀ ਹੈ, ਜੋ ਇਨ੍ਹਾਂ ਦੇ ਚਰਨ-ਕਮਲਾਂ ਦੀ ਬਹੁਤ 
ਪ੍ਰੇਮ ਨਾਲ ਪੂਜਾ ਕਰਦੀ ਹੈ। ” ॥੫੭॥ 


ਦਸਤਗੀਰ ਅਨੋਖੀ ਵਾਰਤਾ ਸੁਣ ਕੇ ਹੈਰਾਨ ਹੋਇਆ, (ਵਿਚਾਰਨ ਲੱਗਾ) -ਸਮਝ ਨਹੀਂ ਸੀ 
ਪੈ ਰਹੀ, ਇਸ ਥਾਂ ਦੋ ਘੜੀਆਂ” ਬੀਤੀਆਂ ਹਨ। ਬੈਠੇ ਹੀ ਰਹੇ ਹਾਂ, ਕੋਈ ਨਹੀਂ ਉੱਠਿਆ॥ ੫੮ ॥ 


ਇਹ ਕਹਿੰਦਾ ਹੈ ਕਿ ਅਣਗਿਣਤ ਸਾਲ ਬਿਤਾ ਕੇ ਆਏ ਹਾਂ। ਲੱਖਾਂ ਪਤਾਲ, (ਲੱਖਾਂ) ਅਕਾਸ਼, 
ਦਿਖਾਏ ਹਨ-। ਸਾਰੀ ਗੱਲ ਅਸੰਭਵ” ਜਾਣ ਕੇ ਪੀਰ ਮਨ ਵਿੱਚ ਅਚੰਭਾ ਮੰਨ ਰਿਹਾ ਸੀ। ॥੫੯॥ 


ਹਿਰਦੇ ਵਿੱਚ ਕਾਫੀ ਦੇਰ ਵਿਚਾਰ ਕਰਦਾ ਰਿਹਾ - ਸਾਰੇ ਪੀਰਾਂ ਵਿੱਚ ਮੇਰੀ (ਬਹੁਤ) ਵਡਿਆਈ 
ਹੈ। ਕਰਾਮਾਤ ਵਿੱਚ ਮੇਰੇ ਬਰਾਬਰ ਸੰਸਾਰ ਵਿੱਚ ਕੋਈ ਦੂਸਰਾ ਨਹੀਂ ਹੈ। ॥੬੦॥ 


ਸਾਰੇ ਹੀ ਮੇਰੀ ਈਨ ਮੰਨਦੇ? ਹਨ, (ਸਾਰੇ) ਦੇਸ਼ ਜ਼ੋਰ ਨਾਲ ਕਦਮਾਂ ਵਿੱਚ ਝੁਕਾਏ ਹਨ। ਜਿਵੇਂ 
ਸੁਮੇਰ ਪਰਬਤ5 ਅੱਗੇ ਰੇਤ ਦਾ ਕਿਣਕਾ ਲੱਗ ਰਿਹਾ ਹੋਵੇ, (ਇਵੇਂ) ਮੇਰੀ ਕਰਾਮਾਤ ਇਸ ਦੇ 
ਸਾਹਮਣੇ ਰੱਤੀ-ਭਰ ਵੀ ਨਹੀਂ ਹੈ। ॥੬੧॥ 
ਇਹ ਕੋਈ ਮਨੁੱਖੀ-ਸਰੀਰ ਨਹੀਂ ਹੋ ਸਕਦਾ। ਖ਼ੁਦਾ ਨੇ ਆਪ ਹੀ ਇਹ ਰੂਪ ਧਾਰਨ ਕੀਤਾ 
ਕਰਨੀ ਬਣਦੀ ਹੈ-। ॥੬੨॥ 

ਇਉਂ' ਵਿਚਾਰ ਕੇ ਉਹ (ਗੁਰੂ ਜੀ ਦੇ) ਚਰਨ-ਕਮਲਾਂ 'ਤੇ ਪੈ (ਲਿਪਟ) ਗਿਆ। ਹਿਰਦੇ ਵਿੱਚੋਂ 
ਸਾਰਾ ਹੰਕਾਰ ਨਸ਼ਟ ਹੋ ਗਿਆ। ਸਾਰੇ ਮੁਰੀਦਾਂ ਨੂੰ ਆਖਿਆ, “ਇਨ੍ਹਾਂ ਦੇ ਚਰਨੀਂ= ਲੱਗ ਕੇ 
ਆਪਣੀ ਭੁੱਲ ਬਖ਼ਸ਼ਾਓ। ॥੬੩॥ 


ਇਨ੍ਹਾਂ ਨੂੰ ਮਨੁੱਖੀ ਜਾਮਾ ਨਾ ਸਮਝੋ। ਇਨ੍ਹਾਂ ਨੂੰ ਖੁਦਾ ਦਾ ਸਰੂਪ ਹੀ ਪਹਿਚਾਣੋ। ” ਆਪਣੇ ਪੀਰ 
ਦੀ ਆਗਿਆ? ਸੁਣ ਕੇ ਲੋਕਾਂ ਨੇ ਗੁਰੂ ਜੀ ਨੂੰ ਸੱਚਮੁੱਚ ਗੁਣਾਂ ਦੇ ਸਮੁੰਦਰ ਜਾਣਿਆ। ॥੬੪॥ 


ਮੁਰੀਦ ਅਤੇ ਹੋਰ ਲੋਕ, ਝੱਟ (ਗੁਰੂ ਜੀ ਦੇ) ਚਰਨੀਂ ਪੈ ਗਏ। ਕਈ ਤਰਾਂ ਦੀਆਂ ਭੇਟਾਵਾਂ'' ਰੱਖੀਆਂ। 
ਸਭ ਦੀ ਬਾਂਹਾਂ ਉੱਪਰ ਤੋਂ ਹੇਠਾਂ! ਆ ਗਈਆਂ ਤੇ ਪਹਿਲਾਂ ਵਾਂਗ ਠੀਕ ਹੋ ਗਈਆਂ ॥੬੫॥ 


5।। 53000 8000 50101 0। ੬0੫) '75 _ ।੧੧80011ਇ॥00੫੧6018।.60।। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤਿਹ ਛਿਨ ਸਰਧਾ ਬਧੀ ਮਹਾਨਾ । ਪੂਜਨ ਲਗਯੋ ਸਰਬ ਤੁਰਕਾਨਾਂ । 
ਪ੍ਭੁ ਸਭ ਕੋ ਦੀਨੋ ਉਪਦੇਸ਼ਾ। “ਸੱਤਿਨਾਮ ਸਿਮਰਹੁ ਜਗਤੇਸ਼ਾ ॥੬੬॥ 6$? 


ਪੱਖ ਬਾਦ£ ਕੋ ਭੂਲ ਨ ਕਰੀਏ । ਇਕ ਸ਼ੁਦਾਇ ਸਭ ਬਿਖੈ ਨਿਹਰੀਏ । 
ਕਰਹੁ ਜਿ ਦਿਢ ਅਸ ਬਿਧਿ ਅੱਭਯਾਸਾ । ਪ੍ਰਾਪਤਿ ਹੋਇ ਮੁਕਤ ਸੁਖ ਰਾਸਾ॥੬੭॥ 


ਕਿਤਕ ਦਿਵਸ ਗੁਰ ਤਹਾਂ ਗੁਜ਼ਾਰੇ। ਦੇ ਉਪਦੇਸ਼ ਅਧਿਕ ਨਰ ਤਾਰੇ। 
ਬਹੁਰ ਗਵਨ ਕੀ ਕੀਨ ਤਯਾਰੀ । ਨਮਸ਼ਕਾਰ ਤਿਹ ਚਰਨ ਹਮਾਰੀ॥੬੮॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗੁੰਥੇ ਉਤਰਾਰਧੇ “ਬਗ਼ਦਾਦ ਕੋ ਪ੍ਰਸੰਗ” ਬਰਨਨੰ ਨਾਮ ਚੌਤੀਸਮੋ 
ਧਯਾਇ ॥੩੪॥ 


5।। 53000 8000 50101 4। €0%॥ '?$  ।੧8001੧1ਇ॥00੫੧60118।.60।। 


ਅਧਿਆਇ 34 ਵਸਤਗੀਰ ਪੀਰ ਦਾ ਉਧਾਰ 


ਉਸੇ ਪਲ ਹੀ ਗੁਰੂ ਜੀ ਦੀ ਬਹੁਤ ਸ਼ਰਧਾ ਵਧੀ। ਸਭ ਮੁਸਲਮਾਨ' -ਭਾਈਚਾਰਾ (ਗੁਰੂ ਜੀ 
ਨੂੰ) ਪੂਜਣ ਲੱਗ ਪਿਆ। ਗੁਰੂ ਜੀ ਨੇ ਸਭ ਨੂੰ ਉਪਦੇਸ਼ ਦਿੱਤਾ, “ਪ੍ਰਭੂ ਦੇ ਨਾਮ ਦਾ ਸਿਮਰਨ 
ਕਰੋ। ॥੬੬॥ 


ਕਦੇ ਭੁੱਲ ਕੇ ਵੀ ਪੱਖਬਾਜ਼ੀ? ਨਹੀਂ ਕਰਨੀ। ਸਾਰਿਆਂ ਵਿੱਚ ਇੱਕੋ ਖ਼ੁਦਾ (ਦਾ ਰੂਪ) ਦੇਖੋ। 
ਜੋ ਇਸ ਪ੍ਰਕਾਰ ਵਿਧੀ ਨਾਲ ਦ੍ਰਿੜ੍ਹ ਅਭਿਆਸ ਕਰੇਗਾ, ਉਸ ਨੂੰ ਸੁੱਖਾਂ ਦੀ ਪੂੰਜੀ, ਭਾਵ ਮੁਕਤੀ 
ਪ੍ਰਾਪਤ ਹੋ ਜਾਵੇਗੀ।” ॥੬੭॥ 


ਗੁਰੂ ਜੀ ਨੇ ਉਸ ਥਾਂ ਕੁਝ ਦਿਨ ਗੁਜ਼ਾਰੇ। ਆਪਣੀ ਸਿੱਖਿਆ ਦੇ ਕੈ ਬਹੁਤ ਲੋਕਾਂ ਦਾ ਉਧਾਰ 
ਕੀਤਾ। ਫੇਰ ਚੱਲਣ ਦੀ ਤਿਆਰੀ ਕੀਤੀ। ਉਨ੍ਹਾਂ ਦੇ ਚਰਨ-ਕਮਲਾਂ ਨੂੰ ਸਾਡੀ ਨਮਸਕਾਰ 
ਹੈ। ॥੬੮॥ ਰ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਬਗਦਾਦ ਦਾ ਪਰਸੰਗ”” ਨਾਮੀ ਚੌਤੀਵਾਂ 
ਅਧਿਆਇ ਸਮਾਪਤ ਹੋਇਆ। 


5।। 53000 38000 50101 ਹ। ੬0੫9 ਕਰ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਾਰ 

ਪੀਰ ਦਸਤਗੀਰ ਦਾ ਹੰਕਾਰ ਤੋੜਨ ਲਈ ਗੁਰੂ ਜੀ ਬਗਦਾਦ ਪਹੁੰਚ ਗਏ। ਉੱਥੇ ਰਾਤ ਗੁਜ਼ਾਰ ਕੇ, 
ਸਵੇਰੇ ਗੁਰੂ ਜੀ ਜਾਗ ਪਏ ਤੇ ਇਸ਼ਨਾਨ ਕਰਕੇ ਵਾਹਿਗੁਰੂ ਦੀ ਮਹਿਮਾ ਵਾਲੀ ਬਾਣੀ ਪੜ੍ਹਨ ਲੱਗੇ। ਜਿਸ ਵੇਲੇ 
ਗੁਰੂ ਜੀ ਨੇ ਬਾਣੀ ਦੀ ਇਹ ਤੁਕ, “ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ” ਉਚਾਰਨ ਕੀਤੀ ਤਾਂ ਜਲ 
ਵਾਲੇ ਸਥਾਨ `ਤੇ ਪੀਰ ਦਸਤਗੀਰ ਦਾ ਇੱਕ ਸੇਵਕ ਇਸ਼ਨਾਨ ਕਰਨ ਲਈ ਆਇਆ ਹੋਇਆ ਸੀ । ਉਹ 
ਇਹ ਤੁਕ ਸੁਣ ਕੇ, ਬਹੂਤ ਹੈਰਾਨ ਹੋਇਆ ਕਿ ਇਹ ਕੁਫਰ ਕੀ ਆਖ ਰਿਹਾ ਹੈ? ਉਸ ਨੇ ਸਾਰੀ ਗੱਲ ਪੀਰ 
ਨੂੰ ਜਾ ਕੇ ਦੱਸੀ ਅਤੇ ਕਿਹਾ ਕਿ ਉਨ੍ਹਾਂ ਨੇ ਸਾਰੇ ਦੇਸ਼ ਵਿੱਚ ਰਾਗ ਗਾਉਣ-ਵਜਾਉਣ 'ਤੇ ਪਾਬੰਦੀ ਲਗਾਈ ਹੋਈ 
ਹੈ । ਜੇਕਰ ਇਥੇ ਉਨ੍ਹਾਂ ਕੋਲ ਹੀ ਉਨ੍ਹਾਂ ਦੇ ਹੁਕਮਾਂ ਦੀ ਉਲੰਘਣਾ ਹੋਵੇਗੀ ਤਾਂ ਫੇਰ ਦੂਰ ਦੇਸ਼ ਦੇ ਲੋਕ ਬਿਨਾਂ 
ਭੈਅ ਆਪਣੀ ਮਨਮਰਜ਼ੀ _ਕਰਨਗੇ। ਇਸ ਲਈ ਉਸ ਫ਼ਕੀਰ ਨੂੰ ਵੱਡੀ ਸਜ਼ਾ ਦੇਣੀ ਬਣਦੀ ਹੈ । 
ਦਸਤਗੀਰ ਨੇ ਸਾਰਿਆਂ ਨੂੰ ਬਹੁਤ ਕਰੋਧ ਨਾਲ ਕਿਹਾ ਕਿ ਵੱਟੇ ਮਾਰ-ਮਾਰਕੇ ਉਸਨੂੰ ਜਾਨ ਤੋਂ ਮਾਰ ਦਿਉ। 
ਜਿਸ ਵੇਲੇ ਸਭ ਇਸਤਰੀਆਂ-ਪੁਰਸ਼ ਗੁਰੂ ਜੀ ਨੂੰ ਮਾਰਨ ਲਈ ਕੋਲ ਪਹੁੰਚੇ ਤਾਂ ਉਸ ਸਮੇਂ' ਗੁਰੂ ਨਾਨਕ ਜੀ 
ਨੇ ਇਹ ਰੌਲਾ ਸੁਣ ਕੇ ਲੰਬੀ ਬਾਂਗ ਵਿੱਚ ਕਿਹਾ, “ਨਿਰੰਕਾਰ ਸਤਿ ਸੀ ਅਕਾਲਾ, ਟੁਵਲੜ ਏਲੋਕਵ 
ਕ੍ਰਿਪਾਲਾ”, ਇਹ ਹੇਕ ਸੁਣ ਕੇ, ਸਭ ਆਦਮੀ-ਔਰਤਾਂ ਇੱਕ ਵਾਰ ਚੁੱਪ ਤੇ ਅਹਿਲ ਹੋ ਗਏ। ਫੇਰ ਪੀਰ ਬੜੇ 
ਲੋਕਾਂ ਦੇ ਇਕੱਠ ਨਾਲ ਆਪ ਚੱਲ ਕੇ ਆਇਆ ਤੇ ਸੁੰਨਮੁਨ ਹੋਏ ਲੋਕਾਂ ਨੂੰ ਠੀਕ ਕੀਤਾ। ਸਾਰਿਆਂ ਨੇ ਫਿਰ 
ਪੱਥਰ ਮਾਰਨ ਵਾਸਤੇ ਆਪਣੀਆਂ ਬਾਹਾਂ ਉੱਚੀਆਂ ਕੀਤੀਆਂ। ਉਸੇ ਪਲ ਗੁਰੂ ਜੀ ਨੇ ਹੁੰਕਾਰਾ ਮਾਰਿਆ। 
ਸਭ ਦੀਆਂ ਬਾਹਾਂ ਉੱਪਰ ਕੀਤੀਆਂ ਹੀ ਖੜ੍ਹੀਆਂ ਰਹਿ ਗਈਆਂ। ਫਿਰ ਪੀਰ ਗੁਰੂ ਜੀ ਦੇ ਕੋਲ ਚਰਚਾ ਕਰਨ 
ਲਈ ਆ ਕੇ ਕਹਿਣ ਲੱਗਾ ਕਿ ਉਸ ਨੇ ਲੱਖ ਪਤਾਲ ਤੇ ਲੱਖ ਅਕਾਸ਼ਾਂ ਬਾਰੇ ਕਿਹਾ ਹੈ, ਜੋ ਕਿ ਗਲਤ ਹੈ। ਰਾਗ 
ਗਾਉਣ ਨਾਲ ਮਨ ਚੰਚਲ ਹੁੰਦਾ ਹੈ। ਗੁਰੂ ਜੀ ਨੇ ਕਿਹਾ ਕਿ ਰਾਗ, ਪ੍ਰਭੂ ਦੀ ਵਡਿਆਈ ਵਿੱਚ ਗਾਇਆ ਜਾਂਦਾ 
ਹੈ। ਕਲਜੁਗ ਵਿੱਚ ਕੀਰਤਨ ਕਰਕੇ ਹੀ ਕਰੋੜਾਂ ਤਰੇ ਹਨ। ਪੀਰ ਨੇ ਕਿਹਾ ਕਿ ਤੁਹਾਡੇ `ਤੇ ਮੈਨੂੰ ਭਰੋਸਾ ਨਹੀਂ 
ਹੋ ਰਿਹਾ, ਤੁਸੀਂ' ਮੇਰੇ ਪੁੱਤਰ ਨੂੰ ਨਾਲ ਲੈ ਕੇ ਲੱਖ ਪਤਾਲ ਤੇ ਲੱਖ ਅਕਾਸ਼ ਦਿਖਾ ਦੇਵੋਂ ।ਗੁਰੂ ਜੀ ਦੇ ਕਹਿਣ 'ਤੇ 
ਪੀਰ ਦੇ ਪੁੱਤਰ ਨੇ ਅੱਖਾਂ ਮੀਚ ਕੇ ਕਿੰਨੇ ਹੀ ਅਕਾਸ਼ ਅਤੇ ਪਤਾਲ ਵੇਖੇ ਅਤੇ ਆ ਕੇ ਦਸਤਗੀਰ ਨੂੰ ਸਭ ਕੁਝ 
ਦੱਸਦਿਆਂ ਕਿਹਾ ਕਿ ਇਸ ਦਰਵੇਸ਼ (ਗੁਰੂ ਨਾਨਕ ਜੀ) ਨੂੰ ਖ਼ੁਦਾ ਜਾਣੋਂ, ਜਿਨ੍ਹਾਂ ਨੇ ਉਸ ਨੂੰ ਲੱਖ ਅਕਾਸ਼ ਤੇ 
ਪਤਾਲ ਵਿਖਾ ਦਿੱਤੇ ਹਨ। 

ਸੁਣ ਕੇ ਪੀਰ ਦਸਤਗੀਰ ਦਾ ਹੰਕਾਰ ਟੁੱਟ ਗਿਆ ਅਤੇ ਉਸ ਸਮੇਤ ਹੋਰ ਲੋਕ ਗੁਰੂ ਜੀ ਦੇ ਚਰਨੀ 
ਪੈ ਗਏ। ਅਨੇਕਾਂ ਕਿਸਮ ਦੀਆਂ ਭੇਟਾਵਾਂ ਰੱਖੀਆਂ। ਗੁਰੂ ਜੀ ਨੇ ਸਭ ਨੂੰ ਉਪਦੇਸ਼ ਦਿੱਤਾ ਕਿ ਪ੍ਰਭੂ ਦੇ ਨਾਮ 
ਦਾ ਸਿਮਰਨ ਕਰੋ। ਸਾਰਿਆਂ ਵਿੱਚ ਇੱਕੋ ਖ਼ੁਦਾ ਦੇਖੋ। 


ਫੁੱਟਨੋਟ 

(੯1) ਮੌਜੂਦਾ ਇਰਾਕ ਵਿੱਚ, ਬਗਦਾਦ ਸ਼ਹਿਰ ਦਜਲਾ ਦਰਿਆ ਦੇ ਕੰਢੇ ਉੱਤੇ ਅਬਾਦ ਹੈ। ਗੁਰੂ ਨਾਨਕ 
ਸਾਹਿਬ ਦੇ ਸਮੇਂ ਇਹ ਇਰਾਨੀਆਂ ਦੇ ਅਧੀਨ ਸੀ। 1507-8 ਈ: ਵਿੱਚ ਸਫ਼ਵੀ ਸ਼ਾਹ ਇਸਮਾਈਲ ਨੇ ਇਸ 
ਨੂੰ ਜਿੱਤਿਆ ਅਤੇ 1524 ਤਕ ਬਗਦਾਦ ਉਸ ਦੇ ਅਧੀਨ ਰਿਹਾ। ਇਹ ਸ਼ੀਆ ਮੱਤ ਦਾ ਸੀ ਅਤੇ ਇਸ ਨੇ ਬਹੁਤ 
ਸਾਰੇ ਸੁੰਨੀ ਮੱਤ ਦੇ ਇਮਾਮਾਂ ਨੂੰ ਮਰਵਾ ਦਿੱਤਾ ਸੀ ਅਤੇ ਉਨ੍ਹਾਂ ਦੀਆਂ ਮਸਜਿਦਾਂ ਨੂੰ ਢਾਹ ਦਿੱਤਾ ਸੀ। ਬਗਦਾਦ 
ਦੇ ਇਤਿਹਾਸ ਵਿੱਚ ਇਹ ਬਹੁਤ ਭਾਰੀ ਸੰਕਟ ਦਾ ਸਮਾਂ ਸੀ। ਵਿਸਥਾਰ ਲਈ ਵੇਖੋ, ਡਾ. ਕਿਰਪਾਲ ਸਿੰਘ, 
ਜਨਮਸਾਖੀ ਪਰੰਪਰਾ, ਪੰਨਾ 129-30 ਅਤੇ ਹੱਥਲੀ ਪੁਸਤਕ ਦੀ ਪ੍ਰਸਤਾਵਨਾ ਵਿਚ ਦਿੱਤਾ ਨੋਟ । ਭਾਈ 
ਗੁਰਦਾਸ ਜੀ ਨੇ ਪੈੱਤੀਂਵੀ'ਂ ਪਉੜੀ, ਵਾਰ ਪਹਿਲੀ ਵਿੱਚ ਗੁਰੂ ਨਾਨਕ ਜੀ ਦੇ ਬਗਦਾਦ ਜਾਣ ਦਾ ਜ਼ਿਕਰ ਕੀਤਾ 
ਹੈ: 


5 53000 28001 5॥0। 2 0੧” ੧8101੨॥0੧60111.60।। 


ਅਧਿਆਇ 34 ਦਸਤਗੀਰ ਪੀਰ ਦਾ ਉਧਾਰ 


ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ ॥ 

ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ ॥ 

ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ॥ 

ਸੂੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ ॥ 

ਵੇਖੈ ਧਿਆਨੁ ਲਗਾਇ ਕਰਿ ਇਕੁ ਫਕੀਰੁ ਵਡਾ ਮਸਤਾਨਾ॥ 
("2) ਬਗਦਾਦ ਦਾ ਇੱਕ ਪ੍ਰਧਾਨ ਪੀਰ ਅਬਦੁਲ ਕਾਦਿਰ, ਜੋ ਫ਼ਾਰਸ ਦੇ ਗੀਲਾਨ ਇਲਾਕੇ ਵਿੱਚ ਸੰਨ 
1078 ਵਿੱਚ ਜਨਮਿਆ ਅਤੇ ਬਹੁਤ ਕਰਨੀ-ਵਾਲਾ ਫ਼ਕੀਰ ਹੋਇਆ। 22 ਫਰਵਰੀ 1166 ਈਸਵੀ ਨੂੰ 
ਇਸ ਦਾ ਦਿਹਾਂਤ ਬਗਦਾਦ ਵਿੱਚ ਹੋਇਆ ਤੇ ਇੱਥੇ ਇਸ ਦਾ ਮਕਬਰਾ ਵੀ ਬਣਿਆ ਹੋਇਆ ਹੈ। ਇਸ 
ਪੀਰ ਦਾ ਪੁਸਿੱਧ ਨਾਮ “ਦਸਤਗੀਰ” ਸੀ। ਇਸ ਦੀ ਸੰਪਰਦਾਇ ਦੇ ਦਰਵੇਸ਼ “ਕਾਦਰੀ” ਕਹਾਉਂਦੇ ਹਨ। 
ਜਿਵੇਂ' ਫ਼ਰੀਦ ਜੀ ਦੀ ਗੱਦੀ ਦੇ ਗੱਦੀ ਨਸ਼ੀਨ ਫ਼ਰੀਦ ਹੀ ਅਖਵਾਉਂਦੇ ਹਨ, ਇੰਜ ਦਸਤਗੀਰ ਦੇ ਜਾਨਸ਼ੀਨ 
“ਦਸਤਗੀਰ” ਪਦਵੀ ਵਾਲੇ ਸਨ। ਹੋਰ ਵਿਸਥਾਰ ਲਈ ਵੇਖੋ, ਪ੍ਰਸਤਾਵਨਾਮ 
ਪੀਰ ਦਸਤਗੀਰ ਬਾਰੇ ਭਾਈ ਗੁਰਦਾਸ ਜੀ ਨੇ ਵੀ ਆਪਣੀ ਪਹਿਲੀ ਵਾਰ ਵਿੱਚ ਵੇਰਵਾ ਦਿੱਤਾ ਹੈ: 

ਪੁਛਿਆ ਫਿਰਿਕੈ ਦਸਤਗੀਰ ਕਉਣ ਫਕੀਰੁ ਕਿਸਕਾ ਘਰਿਆਨਾ? 

ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ॥ 

(ਵਾਰ ਪਹਿਲੀ, ਪਉੜੀ ਪੈ'ਤੀ'ਵੀ) 

(੯3) ਭਾਈ ਵੀਰ ਸਿੰਘ ਜੀ ਨੇ ਇਹ ਨੋਟ ਦਿੱਤਾ ਹੈ। ਇਸ ਗੱਲ `ਤੇ ਅਸਚਰਜ ਨਹੀਂ ਕਰਨਾ ਚਾਹੀਦਾ 
ਕਿ ਪੰਜਾਬੀ ਦੀਆਂ ਇਹ ਤੁਕਾਂ ਬਗਦਾਦ ਦੇ ਆਦਮੀ ਨੇ ਕਿਵੇ' ਸਮਝ ਲਈਆਂ? ਹਿੰਦ ਵਿੱਚ ਬਗਦਾਦੀ 
ਫ਼ਕੀਰਾਂ ਦੇ ਚੇਲੇ ਅਨੇਕਾਂ ਵਸਦੇ ਸਨ ਅਤੇ ਹੁਣ ਵੀ ਵਸਦੇ ਹਨ ਤੇ ਉਹ ਜ਼ਿਆਰਤ ਨੂੰ ਜਾਂਦੇ ਸਨ। ਇਸ 
ਲਈ ਪੀਰ ਦਾ ਹਿੰਦੀ ਜਾਣਨਾ ਮੁਸ਼ਕਲ ਨਹੀਂ ਸੀ ਜਾਂ ਫੇਰ ਕਿਸੇ ਹਿੰਦੀ ਜਾਣਨ ਵਾਲੇ ਮੁਰੀਦ ਨੇ ਸੁਣ ਸਮਝ 
ਕੇ ਪੀਰ ਨੂੰ ਜਾ ਕੇ ਵੱਸਿਆ ਹੋਵੇਗਾ। 
(4) ਭਾਈ ਗੁਰਦਾਸ ਜੀ ਨੇ ਵਾਰ ਪਹਿਲੀ, ਪਉੜੀ ਛੱਤੀ ਵਿੱਚ ਇਸ ਘਟਨਾ ਬਾਰੇ ਵਰਣਨ ਕੀਤਾ ਹੈ: 

ਪਾਤਾਲਾ ਆਕਾਸ ਲਖਿ ਓੜਕਿ ਭਾਲੀ ਖਬਰਿ ਸੁਣਾਈ। 

ਫੇਰਿ ਦੁਰਾਇਨ ਦਸਤਗੀਰ ਅਸੀ ਭਿ ਵੇਖਾ ਜੋ ਤੁਹਿ ਪਾਈ॥ 
(5) ਪੀਰ ਦਸਤਗੀਰ ਨੇ ਗੁਰੂ ਨਾਨਕ ਜੀ ਵਲੋਂ “ਜਪੁਜੀ” ਵਿੱਚ ਲੱਖਾਂ ਅਕਾਸ਼ ਅਤੇ ਪਤਾਲ ਦੀ ਮੌਜੂਦਗੀ 
ਹੋਣ ਬਾਰੇ ਸ਼ੰਕਾ ਜ਼ਾਹਿਰ ਕੀਤੀ ਸੀ ਅਤੇ ਆਪਣੇ ਪੁੱਤਰ ਦੀ ਅੱਖੀਂ ਗੁਰੂ ਨਾਨਕ ਜੀ ਨੂੰ ਇਹ ਸਭ ਕੁਝ 
ਦਿਖਾਉਣ ਲਈ ਕਿਹਾ ਸੀ। ਭਾਈ ਗੁਰਦਾਸ ਜੀ ਵਾਰ ਪਹਿਲੀ, ਪਉੜੀ ਛੱਤੀ ਵਿੱਚ ਇਸ ਬਾਰੇ ਇਵੇਂ 
ਲਿਖਦੇ ਹਨ: 

ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਵਾਈ। 

ਲਖ ਆਕਾਸ ਪਤਾਲ ਲਖ ਅਖਿ ਫੁਰਕ ਵਿਚਿ ਸਭਿ ਦਿਖਲਾਈ॥ 

ਭਰਿ ਕਚਕੌਲ ਪ੍ਰਸਾਦਿ ਦਾ ਧੁਰੋ ਪਤਾਲੋ ਲਈ ਕੜਾਹੀ॥ 
ਮੌਜੂਦਾ ਸਮੇਂ ਵਿਚ ਸਾਇੰਸ ਨੇ ਇਹ ਤਾਂ ਸਾਬਤ ਕਰ ਦਿੱਤਾ ਹੈ ਕਿ ਧਰਤੀ ਅਤੇ ਅਕਾਸ਼ ਇਕ ਨਹੀਂ ਅਨੇਕ 
ਹਨ । ਗੁਰੂ ਸਾਹਿਬ ਨੇ ਇਹ ਗੱਲ ਅੱਜ ਤੋ 500 ਸਾਲ ਪਹਿਲਾਂ ਕਹੀ ਸੀ । ਗੁਰੂ ਸਾਹਿਬ ਨੇ ਕਿਸ 
ਮਨੋਵਿਗਿਆਨਕ ਢੰਗ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਇਹ ਗੱਲ ਦ੍ਰਿੜ ਕਰਵਾਈ ਵਧੇਰੇ ਖੋਜ ਦੀ ਮੰਗ 
ਕਰਦੀ ਹੈ । 
(6) ਵਿਸਥਾਰ ਲਈ ਵੇਖੋ ਪ੍ਰਸਤਾਵਨਾ ਵਿਚ “ਗੁਰੂ ਨਾਨਕ ਦੀ ਬਗਦਾਦ ਫੇਰੀ” । 


5।। 58000 08001 50101 ੬4041 ₹੧8॥00%1੨॥0੫608160। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਪੈੱ'ਤੀਵਾਂ 


(ਗੁਰ ਜਸ ਪੁਤਾਪ। ਮਰਦਾਨੇ ਦਾ ਅੰਤ, ਅਚਲ ਵਟਾਲੇ ਸਿਧਗੋਸ਼ਟ, ਸੱਜਣ ਠੱਗ 
ਤੇ ਸ਼ਹਜ਼ਾਦੇ ਨੂੰ ਮੰਜੀ ਦੀ ਬਖਸ਼ੀਸ਼) 

ਦੋਹਰਾ 

ਸ੍ਰੀ ਗੁਰ ਜਸ ਕਮਲਨ' ਬਨੀ ਮਨ ਕਰ ਭੌਰ ਲੁਭਾਇ। 

ਨਿਸ ਦਿਨ ਬਿਚਰਹੁ ਤਾਸ ਮਹਿ ਗਤਿ? ਸੁਗੰਧ ਸੁਭ ਪਾਇ॥ ੧॥ 


ਸੀ ਬਾਲਾ ਸੰਧੁਰੁ ਵਾਚ ॥ 
ਚੌਪਈ 
ਸ੍ਰੀ ਅੰਗਦ ਸੁਨ ਕਥਾ ਮਹਾਨਾਂ । ਸ਼੍ਰੀ ਗੁਰ ਸੋਂ ਬੋਲੋ ਮਰਦਾਨਾ। 


“ਅਬ ਤੋ ਕੀਨੀ ਸੈਲ ਘਨੇਰੀ। ਫਿਰੇ ਜਹਾਂ ਤਹਿ ਛਿਤ” ਬਹੁ ਹੇਰੀ॥੨॥ 


ਗਮਨ ਕਰਹੁ ਅਬ ਅਪਨਿ ਨਿਕੇਤਾ””। ਸੁਨ ਬੋਲੇ ਬੇਦੀ ਕੁਲਕੇਤਾ। 
“ਮਰਦਾਨੇ ! ਘਰ ਯਾਦ ਤੁਮਾਰੇ । ਰਹਿਤਿ ਸਦਾ, ਨਹਿ ਕਰਹੁ ਬਿਸਾਰੇ॥੩॥ 


ਜਾਵਨ ਕੀ ਅਤਿ ਚਾਹ ਜਿ ਹੋਹੀ।ਦੇਹਿਂ ਪੁਚਾਇ ਬਿਲਮਾੰਂ ਬਿਨੁ ਤੋਹੀ। 
ਜਾਇ ਮਿਲਹੁ ਅਪਨੇ ਪਰਵਾਰਾ। ਬਨਿਤਾ ਸੁਤ ਸੋਂ ਕਰਹੁ ਪਯਾਰਾ!॥੪॥ 


ਕਹਿ ਮਰਦਾਨਾ, “ਸਹਿਜ ਸੁਭਾਇਕ। ਮੈਂ ਬੂਝੇ,ਸੂਨੀਏ ਸੁਖਦਾਇਕ ! 
ਪ੍ਰਥਮੇ ਜਾਉ' ਨ ਸਦਨ ਮਝਾਰੇ। ਆਪ ਚਲਹੁ ਤੌ ਜਾਇ ਸੰਗਾਰੇ`॥੫॥ 


ਸ੍ਰੀ ਗੁਰ ਬੋਲੇ ਸਹਿਜ ਸੁਭਾਇ। 'ਤੂੰ ਹਮ ਤੇ ਪਹਿਲੇ ਹੀ ਜਾਇਂ। 
ਇਸਥਿਰ ਆਲਯ£ ਲੇਹ ਸੰਭਾਰੂ” ।. ਭਵ ਬੰਦਨ ਤੇ ਹ੍ੈ ਛੁਟਕਾਰੂ ॥੬॥ 


ਜਗ ਮਹਿ ਹੋਵਹਿ ਫੇਰ ਨ ਫੇਰਾ।ਜਨਮ ਮਰਨ ਦੁਖ ਮਿਟਗਾ ਤੇਰਾ”। 
ਜਾਨਕੋ --ਸਾਚ ਬਚਨ ਪ੍ਰਭੁ ਹੋਹੰ--। ਬੋਲਯੋ ਮਰਦਾਨਾ ਹਨ ਮੋਹੰ ॥੭॥ 


5॥ 58000 2800 500 2] ੬10ਕ/ ੧3101500੫੧)6011.60।। 


ਅਧਿਆਇ 35 ਮਰਦਾਨੇ ਦਾ ਦੇਹਾਂਤ 


ਅਧਿਆਇ ਪੈੱਤੀਵਾਂ 
(ਗੁਰ ਜੀ ਦਾ ਜਸ ਪੁਤਾਪ । ਮਰਦਾਨੇ ਦਾ ਅੰਤ । ਅਚਲ ਵਟਾਲੇ । ਸੱਜਣ ਠੱਗ । ਸ਼ਹਿਜ਼ਾਦਾ) 
ਦੋਹਰਾ 
ਸ੍ਰੀ ਗੁਰੂ ਜੀ ਦਾ ਜਸ ਕਮਲਾਂ! (ਕਮਲ-ਫੁੱਲਾਂ) ਦੀ ਵਾੜੀ ਹੈ। ਮਨ ਨੂੰ ਭੌਰੇ ਵਾਂਗ ਲੁਭਾਇਮਾਨ 
ਕਰਕੇ, ` ਦਿਨ-ਰਾਤ ਉਸ (ਵਾੜੀ) ਵਿੱਚ ਵਿਚਰੋ ਤਾਂ ਹੀ ਮੁਕਤੀ£ ਰੂਪੀ ਸੋਹਣੀ ਸੁਗੰਧੀ ਪ੍ਰਾਪਤ 
ਹੋ ਸਕਦੀ ਹੈ। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਗੁਰੂ ਅੰਗਦ ਦੇਵ ਜੀਓ! (ਅੱਗੇ ਹੋਰ) ਮਹਾਨ ਕਥਾ ਸੁਣੋ। ਮਰਦਾਨੇ ਨੇ ਗੁਰੂ ਨਾਨਕ ਦੇਵ 
ਜੀ ਨੂੰ ਆਖਿਆ, “ਹੁਣ ਤਾਂ ਬਹੂਤ ਸੈਰ ਕਰ ਲਈ ਹੈ। ਜਿੱਥੇ ਜਿੱਥੇ ਫਿਰਦੇ ਰਹੇ ਹਾਂ, ਉੱਥੋਂ 
ਦੀ ਬਹੁਤ ਕਿਸਮ ਦੀ ਧਰਤੀ? ਵੇਖ ਲਈ ਹੈ। ॥੨॥ 


ਹੁਣ ਆਪਣੇ ਘਰ” ਨੂੰ ਚੱਲੋ। ” (ਇਹ) ਸੁਣ ਕੇ ਬੇਦੀ ਕੁਲ ਦੇ ਨਿਸ਼ਾਨ ਗੁਰੂ ਜੀ ਬੋਲੇ, 
“ਹੇ ਮਰਦਾਨੇ ! ਤੈਨੂੰ ਸਦਾ ਹੀ ਘਰ ਯਾਦ ਰਹਿੰਦਾ ਹੈ। ਤੂੰ ਇਸ ਨੂੰ ਕਦੇ ਭੁਲਾਉਂਦਾ 
ਨਹੀਂ। ॥੩॥ 


ਜੇਕਰ ਘਰ ਜਾਣ ਦੀ ਬਹੁਤ ਇੱਛਾ ਹੈ ਅਤੇ ਜੇਕਰ ਤੂੰ ਆਪਣੀ ਪਤਨੀ ਤੇ ਪੁੱਤਰ ਨੂੰ ਬਹੁਤਾ 
ਹੀ ਸਨੇਹ ਕਰਦਾ ਹੈ' ਤਾਂ ਤੈਨੂੰ ਬਿਨਾਂ ਦੇਰੀ? ਤੋਂ ਪਹੁੰਚਾ ਦਿੰਦੇ ਹਾਂ । ਆਪਣੇ ਪਰਿਵਾਰ ਨੂੰ 
ਮਿਲ ਲਵੀਂ” ॥੪॥ 


ਮਰਦਾਨਾ ਬੋਲਿਆ, “ਹੇ ਸੁੱਖਾਂ ਦੇ ਦਾਤੇ! ਸੁਣੋ, ਮੈਂ ਤਾਂ ਸਹਿਜ-ਸੁਭਾਅ ਹੀ ਪੁੱਛਿਆ ਸੀ। 
ਜੇਕਰ ਤੁਸੀਂ ਜਾਓਗੇ ਤਾਂ ਤੁਹਾਡੇ ਨਾਲ ਹੀ ਜਾਵਾਂਗਾ, ਤੁਹਾਡੇ ਤੋਂ ਪਹਿਲਾਂ ਮੈਂ ਘਰ ਨਹੀਂ 
ਜਾਵਾਂਗਾ।” ॥੫॥ 

ਗੁਰੂ ਜੀ _ਸਹਿਜ-ਸੁਭਾਅ ਹੀ ਬੋਲੇ, “ਤੂੰ ਸਾਡੇ ਨਾਲੋਂ ਪਹਿਲਾਂ ਹੀ ਜਾਏਂਗਾ। ਪਰਲੋਕ 


(ਸਥਾਈ-ਘਰ£$) ਨੂੰ ਪਹਿਲਾਂ ਹੀ ਜਾ ਸੰਭਾਲੇਂਗਾ? ਅਤੇ ਸੰਸਾਰਕ-ਬੰਧਨਾਂ ਤੋਂ ਮੁਕਤ ਹੋ 
ਜਾਵੇਂਗਾ। ॥੬॥ 


ਤੇਰਾ ਜਨਮ-ਮਰਨ ਸੰਸਾਰ ਵਿੱਚੋਂ ਕੱਟਿਆ ਜਾਵੇਗਾ। ਤੂੰ ਮੁੜ ਚੌਰਾਸੀ ਦੇ ਚੱਕਰ ਵਿੱਚ ਨਹੀਂ 


ਪਵੇਂਗਾ। ਮਰਦਾਨੇ ਜਾਣਿਆ -ਗੁਰੂ ਜੀ ਦੇ ਬਚਨ ਸੱਚ ਹੀ ਹੁੰਦੇ ਹਨ-। (ਤਦ) ਮਰਦਾਨਾ 
ਮੋਹ-ਰਹਿਤ ਹੋ ਕੇ ਬੋਲਿਆ। ॥੭॥ 


5।। 53000 38000 50101 ਹ। ੬099 ₹1੪੧0੫੧੨॥0੫90760। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾਂ 
“ਜਿਹ ਤਨ ਛੂਟੈ ਕੌਨ ਥਲ' ਹੋਹੀ।ਰਹੀ ਆਰਬਲ£ ਕਿਤਨਿਕ ਮੋਹੀ? 
ਰਾਵਰ ਕੇ ਹਿਰਦੇ ਸਬ ਗਯਾਤਾ । ਇਹੁ ਬਿਤਾਇ ਦੀਜੈ, ਸੁਖਦਾਤਾ !”॥੮॥ 
“ਭਲੋ ਸਥਲ ਜਾਨਹੁ, ਮਰਦਾਨਾ! ਜਹਾਂ ਹੋਇਗੋ ਤੋਰ ਚਲਾਨਾ?। 
ਪੰਚ ਦਿਵਸ ਲੌ ਆਯੁਰ” ਤੇਰੀ। ਤੀਨ ਘਟੀ ਦਿਨ ਰਹਿ ਤਿਹ ਬੇਰੀ£ ॥੯॥ 
ਪੰਚ ਭੂਤਕ£ ਤਨ ਕੋ ਤਬ ਛੋਰ । ਪਹੁੰਚੋ ਜਾਇ ਅਚਲ ਜਿਹ ਠੌਰ”। 


ਬੂਝਨ ਲਗਾ ਬਹੁਰ ਮਰਦਾਨਾ । “ਹੋਵਹਿ ਜਬ ਹੀ ਮੋਰ ਚਲਾਨਾ॥੧੦॥ 


ਆਪ ਨਿਕਟ ਤੁਮ ਹੋਹੁ ਕਿ ਨਾਹੀਂ? । ਇਹ ਜਾਨਨ ਕੀ ਮਮ ਚਿਤ ਚਾਹੀ?!” 
ਸੁਨ ਬੋਲੇ ਬੇਦੀ ਕੁਲ ਦੀਪਾ। “ਹਮ ਤਬ ਤੇਰੇ ਰਹੈ ਸਮੀਪਾ॥ ੧੧॥ 


ਕਰ ਕੈ ਸਬ ਪ੍ਰਕਾਰ ਬਿਧਿ ਆਛੇ। ਅਪਰ ਥਾਨ ਗਮਨੈਂ' ਤਬ ਪਾਛੇ । 
ਸਬ ਬਿਧਿ ਸੋਂ ਕਹਕੈ ਜਗਸਾਈਂ।ਬਿਦਾ ਪੀਰ ਤੇ ਹੈ ਬਰਿਆਈ£ ॥੧੨॥ 


ਮੰਦ ਮੰਦ ਮਗ ਮੈਂ ਪ੍ਰਸਥਾਨੇ ।ਚਾਰ ਦਿਵਸ ਬੀਤੇ ਜਬ ਜਾਨੇ। 
ਸੁਪਨਾ ਇਕ ਬਿਲੋਕ ਮਰਦਾਨਾ । ਗਤਿਦਾਨੀ ਸੋਂ ਬਚਨ ਬਖਾਨਾ॥ ੧੩॥ 


“ਮੋਕਉ ਪ੍ਰਗਟ ਸੁਪਨ ਹੈ ਆਯੋ ।ਜਾਰਹਿਂ? ਪੁਨ ਜੋ ਧਰਨਿ ਦਬਾਯੋ। 
ਆਗੇ ਜਾਰਨ ਤੇ ਇਹ ਥਾਈਂ।ਮੁਝ ਦਿਹੁ ਦਾਹੁ ਅਗਨ ਜਗਸਾਈਂ॥੧੪॥ 


ਧਰਨਿਂ£ ਬਿਖੈ ਦਫ਼ਨਾਵਹੁ ਨਾਹੀਂ । ਰਹਿਤ ਨਪਾਕ ਲਖਯੋ ਮਨ ਮਾਂਹੀ”। 
ਗੁਰੂ ਭਨਯੋ “ਹਮਰੇ ਸਿਰ ਭਾਰੰ। ਨਹਿ ਦਫਨੈਂ' ਦੇਵਹਿਂ' ਤੁਹਿ ਜਾਰੰ॥੧੫॥ 


ਤੇਰੋ ਕਹਯੋ ਕਰੈ' ਬਿਧ ਨੀਕੀ।ਭਈ ਭਾਵਨੀ ਜਿਉ ਤੁਝ ਜੀ'! ਕੀ । 
ਅਬ ਚਲ ਖੁਰਮੇ ਨਗਰ ਮਝਾਰਾ। ਤਹਿ' ਤਵ ਖਾਨੋ ਰਹਯੋ ਅਹਾਰਾ॥੧੬॥ 


5।। 53000 8001 5001 ਗ 6089 ੧3101500੫੧)60011.60।। 


ਅਧਿਆਇ 35 ਮਰਦਾਨੇ ਦਾ ਦੇਹਾਂਤ 


“ਉਹ ਕਿਹੜੀ ਥਾੰ” ਹੋਵੇਗੀ, ਜਿੱਥੇ ਮੇਰਾ ਸਰੀਰ ਛੁੱਟੇਗਾ? ਮੇਰੀ ਉਮਰ£ ਕਿੰਨੀ ਕੁ ਬਾਕੀ 
ਰਹਿੰਦੀ ਹੈ? ਆਪ ਜੀ, ਅੰਦਰੋਂ ਸਭ (ਕੁਝ) ਜਾਣਨ ਵਾਲੇ ਹੋ। ਹੇ ਸੁੱਖਾਂ ਦੇ ਦਾਨੀ! ਮੈਨੂੰ ਇਸ 
ਬਾਰੇ ਦੱਸ ਦਿਉ।” ॥੮॥ 


(ਗੁਰੂ ਜੀ ਬੋਲੇ) “ਹੇ ਮਰਦਾਨਾ! ਉਹ ਸੋਭਾਮਈ ਥਾਂ ਹੀ ਜਾਣੋਂ, ਜਿੱਥੇ ਤੂੰ ਦੇਹ ਦਾ ਤਿਆਗ” ਕਰੇਂਗਾ। 


ਤੇਰੀ ਪੰਜ ਦਿਨਾਂ ਦੀ ਉਮਰ” ਹੋਰ ਰਹਿੰਦੀ ਹੈ। ਉਸ ਵੇਲੇ ਤਿੰਨ-ਘੜੀ ਦਿਨ ਰਹਿੰਦਾ ਹੇਵੇਗਾ ॥੯॥ 


ਉਸ ਵੇਲੇ ਪੰਜ-ਭੂਤਕ5 ਸਰੀਰ ਨੂੰ ਤਿਆਗ ਕੇ (ਤੂੰ) ਉਥੇ ਪਹੁੰਚ ਜਾਏਂਗਾ, ਜੋ ਸਥਿਰ- 
ਸਥਾਨ (ਇਸਥਿਤ-ਥਾਂ) ਹੈ। ” ਮਰਦਾਨਾ ਫੇਰ ਪੁੱਛਣ ਲੱਗਾ, “ਜਦੋਂ ਮੇਰਾ ਅਕਾਲ ਚਲਾਣਾ 
ਹੋਵੇਗਾ ॥੧੦॥ 


ਕੀ ਉਦੋਂ ਤੁਸੀਂ ਮੇਰੇ ਕੋਲ ਹੋਵੋਗੇ ਕਿ ਨਹੀਂ? ਇਹ ਜਾਣਨ ਦੀ ਇੱਛਾ” ਮੇਰੇ ਮਨ ਵਿੱਚ ਹੈ। ' 
ਇਹ ਸੁਣ ਕੇ ਬੇਦੀ-ਕੁਲ ਦੇ ਦੀਪਕ (ਗੁਰੂ ਜੀ) ਬੋਲੇ, “ਉਸ ਵੇਲੇ ਅਸੀਂ ਤੇਰੇ ਕੋਲ ਹੀ 
ਹੋਵਾਂਗੇ। ॥੧੧॥ 


ਮੇਂ ਹਰ ਪ੍ਰਕਾਰ ਦੀ ਕਿਰਿਆ, ਚੰਗੀ ਤਰਾਂ ਮੁਕੰਮਲ ਕਰਕੇ ਹੀ, ਉਸ ਤੋਂ ਬਾਅਦ ਵਿੱਚ ਕਿਸੇ 
ਹੋਰ ਥਾਂ ਜਾਵਾਂਗਾ। ” ਚੰਗੀ ਤਰਾਂ ਸਭ ਸਮਝਾ ਕੇ, ਜਗਤ ਦੇ ਮਾਲਕ (ਗੁਰੂ ਜੀ) ਨੇ ਮਰਦਾਨੇ 
ਦਾ ਧਿਆਨ ਅੰਤ ਵੇਲੇ (ਮੌਤ ਸਮੇਂ) ਦੀ ਪੀੜ ਵੱਲੋਂ ਬਦੋ-ਬਦੀ” (ਹਟਾ ਦਿੱਤਾ)। ॥੧੨॥ 


(ਅਤੇ) ਹੌਲੀ-ਹੌਲੀ ਸਾਰੇ ਜਣੇ (ਅਗਲੇ) ਰਾਹ ਤੇ ਚੱਲ ਪਏ। ਜਦੋ ਬਗਦਾਦ ਤੋ' (ਤੁਰਿਆਂ 
ਨੂੰ ਚਾਰ-ਦਿਨ ਗੁਜ਼ਰ ਗਏ ਤਾਂ ਮਰਦਾਨੇ ਨੇ ਇੱਕ ਸੁਪਨਾ ਵੇਖਿਆ ਤੇ ਉਸ ਨੇ ਮੁਕਤੀਦਾਤੇ 
(ਗੁਰੂ ਜੀਂ) ਨੂੰ ਆਖਿਆ। ॥੧੩॥ 


ਮੈਨੂੰ ਇੱਕ ਪਰਤੱਖ ਸੁਪਨਾ ਆਇਆ ਹੈ ਕਿ ਜਿਨ੍ਹਾਂ (ਮਿਰਤਕਾਂ) ਨੂੰ ਪਹਿਲਾਂ ਧਰਤੀ ਵਿੱਚ 
ਦਫ਼ਨਾਇਆ ਗਿਆ ਸੀ, ਉਨ੍ਹਾਂ ਨੂੰ ਇਸ ਥਾਂ 'ਤੇ (ਮਗਰੋਂ) ਫੇਰ ਸਾੜਿਆ? ਵੀ ਜਾਂਦਾ ਹੈ। (ਸੋਂ) 
ਹੇ ਜਗਤ ਦੇ ਮਾਲਕ (ਗੁਰੂ ਜੀਓ)! ਮੈਨੂੰ ਤਾਂ (ਪਹਿਲਾਂ ਹੀ) ਅੱਗ ਵਿੱਚ ਸਾੜ ਦੇਣਾ ॥੧੪॥ 


ਮੈਨੂੰ ਧਰਤੀ? ਵਿੱਚ ਦਫ਼ਨਾਉਣਾ ਨਾਂ ਕਿਉਂਕਿ ਮੈਂ ਸੋਚਿਆ ਹੈ ਕਿ ਇਉਂ ਜੀਵ ਅਪਵਿੱਤਰ 
ਹੀ ਰਹਿੰਦਾ ਹੈ। ” ਗੁਰੂ ਜੀ ਨੇ ਫ਼ਰਮਾਇਆ, “ਇਹ ਸਾਡੇ ਸਿਰ ਭਾਰ (ਜ਼ਿੰਮਾ) ਰਿਹਾ। ਅਸੀਂ 
ਤੈਨੂੰ ਧਰਤੀ ਵਿੱਚ ਦਫ਼ਨਾਵਾਂਗੇ ਨਹੀਂ ਸਗੋਂ ਸਾੜ ਦੇਵਾਂਗੇ। ॥੧੫॥ 


ਅਸੀਂ ਤੇਰੇ ਆਖੇ ਹੋਏ ਨੂੰ ਚੰਗੇ ਢੰਗ ਨਾਲ ਕਰਾਂਗੇ, ਜਿਵੇ ਤੇਰੇ ਮਨ ਦੀ ਇੱਛਾ ਹੈ। ਹੁਣ 
ਖੁਰਮੇ ਸ਼ਹਿਰ ਨੂੰ ਚੱਲੀਏ, ਉੱਥੇ ਅਜੇ ਤੇਰਾ ਅੰਨ-ਜਲ ਬਾਕੀ ਰਹਿੰਦਾ ਹੈ। ॥੧੬॥ 


183 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤਜਹੂ ਸਰੀਰ ਜਹਾਂ ਮਰਦਾਨੇ । ਸੰਤਤਿਂ ਤੋਰ ਰਹੈ ਤਿਹ ਥਾਨੇ”। 
ਅਸ ਕਹਿ ਖੁਰਮੇਪੁਰ ਮੈਂ ਗਏ। ਸੁੰਦਰ ਰਚਨਾਂ ਦੇਖਤ ਭਏ ॥ ੧੭॥ 


ਬੀਚ ਬਜਾਰ ਗਏ ਜਗ ਸਾਂਈ । ਮਰਦਾਨੇ ਸੋ ਗਿਰਾ ਅਲਾਈ। 
“ਤੇਰੋ ਬਾਕੀ ਰਹਯੋ ਅਹਾਰਾ । ਖਾਵਨ ਕਰਹੁ ਅੰਤ ਕੀ ਬਾਰਾ?”॥੧੮॥ 


ਮਾਨ ਬਚਨ ਤਿਨ ਲੇ ਕਰ ਖਾਯੋ । ਤ੍ਰੈ ਘਟਿਕਾ? ਦਿਨ ਸਮਾਂ ਸੁ ਆਯੋ। 
ਪੁਰ ਤੇ ਵਹਿਰ ਰੁਚਿਰ ਥਲ ਪਿਖਕੈ । ਬੈਠੇ ਜਾਇ ਤਹਾਂ ਜਨ ਲਖਕੈ॥ ੧੯॥ 


ਗੁਰ ਬੂਝਕੋ “ਕਯਾ ਸੁਧ ਮਰਦਾਨਾ?”। “ਭੀ ਤਯਾਂਰੀ' ਤਿਨ ਬਚਨ ਬਖਾਨਾ। 
“ਕਛੁ ਨ ਬਿਲੰਬ ਰਹੀ ਅਬ ਮੋਰੀ”। ਅਸ ਕਹਿ ਪੁਨ ਦੋਊ ਕਰ ਜੋਰੀ" ॥੨੦॥ 


ਗੁਰ ਕੋ ਪਦ ਪੰਕਜ ਸਿਰ ਧਰ ਕੈ । ਭਯੋ ਅਮੋਹ ਸਥਿਤ ਮਨ ਕਰਕੈ। 
ਬੂਝਨ ਲਗੇ “ਚਲਨ ਸੁਧ ਤੋਹੀ।ਕਿਸ ਪ੍ਰਕਾਰ ਹਿਰਦੇ ਮਹਿ' ਹੋਹੀ?॥੨੧॥ 


ਦੋਹਰਾ 

“ਸੁਧ ਮੋਕੌ ਤੁਮ ਸੰਗ ਤੇ ਪ੍ਰਾਪਤਿ ਸੁਨਹੁ ਕ੍ਰਿਪਾਲ! 

ਨਾਭੀ$ ਮਹਿ' ਜੋ ਪੌਨ ਕੀ ਗੰਠਾਂ ਖੁਲੀ ਇਹ ਕਾਲ॥੨੨॥ 

ਚੌਪਈ 

ਨੌ ਅਬ ਸ੍ਹਾਸ ਆਵਨੇ ਰਹੇ । ਗਿਨ ਦੇਖਹੁ ਮੈ ਕੂਰ ਨ ਕਹੇ”। 

ਸ੍ਰੀ ਅੰਗਦ ਸੁਨ! ਤਬਹਿ ਕ੍ਰਿਪਾਲਾ । ਮੁਝ ਸੋ' ਕਹਯੋ ਕਿ “ਗਿਨੀਏ ਬਾਲਾ !”॥ ੨੩॥ 


ਲਾਗਯੇ ਗਿਨਨੇ ਮੈਂ ਜਬ ਤਾਂਕੇ ।ਨੌ ਸੂਸ ਆਏ ਤਬ ਜਾਂਕੇ। 
ਬਹੁਰੋ ਮੈਂ ਤਨ ਸੋਂ ਕਰ ਲਾਯੋ। ਤਿਹ ਕੇ ਪਾਛੇ ਸਾਸ ਨ ਆਯੋ॥੨੪॥ 


“ਭਾ ਪੂਰਾ” ਪ੍ਰਭੁ ਸੰਗ ਬਖਾਨਾ। “ਰਾਵਰ ਬਿਖੈ ਲੀਨ'? ਮੈਂ' ਜਾਨਾ। 
ਸੁਗਮਾਂ! ਮ੍ਰਿੱਤ ਉੱਤਮ ਗਤਿ ਪਾਯੰ।ਜਯੋਂ ਹੁਇ ਜੋਗੀ ਜੋਗ ਕਮਾਯੰ॥੨੫॥ 


184 ੍ 
5।। 53000 38000 50101 । ੬0੫9 ੧3101500੫੧)6011.60।। 


ਅਧਿਆਇ 35 ਮਰਦਾਨੇ ਦਾ ਦੇਹਾਂਤ 


ਮਰਦਾਨਿਆ! ਜਿਸ ਥਾਂ `ਤੇ ਜਾ ਕੇ ਤੂੰ (ਆਪਣਾ) ਸਰੀਰ ਤਿਆਗੇਂਗਾ, ਤੇਰੀ ਸੰਤਾਨ ਉੱਥੇ 
ਹੀ ਸਥਿਤ ਹੋਵੇਗੀ। ” ਇਉ ਆਖ ਕੇ ਉਹ ਖੁਰਮੇ ਸ਼ਹਿਰ ਵਿੱਚ ਪੁੱਜ ਗਏ ਤੇ ਉਥੋਂ ਦੀ ਸੋਹਣੀ 
ਰੌਣਕ ਵੇਖਣ ਲੱਗ ਪਏ। ॥੧੭॥ 


ਜਗਤ ਦੇ ਮਾਲਕ ਬਜ਼ਾਰ ਵਿੱਚ ਗਏ ਤੇ ਮਰਦਾਨੇ ਨੂੰ ਆਖਿਆ, “ਤੇਰਾ ਅੰਨ-ਪਾਣੀ ਬਾਕੀ 
ਰਹਿੰਦਾ ਹੈ, ਸੋ ਆਖ਼ਰੀ ਵਾਰ? ਦਾ ਭੋਜਨ ਕਰ ਲੈ!” ॥੧੮॥ 


ਬਚਨ ਮੰਨ ਕੇ, ਉਸ ਨੇ (ਭੋਜਨ) ਲੈ ਕੇ ਖਾ ਲਿਆ। ਤਿੰਨ-ਘੜੀਆਂ? ਦਿਨ ਵਾਲਾ (ਉਸ ਦਾ 
ਅੰਤਲਾ) ਸਮਾਂ ਆਣ ਪੁੱਜਾ। ਨਗਰ ਤੋ' ਬਾਹਰ ਸੋਹਣੀ ਥਾਂ ਵੇਖ ਕੇ, ਮਰਦਾਨੇ ਨੂੰ ਆਪਣਾ 
ਭਗਤ ਜਾਣ ਕੇ, ਗੁਰੂ ਜੀ ਉੱਥੇ ਬੈਠ ਗਏ। ॥੧੯॥ 


ਗੁਰੂ ਜੀ ਨੇ ਪੁੱਛਿਆ, “ਮਰਦਾਨਿਆ! ਤੇਰਾ ਕੀ ਹਾਲ ਹੈ?” (ਬੱਸ ਜਾਣ ਦੀ) ਤਿਆਰੀ ਹੈ”, 
ਉਸਨੇ ਕਿਹਾ, “ਬੱਸ ਹੁਣ ਮੇਰੀ ਕੋਈ ਦੇਰੀ ਨਹੀਂ। ” (ਮਰਦਾਨੇ ਨੇ) ਇਉ' ਆਖ ਕੇ ਫੇਰ 
ਦੋਵੇਂ ਹੱਥ ਜੋੜ” ਲਏ। ॥੨੦॥ 


ਗੁਰੂ ਜੀ ਦੇ ਚਰਨ-ਕਮਲਾਂ ਉੱਤੇ ਸਿਰ ਰੱਖ ਕੇ ਉਹ ਮਨ ਨੂੰ ਕਾਬੂ ਕਰ ਕੇ, ਮੋਹ-ਰਹਿਤ” 
ਹੋ ਗਿਆ। (ਗੁਰੂ ਜੀ) ਪੁੱਛਣ ਲੱਗੇ, “ਕੀ ਤੈਨੂੰ ਜਾਣ ਦੀ ਸੋਝੀ ਹੈ? ਤੇਰੇ ਮਨ ਅੰਦਰ ਕਿਹੋ- 
ਜਿਹਾ ਅਨੁਭਵ ਹੋ ਰਿਹਾ ਹੈ?” ॥੨੧॥ 


ਦੋਹਰਾ 


ਰੀ “ਹੇ ਕਿਰਪਾਲੂ ਜੀਓ! ਸੁਣੋ, ਇਹ ਸੋਝੀ ਮੈਨੂੰ ਆਪ ਜੀ ਦੇ ਸੰਗ ਕਰਕੇ ਪ੍ਰਾਪਤ 
ਹੋਈ ਹੈ। ਧੁੰਨੀਓ ਵਿੱਚ ਜੋ ਹਵਾ ਦੀ ਗੰਢਾਂ ਹੈ, ਉਹ ਇਸ ਸਮੇਂ ਖੁੱਲ੍ਹ ਗਈ ਹੈ। ॥੨੨॥ 
ਚੌਪਈ 

ਹੁਣ ਨੌ' ਸੁਆਸ ਆਉਣੇ ਬਾਕੀ ਰਹਿੰਦੇ ਹਨ। ਭਾਵੇ' ਤੁਸੀਂ ਗਿਣ ਕੇ ਵੇਖ ਵੀ ਲਵੋ, ਮੈ' ਝੂਠ 
ਨਹੀਂ ਕਹਿ ਰਿਹਾ। ” ਗੁਰੂ ਅੰਗਦ ਦੇਵ ਜੀਓ! ਸੁਣੋ !! ਤਾਂ ਫੇਰ ਕਿਰਪਾਲੂ (ਗੁਰੂ ਨਾਨਕ ਜੀ) 
ਨੇ ਸੁਣ ਕੇ ਮੈਨੂੰ ਆਖਿਆ, “(ਭਾਈ) ਬਾਲਿਆ! ਤੂੰ ਗਿਣ!!” ॥੨੩॥ 


ਜਿਸ ਵੇਲੇ ਮੈਂ ਉਸ ਦੇ (ਸੁਆਸ) ਗਿਣਨ ਲੱਗਿਆ ਤਾਂ ਵੇਖਿਆ ਕਿ ਉਸ ਨੂੰ ਨੌਂ ਹੀ ਸਾਹ ਆਏ। ਫੇਰ 
ਮੈਂ ਉਸ ਦੇ ਸਰੀਰ ਨੂੰ ਹੱਥ ਲਾਇਆ । ਪਰ ਉਸ ਪਿੱਛੋਂ ਉਸ ਨੂੰ ਕੋਈ ਸਾਹ ਨਾ ਆਇਆ। ॥੨੪॥ 


“ਪੂਰਾ ਹੋ ਗਿਆ ਜੀ । ” (ਮੈਂ) ਗੁਰੂ ਜੀ ਨੂੰ ਦੱਸ ਦਿੱਤਾ। (ਤੇ ਨਾਲੇ ਇਹ ਵੀ ਦੱਸਿਆ), “ਮੈਂ 
ਜਾਣ ਲਿਆ ਹੈ ਕਿ ਇਹ ਆਪ ਜੀ ਵਿੱਚ ਹੀ ਸਮਾਂ? ਗਿਆ ਹੈ। ਇਸ ਦੀ ਬੜੀ ਸੌਖੀ'' 
ਮੌਤ ਹੋ ਗਈ ਹੈ। ਇਸ ਨੇ ਸ੍ਰੇਸ਼ਟ ਮੁਕਤੀ ਪਾ ਲਈ ਹੈ ਜਿਵੇਂ ਕਿ ਕਿਸੇ ਜੋਗੀ ਨੇ ਜੋਗ ਦੀ 
ਸਾਧਨਾ ਕਰਕੇ ਪ੍ਰਾਪਤ ਕੀਤੀ ਹੋਵੇ। _॥੨੫॥ 


5।। 58000 08000 50101 ੬0੫9 _'? 1੧੧0੧%1500੧60੧ਗ00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਹੋਇ ਆਪ ਕੀ ਕਰੁਨਾ ਜਾਂਹੀ। ਪ੍ਰਾਪਤਿ ਮ੍ਰਿੱਤੁ ਸੁ ਅਸ ਨਰ ਤਾਂਹੀ। 
ਜਿਉਂ ਗਜਾਂ ਫੂਲ ਮਾਲ ਕੋ ਡਾਰਹਿ। ਤਿਉਂ ਕਛੁ ਖੇਦ£ ਨ ਮਨ ਮਹਿ` ਧਾਰਹਿ"॥੨੬॥ 


ਸੀ ਗੁਰ ਕਹਯੋ “ਸੁਨਹੁ ਅਬ ਬਾਲਾ! ਇਹ ਕੋ ਜਾਰ ਦੇਹੁ ਤਤਕਾਲਾ”। 
ਨਿਜ ਪਰ ਤੇ ਪਟ? ਇਕ ਗੁਰ ਦੀਨੋ । ਤਬ ਮੈਂ ਏਕ ਆਪਨੋ ਲੀਨੋ॥ ੨੭॥ 


ਦੋਨੋ ਨੀਕੀ ਬਿਧ ਸੋ ਪਾਇ। ਬਹੁ ਕਾਸ਼ਟ” ਕੀਨੋ ਇਕ ਥਾਇ । 
ਤਾਂ ਪਰ ਧਰ ਕੈ ਪਾਵਕੰ£ ਜਾਰੀ। ਤਤਛਿਨ ਦੇਹ ਭਸਮ ਕਰ ਡਾਰੀ॥ ੨੮॥ 


ਏਕ ਨਿਸਾ ਖ਼ੁਰਮੇਓ? ਪੁਰ ਮਾਂਹੀਂ । ਰਹੇਂ ਪ੍ਰਭੂ,ਜਿਹ ਪਿਖ ਦੂਖ ਜਾਂਹੀ । 
ਭਏ ਤਯਾਰ ਚਲਨੇ ਕੋ ਜਬ ਹੀ ।ਗੋਰਖ ਦਈ ਦਿਖਾਈ ਤਬ ਹੀ॥੨੯॥ 


ਦੋਹਰਾ 
ਕਛੂਕ ਸਿੱਧ ਜਿਹ ਸੰਗ ਹੈਂ ਕਹੀ “ਅਦੇਸ ਅਦੇਸ”। 
“ਏਕੰਕਾਰ ਅਦੇਸ ਹੈ 'ਬੋਲੇ ਸ੍ਰੀ ਜਗਤੇਸ਼॥੩੦॥ 


ਚੌਪਈ 
ਸਿਧ ਸਭ ਬੈਠੇ ਬਚਨ ਅਲਾਏ । 'ਕੈਸੇ ਦੁਰਮਤਿ ਤਯਾਗੀ ਜਾਏ?। 
ਕਿਹ ਬਿਧ ਦੁਨੀਆਂ ਦੁੱਤਰ£ ਤਰੈ? ।ਕਿਉ' ਕਰ ਜੀਵਤ ਜਗ ਮਹਿ ਮਰੈ? ॥੩੧॥ 


ਕੈਸੇ ਸਚ ਸੋ ਹੋਇ ਪਛਾਨੇ?। ਕਿਸ ਪ੍ਰਕਾਰ ਮਗ ਲੇਵਹਿ ਜਾਨੇ?। 
ਹੋਤ ਰਿਖੀਕਂ ਬਸੀ ਕਿਹ ਭਾਂਤੀ?।ਕਿਹ ਤੇ ਮਨ ਮਾਨਹਿ ਹ੍ੈ ਸ਼ਾਂਤੀ?॥ ੩੨॥ 


ਕੈਸੇ ਰੂਪ ਕਿਤੋ ਬਿਸਤਾਰੂ£? । ਕਰਬੇ ਜੋਗ ਸੁ ਕੌਨ ਅਚਾਰੂ। 
ਕਿਹ ਤੇ ਆਵਹਿ ਕਿਸ ਮਹਿ ਜਾਈ?।ਕਹਾਂ ਸਮਾਵਹਿ'?, ਦੇਹ ਬਤਾਈ?"॥੩੩॥ 


5॥ 5800੫ 2800 5010। ] €0੫9 '? __।੧੧॥081੨॥0੧੪6081.0। 


ਅਧਿਆਇ 35 ਮਰਦਾਨੇ ਦਾ ਦੇਹਾਂਤ 


ਜਿਥੇ ਕਿਤੇ ਵੀ ਆਪ ਜੀ ਦੀ ਕਿਰਪਾ ਹੋਵੇ, ਉਸ ਮਨੁੱਖ ਨੂੰ ਅਜਿਹੀ ਹੀ ਸੁਖੈਨ ਮੌਤ ਪ੍ਰਾਪਤ 
ਹੁੰਦੀ ਹੈ । ਜਿਵੇ' ਹਾਥੀ” ਫੁੱਲਾਂ ਦੀ ਮਾਲਾ ਨੂੰ (ਪਰ੍ਹਾਂ) ਸੁੱਟ ਦਿੰਦਾ ਹੈ, ਤਿਵੇਂ ਹੀ (ਉਹ ਮਨੁੱਖ) 
(ਸਰੀਰ ਤਿਆਗਦਿਆਂ) ਮਨ ਵਿੱਚ ਦੁੱਖ” ਨਹੀਂ ਧਾਰਨ ਕਰਦਾ” ॥੨੬॥ 


ਗੁਰੂ ਜੀ ਨੇ ਫ਼ਰ਼ਮਾਇਆ, “ਹੇ ਬਾਲਾ! ਸੁਣੋ, ਹੁਣ ਛੇਤੀ ਇਸ ਨੂੰ (ਅੱਗ ਦੀ ਮਦਦ ਨਾਲ) 
ਸਾੜ ਦਿਉ। ” ਗੁਰੂ ਜੀ ਨੇ ਆਪਣੇ ਉੱਪਰੋਂ (ਉਤਾਰ ਕੇ) ਇੱਕ ਬਸਤਰ” ਦਿੱਤਾ ਅਤੇ ਫੇਰ 
ਮੈਂ ਆਪਣੀ ਇੱਕ ਚਾਦਰ ਲੈ ਲਈ। ॥੨੭॥ 


ਦੋਵੇਂ (ਬਸਤਰ) ਬੜੇ ਸੋਹਣੇ ਢੰਗ ਨਾਲ ਉਪਰ ਪਾ ਦਿੱਤੇ। ਬਹੁਤ ਸਾਰੀਆਂ ਲੱਕੜਾਂ” ਇੱਕ 
ਥਾਂ `ਤੇ ਇਕੱਠੀਆਂ ਕੀਤੀਆਂ ਤੇ (ਉਸ ਦੀ ਦੇਹ ਉਪਰ ਰੱਖ ਕੇ) ਅੱਗਾ ਜਲਾਈ। ਤੁਰੰਤ ਅੱਗ 
ਨੇ ਉਸ ਦੀ ਦੇਹ ਜਲਾ ਕੇ ਸੁਆਹ ਕਰ ਦਿੱਤੀ। ॥੨੮॥ 


ਗੁਰੂ ਜੀ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਦੁੱਖ ਨਾਸ਼ ਹੇ ਜਾਂਦੇ ਹਨ,ਖੁਰਮ ਸ਼ਹਿਰ ਵਿੱਚ ਇੱਕ 
ਰਾਤ ਠਹਿਰੇ । ਜਦੋਂ ਗੁਰੂ ਜੀ ਨੇ ਜਾਣ ਦੀ ਤਿਆਰੀ ਕੀਤੀ, ਤਦ ਹੀ ਉਨ੍ਹਾਂ ਨੂੰ ਗੋਰਖ ਦਿਖਾਈ 
ਦਿੱਤਾ। ॥੨੯॥ 


ਦੋਹਰਾ 

ਕੁਝ ਕੁ ਸਿੱਧ (ਚੇਲੇ) ਜੋ ਉਸ ਦੇ ਨਾਲ ਸਨ, ਉਨ੍ਹਾਂ ਨੇ “ਆਦੇਸ਼ ! ਆਦੇਸ਼ (ਪਰਨਾਮ) !” 
ਆਖਿਆ। “(ਉਸ) ਇੱਕ ਕਰਤਾਰ ਨੂੰ ਨਮਸਕਾਰ ਹੈ।” ਜਗਤ ਦੇ ਮਾਲਕ ਗੁਰੂ ਜੀ ਨੇ 
ਫ਼ਰਮਾਇਆ। ॥੩੦॥ 


ਚੌਪਈ 

ਸਾਰੇ ਬੈਠੇ ਸਿੱਧਾਂ ਨੇ ਬਚਨ ਕੀਤੇ (ਕਈ ਸਾਰੇ ਪ੍ਰਸ਼ਨ ਕੀਤੇ), “ਭੈੜੀ ਮੱਤ ਕਿਵੇ' ਛੱਡੀ ਜਾਵੇ? 
ਇਸ ਕਨਨ (ਤਰਨ ਵਾਲੀ)£ ਦੁਨੀਆਂ ਨੂੰ ਕਿਵੇਂ ਤਰਿਆ ਜਾਵੇ? ਜਗਤ ਵਿੱਚ ਜਿਉਂਦਿਆਂ ਹੀ 
ਕਿਵੇਂ ਮਰਿਆ ਜਾਵੇ? ॥੩੧॥ 


ਸੱਚ ਨੂੰ ਕਿਵੇਂ ਪਛਾਣਿਆ ਜਾ ਸਕਦਾ ਹੈ? ਸੱਚ ਦੇ ਰਾਹ” ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? 
ਇੰਦਰੀਆਂ ਕਿਵੇ ਵੱਸ ਕੀਤੀਆਂ ਜਾਣ? ਮਨ ਸ਼ਾਂਤ ਕਿਵੇਂ ਹੋਵੇ? ॥੩੨॥ 


ਉਸ ਦਾ ਰੂਪ ਕੀ ਹੈ ਤੇ ਉਸ ਦਾ ਵਿਸਥਾਰ? ਕਿੰਨਾ-ਕੁ ਹੈ? (ਇਸ ਦੇ ਵਿਸਥਾਰ) ਕਰਨ ਵਾਲਾ 
ਕਿਹੜਾ ਕੰਮ ਹੈ? ਕਿਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਹੈ? ਅਤੇ ਕਿੱਥੇ ਜਾ ਸਮਾਉਂਦਾ'? ਹੈ? 
ਇਹ ਸਾਨੂੰ ਦੱਸ ਦਿਉ। ॥੩੩॥ 


5।। 58000 0800 50101 ੬00੫9 5 _ ।੧੧੧0੧%1500੧60੧ਗ00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੁਨ ਕਰ ਸਿੱਧਨ ਕੀ ਅਸ ਬਾਨੀ । ਉੱਤਰ ਕਹੇ ਤੁਰਤ ਗੁਨਖਾਂਨੀ। 
“ਗੁਰਮਤ ਲੇ ਦੁਰਮਤ ਤਬ ਦੀਨੀ । ਦੁਸਤਰ' ਤਰੇ ਨਾਮ ਮਤ ਭੀਨੀ॥ ੩੪॥ 


ਗੁਰ ਕਾ ਸਬਦ ਰਿਦੇ ਮਹਿ ਧਰਿਯਾ।ਜੀਵਤ ਮ੍ਰਿੱਤਕ ਬਹੁਰ ਨ ਮਰਿਯਾ। 
ਗੁਰਮੁਖ ਲੇਵਹਿ ਸਾਚ ਪਛਾਨੇ ।ਗੁਰਮੁਖ ਖੋਜਤ ਮਗ ਕੋ ਜਾਨੇ ॥੩੫॥ 


ਮਨ ਮਾਰੇ ਇੰਦਰੀ ਬਸ£ ਹੋਈ । ਮਨ ਤੇ ਮਨ ਮਾਨਤ ਹੈ ਸੋਈ। 
ਕਥਨੇ ਤੇ ਅਕੱਥ ਤਿਹ ਰੂਪਾ। ਨਿਰੰਕਾਰ ਜਿਹ ਚਰਿਤ ਅਨੂਪਾ॥ ੩੬॥ 


ਦੋਹਰਾ 
ਨਿਸ ਦਿਨ ਜਪ ਨਿਰੰਕਾਰ ਕੋ ਇਸ ਤੇ ਪਰੇ” ਨ ਕਾਰ। 
ਹੁਕਮੇ ਆਵਹਿ ਜਾਵਈ ਹੁਕਮ ਸਮਾਇ ਬਿਚਾਰ'॥੩੭॥ 


ਦੇ 
ਸਨ ਗੋਰਖ ਪੁਨ ਬਚਨ ਉਚਾਰੇ। ਮੇਲੇ ਅੱਚਲ”'?? ਚਲਹੁ ਸੰਗਾਰੇ”। 
ਬੂਝਯੋ ਗੁਰੂ “ਕਿਤਕ ਸੋ ਦੂਰੰ।ਕਬਕੋ ਮੇਲਾ ਹੋਵਹਿ ਪੂਰੰ?' ॥੩੮॥ 


“ਖਸ਼ਟ ਸਹਸ” ਹੈ ਪੰਥ ਦੁਹੇਲਾਓ ।ਕਲ ਕੋ ਮੇਲਾ ਹੋਇ ਸਕੇਲਾ$”। 
“ਸੁਨ ਗੋਰਖ ਤੁਮ ਅਜਮਤਵਾਨਾ । ਉਡ ਕਰ ਜਾਹਿ ਬੇਗ ਤਹਿ ਥਾਨਾ॥੩੯॥ 


ਰਮ ਤੋ ਮੰਦ ਮੰਦ ਤਹਿ ਆਵੈ । ਜਾਇ ਕਾਲਾੰ ਸੋ ਉਡ ਕੈ ਜਾਵੈ। 
ਹਮਰੋ ਤੁਮਰੋ ਸੰਗ ਨਾ ਹੋਈ । ਸ਼ਕਤ ਅਸ਼ਕਤ ਮੇਲ ਨਹਿ ਕੋਈ”॥੪੦॥ 


ਇਆ | 


ਦੋਹਰਾ 
“ਤੁਮ ਜਬ ਗਏ ਸੁਮੇਰ ਪਰ ਕੌੱਸੈ ਉਡਾਈ ਜ਼ੋਰ। 
ਸ਼ਕਤਿ ਦਿਖਾਈ ਸਭਨ ਕੋ, ਕਹਾਂ ਗਯੋ ਬਲ ਤੋਰ? ॥੪੧॥ 


5।1 53000 4800 5॥0। ਹ। €00% :%  1॥0੧੧500%੧96018॥.੦0।। 


ਅਧਿਆਇ 35 ਮਰਦਾਨੇ ਦਾ ਦੇਹਾਂਤ 


ਸਿੱਧਾਂ ਦੇ ਅਜਿਹੇ ਕਥਨ (ਗੱਲਬਾਤ) ਸੁਣ ਕੇ, ਗੁਣਾਂ ਦੀ ਖਾਣ (ਗੁਰੂ ਜੀ) ਨੇ ਤੁਰੰਤ ਉੱਤਰ 
ਦਿੱਤਾ, “ਗੁਰਮਤਿ ਪ੍ਰਾਪਤੀ 'ਤੇ ਹੀ ਦੁਰਮਤ (ਭੈੜੀ-ਮੱਤ) ਤਿਆਗੀ ਜਾਂਦੀ ਹੈ। “ਨਾਮ” ਵਿੱਚ 
ਬੁੱਧੀ ਨੂੰ ਪਸੀਜ ਕੇ, ਕਠਿਨ ਸਥਿਤੀ ਤੋਂ ਵੀ ਤਰਿਆ ਜਾ ਸਕਦਾ ਹੈ। ॥੩੪॥ 


ਗੁਰੂ ਦੀ ਸਿੱਖਿਆ (ਸ਼ਬਦ) ਹਿਰਦੇ ਵਿੱਚ ਵਸਾ ਕੇ ਜੀਵਤ-ਦਸ਼ਾ ਵਿੱਚ ਹੀ ਮੋਇਆ ਹੋਇਆ 
(ਆਪਣੇ-ਆਪ ਨੂੰ) ਜਾਣ ਕੇ, ਫੇਰ ਅਮਰ ਹੋ ਜਾਈਦਾ ਹੈ। ਗੁਰਮੁਖ ਸੱਚ ਨੂੰ ਪਛਾਣ ਲੈਂਦਾ ਹੈ 
ਤੇ ਜੋ ਗੁਰਮੁਖ ਹੈ, ਉਹ ਖੋਜ-ਭਾਲ ਕਰ ਕੇ (ਸੱਚ ਦਾ) ਰਾਹ ਲੱਭ ਲੈਂਦਾ ਹੈ। ॥੩੫॥ 


ਮਨ ਨੂੰ ਮਾਰਨ ਨਾਲ ਇੰਦਰੀਆਂ ਵੱਸ? ਹੋ ਜਾਂਦੀਆਂ ਹਨ ਅਤੇ ਇਉਂ' ਅੰਤਹਕਰਣ (ਦੇ ਪ੍ਰਭਾਵ 
ਕਾਰਨ) ਮਨ ਉਹੋ ਕਬੂਲ ਕਰ ਲੈਂਦਾ ਹੈ। ਉਸ ਦੇ ਰੂਪ ਦਾ ਵਿਸਥਾਰ ਬਿਆਨ ਨਹੀਂ ਕੀਤਾ ਜਾ 
ਸਕਦਾ। ਨਿਰੰਕਾਰ, ਕਰਨੀ-ਕਥਨੀ ਤੋਂ ਬਾਹਰ ਹੈ। ॥੩੬॥ 


ਦੋਹਰਾ 

ਦਿਨੇ-ਰਾਤ ਪਰਮੇਸ਼ਰ ਦਾ ਸਿਮਰਨ ਕਰਨ ਤੋਂ ਉੱਪਰ” ਹੋਰ ਕੋਈ (ਵੱਡਾ) ਕਰਨ ਯੋਗ ਕੰਮ 
ਨਹੀਂ ਹੈ। (ਪ੍ਰਭੂ ਦੇ) ਹੁਕਮ ਅੰਦਰ ਰਹਿ ਕੇ ਤੇ ਹੁਕਮ ਅਨੁਸਾਰ ਵਿਚਾਰ ਕਰ ਕੇ (ਉਸ ਹੁਕਮ 
ਨੂੰ ਕਮਾ ਕੇ) ਪ੍ਰਭੂ ਵਿੱਚ ਸਮਾਇਆ ਜਾ ਸਕੀਦਾ ਹੈ। ॥੩੭॥ 


ਚੌਪਈ 

ਸੁਣ ਕੇ ਗੋਰਖ ਨੇ (ਗੁਰੂ ਜੀ ਨੂੰ) ਫੇਰ ਆਖਿਆ, “ਸਾਡੇ ਨਾਲ “ਅੱਚਲ” ਦੇ ਮੇਲੇ `ਤੇ ਚੱਲੋ। ” 
ਗੁਰੂ ਜੀ ਨੇ ਪੁੱਛਿਆ, “ਉਹ (ਅਚੱਲ) ਕਿੰਨੀ ਕੁ ਦੂਰ ਹੈ? (ਤੇ) ਮੇਲਾ ਕਦੋਂ ਪੂਰਾ (ਸੰਪੂਰਨ) 
ਹੋਵੇਗਾ? ॥੩੮॥ 


“ਛੇ-ਸੋ” (ਕੋਹ) ਦਾ ਕਠਨਾੰ ਰਸਤਾ ਹੈ। ਕੱਲ੍ਹ ਨੂੰ ਇਸ ਮੇਲੇ ਦਾ ਇਕੱਠ” ਹੋਣਾ ਹੈ। ” ਤਾਂ ਗੁਰੂ 
ਜੀ ਬੋਲੇ, “ਸੁਣ ਗੋਰਖਨਾਥ! ਤੂੰ ਸ਼ਕਤੀਆਂ ਵਾਲਾ ਹੈ, ਛੇਤੀ ਉੱਡ ਕੇ ਉੱਥੇ ਪਹੁੰਚ 
ਜਾਵੇਂਗਾ। ॥੩੯॥ 


ਪਰ ਅਸੀਂ ਤਾਂ ਉੱਥੇ ਹੌਲੀ-ਹੌਲੀ ਪਹੁੰਚਾਂਗੇ।ਜੋ ਕੱਲ੍ਹਾਂ ਜਾਣਾ ਚਾਹੇ, ਉਹ ਤਾਂ ਉੱਡ ਕੇ ਹੀ 
ਜਾਵੇਗਾ। (ਸੇ) ਤੇਰਾ ਸਾਡਾ ਸਾਥ ਨਹੀਂ ਹੋ ਸਕਦਾ। ਸ਼ਕਤੀਵਾਨ ਅਤੇ ਨਾ-ਸ਼ਕਤੀ ਵਾਲੇ ਦਾ 
ਆਪਸ ਵਿੱਚ ਕੋਈ ਮੇਲ ਨਹੀਂ ਹੁੰਦਾ ॥੪੦॥ 

ਦੋਹਰਾ 

(ਗੋਰਖ ਮੁੜ ਬੋਲਿਆ), ਜਦੋਂ' ਤੁਸੀਂ ਸੁਮੇਰ ਪਰਬਤ `ਤੇ ਗਏ ਸੀ ਤਾਂ ਤੁਸੀ ਕਿਹੜੀ ਸ਼ਕਤੀ ਦੇ 
ਜ਼ੋਰ ਨਾਲ ਖੜਾਉਂ ਉਡਾਈ ਸੀ? ਉਦੋਂ ਤੁਸੀਂ ਸਾਰਿਆਂ ਲੋਕਾਂ ਨੂੰ ਸ਼ਕਤੀ ਦਿਖਾਈ ਸੀ, ਹੁਣ 
ਤੁਹਾਡੀ ਸ਼ਕਤੀ ਕਿੱਥੇ ਚਲੀ ਗਈ? ॥੪੧॥ 


5।। 53000 8000 50101 0। €0%॥ '% _।080011ਇ॥00੫੧60੧8।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਹਰੀ ਗਈ ਕਿਉਂ ਸ਼ਕਤਿ ਤੁਮਾਰੀ? । ਕਰਕੇ ਬਾਦ” ਕਾਹਿ ਢਿਗ ਹਾਰੀ?”। 
ਸ੍ਰੀ ਗਰੂ ਕਹੈ “ਨ ਮੋਹਿ ਉਡਾਈ । ਸ੍ਰੀ ਪਰਮੇਸ਼ੁਰ ਤਬਹਿ ਚਲਾਈ॥ ੪੨॥ 


ਨਰ ਮਹਿ' ਸ਼ਕਤਿ ਨ ਕੈਸੇ ਹੋਈ । ਏਕ ਨਿਰੰਜਨ ਸਭ ਕੋ ਜੋਈ। 
ਸੋਈ ਹਮ ਕੋ ਜਬੈ ਉਡਾਵੈ । ਚਲੀਏ ਤੁਮ ਪੀਛੇ ਹਮ ਆਵੈਂ” ॥੪੩॥ 


ਸੁਨ ਸਿੱਧਨ ਸਭ ਲੀਨ ਉਡਾਰੀ । ਗਮਨੇ ਤੂਰਨ ਇੱਛਾਚਾਰੀ। 
ਕਿਤਕ ਕਾਲ ਪੀਛੇ ਜਗਸਾਈ' । ਪਹੁੱਚੇ ਪੁਰਾ ਜਾਇ ਤਿਸ ਥਾਂਈ ॥੪੪॥ 


ਊਚੇ ਥਲ ਇਕ ਅਚਲ ਮਝਾਰੀ । ਤਿਹ ਪਰ ਬੈਠ ਸੁਹਾਵਤ ਭਾਰੀ । 
ਪੀਛੇ ਸਿੱਧ ਤਹਾਂ ਸਬ ਆਏ । ਦੇਖ “ਅਦੇਸ ਅਦੇਸ'ਅਲਾਏ ॥੪੫॥ 


ਦੋਹਰਾ 
ਕਹਯੋ ਕਿ “ਇਸ਼ਟੀ? ਤੂੰ ਬਡਾ ਟਾਮਨ” ਕਰਤ ਬਨਾਇ । 
ਹੁਤੋ ਪਛੇਰੇ ਸਬਨ ਤੇ ਪੂਰਬ ਪਹੁੰਚੇ ਧਾਇ” ॥੪੬॥ 


ਚੌਪਈ 


“ਇਸ਼ਟ ਹਮਾਰਾ ਏਕੁੰਕਾਰਾ । ਗੁਰ ਕੇ ਸਬਦ ਕਰਯੋ ਨਿਸਤਾਰਾ। 
ਸ਼ੰਭੁ ਨਾਥ ਹੈ ਦੁਰਮਤਿ ਭੀਨਾ। ਬਿਨ ਕਰਤਾਰ ਆਨ!” ਮਤਿ ਲੀਨਾ” ।੪੭। 


ਸਭ ਸਿੱਧਨ ਨਿਜ ਆਸਨ ਲਾਏ । ਲੋਕਨ ਤੇ ਬਹੁ ਪੂਜ ਕਰਾਏ । 
ਸ੍ਰੀ ਗੁਰ ਕੀ ਮਨਤਾ ਬਹੁ ਹੋਈ । ਸਿੱਧ ਬਿਲੋਕ ਗਏ ਜਰ” ਸੋਈ॥੪੮॥ 


ਮੇਲਾ ਬਿਛੁਰ ਗਯੋ ਜਿਸ ਬੇਰੇ । ਸਿੱਧ ਗਏ ਸਭ ਅਪਨੇ ਡੇਰੇ । 
ਮੁਝ ਬੂਝਯੋ ਗੁਰ ਚਲਣੇ ਹਿਤ ਕੋ ।ਲੇਨੋ ਸੰਗ ਮਰਦਾਨੇ ਸੁਤ ਕੋ॥੪੯॥ 


'ਚਲਹੁ ਅਬੈ ਤਲਵੰਡੀ ਮਾਂਹੀ । ਖੁਰਮੇ ਨਗਰ ਪੁਚਾਵਹਿ' ਤਾਂਹੀ। 
ਦੈ ਸਿਰਪਾਉ£ ਬਿਠਾਇ' ਭਲੇਰੇੱ । ਇਸ ਬਿਧ ਕਰਨ ਭਾਰ” ਸਿਰ ਮੇਰੇ” ॥੫੦॥ 


5।। 53000 8000 50101 4। ੬0) '%  ।08001੧%1ਇ00੫੧60118।.60।। 


ਅਧਿਆਇ 35 ਮਰਦਾਨੇ ਦਾ ਦੇਹਾਂਤ 


ਚੌਪਈ 

“ਤੁਹਾਡੀ ਸ਼ਕਤੀ ਖ਼ਤਮ ਕਿਉਂ ਹੋ ਗਈ? ਚਰਚਾ (ਸੰਵਾਦ) ਕਰਕੇ ਢੇਰੀ ਕਿਉਂ ਢਾਹ ਦਿੱਤੀ 
ਹੈ?” ਸਤਿਗੁਰੂ ਜੀ ਬੋਲੇ, “(ਉਹ ਖੜਾਂਵ) ਮੈ'' ਨਹੀਂ ਸੀ ਉਡਾਈ, ਓਦੋਂ ਪਰਮੇਸ਼ਰ ਨੇ 
ਉਡਾਈ ਸੀ। ॥੪੨॥ 


ਮਨੁੱਖ ਵਿੱਚ ਕਿਸੇ ਤਰਾਂ ਸ਼ਕਤੀ ਨਹੀਂ ਹੁੰਦੀ । ਜੋ ਪਰਮੇਸ਼ਰ ਸਾਰਿਆਂ ਦਾ (ਸਾਂਝਾ) ਹੈ, ਜਦੋਂ ਉਹ 
ਸਾਨੂੰ ਉਡਾਵੇਗਾ (ਆ ਜਾਵਾਂਗੇ) । ਤੁਸੀਂ ਚੱਲੋ, ਅਸੀਂ ਤੁਹਾਡੇ ਮਗਰ ਆਉਂਦੇ ਹਾਂ। ” ॥੪੩॥ 


(ਇਹ) ਸੁਣ ਕੇ ਸਾਰੇ ਸਿੱਧਾਂ ਨੇ ਉਡਾਰੀ ਭਰੀ। ਉਹ ਇੱਛਾਧਾਰੀ (ਰਿੱਧੀਆਂ-ਸਿੱਧੀਆਂ ਦੇ 
ਮਾਲਕ) ਹੋਣ ਕਰਕੇ ਤੁਰੰਤ ਚਲੇ ਗਏ । ਕੁਝ ਸਮੇ' ਮਗਰੋਂ ਜਗਤ ਦੇ ਮਾਲਕ (ਗੁਰੂ ਜੀ) ਉਸੇ 
ਥਾਂ ਤੇ (ਉਨ੍ਹਾਂ ਤੋਂ ਪਹਿਲਾਂ) ਜਾ ਪੁੱਜੇ। ॥੪੪॥ 


ਅੱਚਲ ਵਿੱਚ (ਪਹੁੰਚ ਕੇ) ਇੱਕ ਉੱਚੇ ਸਥਾਨ 'ਤੇ ਬੈਠੇ (ਗੁਰੂ ਜੀ) ਬਹੁਤ ਸੁਭਾਇਮਾਨ ਹੋ ਰਹੇ 
ਸਨ। ਇਸ ਮਗਰੋਂ, ਸਿੱਧ ਉੱਥੇ ਪੁੱਜੇ ਤੇ ਵੇਖ ਕੇ “ਆਦੇਸ਼, ਆਦੇਸ਼” (ਪਰਨਾਮ-ਪਰਨਾਮ) 
ਉਚਾਰਿਆ। ॥੪੫॥ 


ਦੋਹਰਾ 
(ਸਿੱਧ ਬੋਲੇ), “ਚੇਟਕੀ£ (ਸਿੱਧੀਆਂ ਵਾਲੇ)! ਤੁਸੀਂ ਬੜੇ ਸੁਚੱਜੇ ਢੰਗ ਨਾਲ ਜਾਦੂ-ਟੂਣੇ? ਬਣਾ 
ਕੇ ਕਰਦਾ ਹੈੱ। ਸਾਰਿਆਂ ਤੋਂ ਤੂੰ ਪਿੱਛੇ ਸੀ ਤੇ ਭੱਜ ਕੇ ਪਹਿਲਾਂ (ਹੀ) ਆਣ ਪੁੱਜਾ। ॥੪੬॥ 


ਚੌਪਈ 

(ਗੁਰੂ ਜੀ ਬੋਲੇ), ਸਾਡਾ ਇਸ਼ਟ ਤਾਂ ਇੱਕ ਬ੍ਰਹਮ (ਕਰਤਾਰ) ਹੈ। ਗੁਰੂ ਦੀ ਸਿੱਖਿਆ (ਸ਼ਬਦ) ਨੇ ਮੇਰਾ 
ਉੱਧਾਰ ਕੀਤਾ ਹੈ। ਸ਼ੰਭੂਨਾਥ (ਤੁਹਾਡਾ ਇਸ਼ਟ, ਭਾਵ ਸ਼ਿਵ ਜੀ) ਉਲਟੀ-ਮੱਤ ਵਿੱਚ ਭਿੱਜਿਆ (ਖਚਿਤ) 
ਹੋਇਆ ਹੈ। (ਉਸ ਨੇ) ਪਰਮੇਸ਼ਰ ਨੂੰ ਛੱਡ ਕੇ, ਹੋਰ” ਹੀ ਧਾਰਨਾ ਫੜੀ ਹੋਈ ਹੈ।॥੪੭॥ 


ਸਾਰੇ ਸਿੱਧਾਂ ਨੇ ਆਸਣ ਲਾਏ ਹੋਏ ਸਨ ਤੇ ਲੋਕਾਂ ਤੋਂ ਆਪਣੀ ਪੂਜਾ ਕਰਵਾਉਂਦੇ ਸਨ। ਗੁਰੂ ਜੀ 
ਦੀ ਬੜੀ ਪੂਜਾ (ਮਾਨਤਾ) ਹੋਈ ਤਾਂ (ਇਹ) ਵੇਖਕੇ ਸਿੱਧ ਸੜ-ਬਲ? ਗਏ। ॥੪੮॥ 


ਜਿਸ ਵੇਲੇ ਮੇਲਾ ਖ਼ਤਮ ਹੋ ਗਿਆ। ਸਿੱਧ ਆਪਣੇ ਡੇਰੇ ਚਲੇ ਗਏ । ਗੁਰੂ ਜੀ ਨੇ, ਮਰਦਾਨੇ ਦੇ 
ਪੁੱਤਰ ਨੂੰ ਨਾਲ ਲੈਣ ਲਈ, ਮੈਨੂੰ (ਭਾਈ ਬਾਲਾ) ਚੱਲਣ ਲਈ ਪੁੱਛਿਆ। ॥੪੯॥ 


(ਸਤਿਗੁਰੂ ਜੀ ਬੇਲੇ), “ਚੱਲੋ ਹੁਣ ਤਲਵੰਡੀ ਚੱਲੀਏ। ਉਸ (ਮਰਦਾਨੇ ਦੇ ਪੁੱਤਰ ਨੂੰ) ਖੁਰਮੇ 
ਨਗਰ ਵਿੱਚ ਪਹੁੰਚਾ ਦੇਈਏ। ਉਸ ਨੂੰ ਸਿਰੋਪਾ£ ਦੇ -ਕੇ, ਸੋਭਾ ਸਹਿਤ ਬਿਠਾਈਏ। ਇਸ 
ਤਰਾਂ ਦਾ ਕਾਰਜ ਕਰਨ ਦੀ ਮੇਰੇ ਸਿਰ ਜ਼ਿਮੇਵਾਰੀ£ ਹੈ। ” ॥੫੦॥ 


5।। 53000 8000 50101 4। ੬0) _ %! 1੧੧8001੧1ਇ॥00੫੧6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਸ ਕਹਿ ਕੀਨ ਪਯਾਨੋ ਤੂਰਨ। ਪਹੁੰਚੇ ਤਲਵੰਡੀ ਗੁਰ ਪੂਰਨ। 
ਏਕ ਕੂਪ ਊਪਰ ਤਹਿ' ਜਾਈ। ਬੈਠ ਗਏ ਪੁਨ ਗਿਰਾ ਅਲਾਈ ॥੫੧॥ 


“ਹਿਤੂ ਮਾਤ ਪਿਤ ਰਾਇ' ਪਛਾਨੋ । ਭਾ ਪਰਲੋਕ ਸਭਨ ਕੋ ਜਾਨੋ । 
ਚਾਚਾ ਲਾਲੂ ਜੀਵਤ ਅਬਹੀ । ਸੋ ਹਮ ਕੋ ਦੇਖਹਿਗੋ ਜਬਹੀ॥੫੨॥ 


ਬਹੁ ਹਿਤ ਕਰੈ ਨ ਜਾਵਨ ਦੇਹੀ। ਗਰ ਲਗਾਇ ਕੈ ਰੁਦਨ£ ਕਰੇਹੀ। 
ਤਿਮਰ ਭਏ ਜਾਵਹੁ ਪੁਰ ਮਾਂਹੀ । ਤੂਸ਼ਨ ਧਾਰ ਆਨੀਏ ਤਾਂਹੀ ॥੫੩॥ 


ਹਮ ਨਹਿ ਨਗਰ ਮਝਾਰ ਪਧਾਰਹਿ' । ਲੇਇ ਵਹਿਰ ਤੇ ਤਹਾਂ ਸਿਧਾਰੈਂ”। 
ਆਇਸੁ? ਪਾਇ ਤਬਹਿ ਮੈਂ ਗਯੋ । ਕੋਇ ਨ ਪੁਰ ਮਹਿ ਜਾਨਤ ਭਯੋ ॥੫੪॥ 


ਦਰ” ਠਾਢੇ ਹਰੈ ਸਹਜ ਬੁਲਾਯੋ । ਸੁਨ ਸ਼ਹਿਜ਼ਾਦਾ ਬਾਹਰ ਆਯੋ । 
ਮੋਕੋ ਦੇਖਤ ਹਰਖਯੋ ਤਬਹੀ । ਲਖ੍ਯੋ ਕਿ -- ਮਮ ਪਿਤ ਆਵਹਿ ਅਬਹੀ --॥੫੫॥ 


ਹਿਤ ਕਰ ਉਰ ਮਹਿ ਪਗ ਲਪਟਾਵਾ।ਦੇ ਅਸੀਸ ਮੈਂ ਬਚਨ ਅਲਾਵਾ। 
“ਸੀ ਗੁਰ ਵਹਿਰ ਹਕਾਰਤ ਤੋਹੀ । ਲੇਨੇ ਹੇਤ ਪਠਾਯੋ? ਮੋਹੀ'॥੫੬॥ 
ਦੋਹਰਾ 

“ਮਮ ਪਿਤ ਕੋ ਛੋਡਯੋ ਕਹਾਂ ਕਿਯੇਂ ਨਹਿ ਆਯੋ ਧਾਮ। 

ਪ੍ਰਭੁ ਕਿਉਂ' ਬੈਠੇ ਵਹਿਰ ਤਹਿ' ਤਜ ਤਲਵੰਡੀ ਗ੍ਰਾਮ? "॥੫੭॥ 

ਚੌਪਈ 

“ਗੁਰ ਢਿਗ ਚਲਹੁ ਅਵਾਰ” ਨ ਲਾਵਉ । ਸਬਹੀ ਉੱਤਰ ਤਿਨ ਤੇ ਪਾਵਉ”। 
ਸ਼ਹਜ਼ਾਦੇ ਕੇ ਭਾਗ ਬਡੇਰੇ । ਚਲਯੋ ਸੰਗ ਨਹਿ ਲਾਈ ਦੇਰੇ॥੫੮॥ 


ਜਾਇ ਜਬਹਿ ਦਰਸ਼ਨ ਕੋ ਕੀਨੋ । ਚਰਨਾਂਬੁਜ ਮਹਿਂ ਸਿਰ ਧਰ ਦੀਨੋ। 
ਸੀ ਗੁਰ ਤਿਹ ਸੋਂ ਗਿਰਾ ਅਲਾਈ। “ਤੋਹਿ ਤਾਤ ਕੀ ਬੈਸ ਬਿਹਾਈ॥੫੯॥ 


ਭਯੋ ਕਾਲਬਸਿ? ਤਿਹਕੋ ਜਾਨ । ਜਹਿਂ' ਖੁਰਮਾਪੁਰ ਅਹੈ ਮਹਾਨ। 
ਤਹਿਂ ਲੇ ਚਲਨੋ ਅਬ ਤੁਝ ਤਾਂਈ । ਸੰਗ ਲੇਨ ਕੋ ਲੀਨ ਬੁਲਾਈ॥੬੦॥ 


5।। 53000 8001 50101 ਹ। ੬0”? ੧3101500੫੧)60011.60।। 


ਅਧਿਆਇ 35 ਮਰਦਾਨੇ ਦਾ ਢੇਹਾਂਤ 


ਇਉ' ਆਖ ਕੇ (ਉਹ) ਤੁਰੰਤ ਰਵਾਨਾ ਹੋ ਗਏ। ਪੂਰੇ-ਸਤਿਗੁਰੂ ਜੀ ਤਲਵੰਡੀ ਅੱਪੜ ਗਏ ! 
ਇੱਕ ਖੂਹ ਉੱਤੇ ਜਾ ਕੇ ਬੈਠ ਗਏ ਅਤੇ ਫੇਰ ਬੋਲੇ। ॥੫੧॥ 


<(ਸਾਂਡੇ) ਸਨੇਹੀ, ਮਾਤਾ-ਪਿਤਾ ਅਤੇ ਰਾਏ ਬੁਲਾਰ', ਸਾਰੇ ਪਰਲੋਕ ਸਿਧਾਰ ਚੁੱਕੇ ਹਨ। 
ਹੁਣ ਕੇਵਲ ਚਾਚਾ ਲਾਲੂ ਹੀ ਜਿਉਂਦਾ ਹੈ। ਜਿਸ ਵੇਲੇ ਉਹ ਸਾਨੂੰ ਦੇਖ ਲਵੇਗਾ। ॥੫੨॥ 


ਉਹ ਬਹੁਤ ਪ੍ਰੇਮ ਕਰੇਗਾ ਅਤੇ ਜਾਣ ਨਹੀਂ ਦੇਵੇਗਾ। ਉਹ ਤਾਂ ਸਾਨੂੰ ਗਲ ਲਾ ਕੇ ਰੋਵੇਗਾ?। 
(ਸੋ) ਨਗਰ ਵਿਖੇ, ਹਨ੍ਹੇਰੇ-ਪਏ ਤੋਂ' ਜਾਵੀਂ ਤੇ ਚੁੱਪ-ਕੀਤੇ ਉਸ (ਮਰਦਾਨੇ ਦੇ ਪੁੱਤਰ) ਨੂੰ ਲੈ 
ਆਵੀਂ। ॥੫੩॥ 


ਅਸਾਂ ਨਗਰ ਵਿੱਚ ਨਹੀਂ ਜਾਣਾ। ਉਸ ਨੂੰ ਬਾਹਰੋ' ਹੀ ਲੈ ਕੇ ਉੱਥੇ (ਖੁਰਮ ਨਗਰ) ਚਲੇ 
ਜਾਵਾਂਗੇ। ਆਗਿਆ? ਮਿਲਦਿਆਂ ਹੀ, ਉਸੇ ਵੇਲੇ ਮੈ' (ਬਾਲਾ) ਗਿਆ। ਨਗਰ ਵਿੱਚ ਮੈਨੂੰ 
ਕਿਸੇ ਨੇ ਨਹੀਂ ਪਛਾਣਿਆ। ॥੫੪॥ 


ਦਰਵਾਜ਼ੇ“ `ਤੇ ਖਲੋ ਕੇ (ਉਸ ਨੂੰ) ਹੌਲੀ ਦੇ ਕੇ ਬੁਲਾਇਆ। (ਇਹ) ਸੁਣ ਕੇ “ਸ਼ਹਿਜ਼ਾਦਾ” 
(ਮਰਦਾਨੇ ਦਾ ਪੁੱਤਰ) ਬਾਹਰ ਆਇਆ। ਮੈਨੂੰ ਵੇਖਦਿਆਂ ਹੀ ਉਹ ਪਰਸੰਨ ਹੋ ਗਿਆ। ਉਸ 
ਨੇ ਸਮਝਿਆ ਕਿ ਹੁਣ ਮੇਰਾ ਪਿਤਾ ਵੀ ਆ ਜਾਏਗਾ। ॥੫੫॥ 


ਹਿਰਦੇ ਵਿੱਚ ਬਹੁਤ ਪ੍ਰੇਮ ਕਰਕੇ ਉਹ ਚਰਨਾਂ ਨੂੰ ਲਿਪਟ ਗਿਆ। ਮੈਂ ਉਸ ਨੂੰ ਅਸੀਸ ਦੇ ਕੇ ਆਖਿਆ, 
“ਸ੍ਰੀ ਗੁਰੂ ਜੀ ਤੈਨੂੰ ਬਾਹਰ ਸੱਦਦੇ ਹਨ। (ਤੈਨੂੰ? ਲਿਆਉਣ ਲਈ ਮੈਨੂੰ ਭੇਜਿਆ” ਹੈ।” ॥੫੬॥ 


ਦੋਹਰਾ 
(ਉਸ ਕਿਹਾ), ਮੇਰੇ ਪਿਤਾ ਨੂੰ ਕਿੱਥੇ ਛੱਡ ਆਏ ਹੋ, ਉਹ ਘਰ£ ਕਿਉਂ ਨਹੀਂ ਆਏ? ਸਤਿਗੁਰੂ 
ਜੀ ਤਲਵੰਡੀ ਨੂੰ ਛੱਡ ਕੇ, ਬਾਹਰ ਕਿਉਂ ਬੈਠ ਗਏ ਹਨ?” ॥੫੭॥ 


ਚੌਪਈ 
(ਮੈਂ, ਭਾਵ ਬਾਲੇ ਨੇ ਫਿਰ ਆਖਿਆ) “ਗੁਰੂ ਜੀ ਕੋਲ ਚੱਲ, ਦੇਰ ਨਾ ਲਾ। ਸਾਰੀ ਜਾਣਕਾਰੀ ਉਨ੍ਹਾਂ ਤੋਂ ਹੀ 
ਲਵੀਂ।” “ਸਹਿਜ਼ਾਦਾ” ਵੱਡੇ ਭਾਗਾਂ ਵਾਲਾ ਸੀ, ਉਸ ਨੇ ਦੇਰੀ ਨਹੀਂ ਕੀਤੀ ਤੇ ਨਾਲ ਹੋ ਤੁਰਿਆ ॥੫੮॥ 


ਜਿਉਂ ਹੀ ਉਸ ਨੇ ਜਾ ਕੇ ਦਰਸ਼ਨ ਕੀਤੇ ਤਾਂ ਉਸ ਨੇ (ਗੁਰੂ ਜੀ ਦੇ) ਚਰਨ-ਕਮਲਾਂ= 'ਤੇ ਸੀਸ 
ਧਰ ਦਿੱਤਾ। ਸਤਿਗੁਰੂ ਜੀ ਨੇ ਉਸ ਨੂੰ ਆਖਿਆ, “ਤੇਰਾ ਪਿਤਾ ਪੂਰਾ ਹੋ ਗਿਆ। ॥੫੯॥ 


ਉਸ ਨੂੰ ਕਾਲ-ਵੱਸ? ਹੋ ਗਿਆ ਜਾਣ ਲਵੋ । ਜਿਥੇ ਵੱਡਾ ਨਗਰ, “ਖੁਰਮ' ਹੈ, ਹੁਣ ਤੈਨੂੰ ਉਥੇ 
ਲੈ ਕੇ ਜਾਣਾ ਹੈ। ਤੈਨੂੰ ਨਾਲ ਲਿਜਾਣ ਲਈ ਹੀ ਸੱਦਿਆ ਹੈ ॥੬੦॥ 


5।1 500੫ 3801 5000। । €008) _”2੨ ।੧8॥0੧੫1500%)0011.0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਦੇਨੋ ਹਮਕੋ ਉਚਿਤ ਹੈ ਤੋਕੋ ਅਬ ਸਿਰਪਾਉ। 
ਲੇਨੌ ਤੈਂ ਕਿਸ ਰੀਤ ਕੋ ਤੈਸੋ ਬਚਨ ਬਤਾਉ'॥੬੧॥ 


ਚੌਪਈ 


ਸੁਨ ਸ਼ਹਿਜਾਦੇ ਰਿਦੇ ਬਿਚਾਰੀ । ਸ੍ਰੀ ਪ੍ਰਭੁ ਸੋਂ ਪੁਨ ਗਿਰਾ ਉਚਾਰੀ। 
“ਪਿਤ ਮੇਰੇ ਕੋ ਦੀਨੋ ਜੈਸੇ । ਕ੍ਰਿਪਾ ਧਾਰ ਦੀਜੈ ਮੁਝ ਤੈਸੇ" ॥੬੨॥ 


“ਤੇਰੇ ਪਿਤਾ ਜਾਚ ਕੈ ਲੀਨੋ । ਅਗਨ ਦਾਹ ਤਿਹ ਕੋ ਹਮ ਦੀਨੋ। 
ਤੂੰ ਅਬ ਚਲ ਰਹਿਯੇ ਤਿਹ ਥਾਨਾਂ।ਮਰਦਾਨੇ ਕੇ ਹੋਇ ਸਮਾਨਾ ॥੬੩॥ 


ਹੋਵਹਿ ਤਹਾਂ ਮਹਾਂਨ ਪ੍ਰਕਾਸ਼ਾ । ਬਸਹੁ ਸਦਾ ਕਰ ਅਪਨ ਅਵਾਸਾ?। 
ਪੁਨਿ ਜਯੋ' ਮਨ ਹੈ ਕਰੀਅਹੁ ਤੈਸੇ।ਹਮਰੇ ਰਿਦੇ ਬਿਖੈ ਹੈ ਐਸੇ`॥੬੪॥ 
ਹਾਥ ਜੋਰ ਤਿਨ ਬਿਨੈ ਉਚਾਰੀ। ਮੈਂ ਰਾਵਰ ਕੇ ਨਿਤ ਅਨੁਸਾਰੀ। 
ਜੈਸੋ ਪਿਤਾ ਤੁਮਾਰੇ ਦਾਸੂ। ਤੈਸੇ ਮੁਝ ਜਾਨਹੁ ਸੁਖਰਾਸੂ !” ॥੬੫॥ 


ਤਬ ਪ੍ਰਭੁ ਚਲੇ ਸੰਗ ਲੇ ਤਾਂਹੀ । ਪਹੁੱਚੇ ਨਗਰ ਤੁਲੰਭੇ"? ਮਾਹੀ । 
ਰਹੈ ਤਹਾਂ ਇਕ ਸੱਜਣ ਬੰਚਕ”। ਬੇਖ ਬੈਸਨੋ ਦਯਾ ਨ ਰੰਚਕ॥ ੬੬॥ 


ਬਹੁ ਮੋਲੇ ਤਨੁ ਚੀਰ ਹੰਢਾਈ । ਪੁਰ ਢਿਗ ਬੈਠ ਗਏ ਜਗ ਸਾਈਂ। 
ਸ਼ਹਜ਼ਾਦਾ ਲੇ ਆਇਸ ਪੁਰ ਮੈਂ । ਗਮਨਜਯੋ ਲਾਗੀ ਛੁਧਾਂ ਉਦਰ ਮੈਂ॥੬੭॥ 


ਜਾਇ ਤਹਾਂ ਧ੍ਰਮਸਾਲਾ ਦੇਖੀ । ਸੱਜਣ ਜਿਸ ਮਹਿ' ਅਘੀ? ਵਿਸ਼ੇਖੀ। 
ਨੀਕੀ ਬਿਧਿ ਸੋਂ ਕੀਨ ਦੁਆਇ । ਸ਼ਹਿਜ਼ਾਦਾ ਬੈਠਯੋ ਢਿਗ ਜਾਇ॥੬੮॥ 


ਸਾਦਰ£ ਸੋਂ ਸੱਜਣ ਬਚ ਕਹਈ । “ਆਵਹੁ ਭਾਈ ਕਹਿ ਤੈਂ ਰਹਿਈ?। 
ਕੋ ਹੈ ਤੇਰੋ ਬਰਨ” ਬਤਾਵਹੁ? ਕਿਤਤੇ ਆਯੋ ਕਿਤਕੋ ਜਾਵਹੁ?”॥੬੯॥ 


5।। 53000 8001 5001 ਗ 64089 ੧3101500੫੧)6011.60।। 


ਅਧਿਆਇ 35 ਮਰਦਾਨੇ ਢਾ ਦੇਹਾਂਤ 


ਦੋਹਰਾ 
ਹੁਣ ਸਾਡੇ ਵੱਲੋਂ, ਤੈਨੂੰ ਸਿਰੋਪਾ ਦੇਣਾ ਉਚਿੱਤ ਹੈ। ਤੂੰ ਕਿਸ ਢੰਗ ਨਾਲ ਲੈਣਾ ਚਾਹੁੰਦਾ ਹੈ? 
ਉਸੀ ਪ੍ਰਕਾਰ ਦੱਸ" ਦੇਵੋ” ॥੬੧॥ 


ਚੌਪਈ 

(ਇਹ) ਸੁਣ ਕੇ 'ਸ਼ਹਿਜਾਦੇ” ਨੇ ਮਨ ਵਿੱਚ ਵਿਚਾਰਿਆ ਤੇ ਫੇਰ ਗੁਰੂ ਜੀ ਨੂੰ ਆਖਿਆ, “ਜਿਸ 
ਤਰਾਂ ਤੁਸੀਂ ਮੇਰੇ ਪਿਤਾ ਨੂੰ ਸਿਰੋਪਾ ਦਿੱਤਾ ਸੀ, ਕਿਰਪਾ ਕਰਕੇ ਮੈਨੂੰ ਵੀ ਉਸੇ ਢੰਗ ਨਾਲ ਹੀ 
ਨਿਵਾਜੋ। ॥੬੨॥ 


“ਤੇਰੇ ਪਿਤਾ ਨੇ ਤਾਂ ਮੰਗ ਕੇ ਲਿਆ ਸੀ ਤੇ ਉਸ ਨੂੰ ਅਸੀ' ਅਗਨੀ ਵਿੱਚ ਸਾੜ ਦਿੱਤਾ 
ਹੈ। ਹੁਣ ਤੂੰ, ਮਰਦਾਨੇ ਦੇ ਸਮਾਨ£ ਹੀ, (ਸਾਡੇ ਨਾਲ) ਚੱਲ ਕੇ, ਉਸ ਥਾਂ 'ਤੇ ਨਿਵਾਸ 
ਕਰ। ॥੬੩॥ 


ਉਥੇ ਆਪਣਾ ਘਰ? ਬਣਾ ਕੇ ਵੱਸੋ ਤਾਂ ਜੁ ਉੱਥੇ ਵੀ ਗਿਆਨ ਦਾ ਪਰਕਾਸ਼ ਹੋਵੇ। ਮੇਰਾ 
ਵਿਚਾਰ ਤਾਂ ਇਸ ਤਰਾਂ ਦਾ ਹੈ, ਪਰ ਬਾਕੀ ਜਿਵੇ' ਤੇਰੀ ਮਰਜ਼ੀ ਹੋਵੇ, ਉਸ ਤਰਾਂ ਕਰੋ”॥੬੪॥ 


ਉਸ ਨੇ ਹੱਥ ਜੋੜ ਜੇ ਬੇਨਤੀ ਕੀਤੀ, (ਹਜ਼ੂਰ !) ਮੈ ਸਦਾ ਹੀ ਆਪ ਦਾ ਆਗਿਆਕਾਰ ਹਾਂ। 
ਜਿਸ ਤਰਾਂ ਮੇਰਾ ਪਿਤਾ, ਆਪ ਜੀ ਦਾ ਸੇਵਕ ਸੀ, ਹੇ ਸੁੱਖਾਂ ਦੀ ਪੂੰਜੀ! (ਗੁਰੂ ਜੀਓ) ਤੁਸੀਂ 
ਮੈਨੂੰ ਵੀ ਓਵੇ' ਹੀ ਜਾਣੋ। ” ॥੬੫॥ 


ਤਾਂ ਫਿਰ ਗੁਰੂ ਜੀ, ਉਸ ਨੂੰ ਨਾਲ ਲੈ ਕੇ ਚੱਲ ਪਏ ਅਤੇ 'ਤੁਲੰਭੇ' ਨਗਰ ਵਿੱਚ ਪੁੱਜ ਗਏ। ਉੱਥੇ 
ਇੱਕ “ਸੱਜਣ' (ਨਾਮੀ) ਠੱਗ" ਰਹਿੰਦਾ ਸੀ। ਉਸਨੇ ਭੇਖ ਤਾਂ ਵੈਸ਼ਨੋ ਸਾਧੂਆਂ (ਵਿਸ਼ਨੂੰ ਦੇ ਭਗਤਾਂ) 
ਵਰਗਾ ਕੀਤਾ ਹੋਇਆ ਸੀ, ਪਰ ਉਸ ਦੇ ਅੰਦਰ ਦਇਆ ਰਤਾ ਜਿੰਨੀ ਵੀ ਨਹੀਂ ਸੀ। ॥੬੬॥ 


ਉਹ ਬੜੇ ਵਡਮੁੱਲੇ ਬਸਤਰ ਪਹਿਨਦਾ ਸੀ। ਉਸ ਨਗਰ ਦੇ ਕੋਲ ਜੱਗ ਦੇ ਮਾਲਕ (ਗੁਰੂ ਜੀ) 
ਜਾ ਕੇ ਬੈਠ ਗਏ। ਸ਼ਹਿਜ਼ਾਦਾ ਪੇਟੋ' ਭੁੱਖਾ ਹੋਣ ਕਰਕੇ, ਆਗਿਆ ਲੈ ਕੇ ਨਗਰ ਵਿੱਚ ਚਲਾ 
ਗਿਆ। ॥੬੭॥ 


ਉੱਥੇ ਜਾ ਕੇ, ਉਸ ਨੇ (ਇੱਕ) ਧਰਮਸ਼ਾਲਾ (ਪੂਜਾ ਸਥਾਨ) ਵੇਖੀ। ਜਿਸ ਵਿੱਚ ਇੱਕ ਬਹੁਤ 
ਪਾਪੀ”, “ਸੱਜਣ” (ਰਹਿੰਦਾ) ਸੀ। ਚੰਗੇ ਢੰਗ ਨਾਲ ਨਮਸਕਾਰ ਕਰਕੇ 'ਸ਼ਹਿਜ਼ਾਦਾ” (ਮਰਦਾਨੇ 
ਦਾ ਬੇਟਾ) ਉਸ ਦੇ ਕੋਲ ਜਾ ਬੈਠਿਆ। ॥੬੮॥ 


ਸਤਿਕਾਰ£ ਨਾਲ ਸੱਜਣ ਬੋਲਿਆ, “ਆ ਭਾਈ! ਤੂੰ ਕਿਥੋਂ ਦਾ ਵਸਨੀਕ ਏ”? ਤੂੰ ਕਿਹੜੀ 
7 ਦਾ ਹੈਂ? (ਤੂੰ) ਕਿਥੋਂ ਆਇਆ ਹੈ' ਤੇ ਕਿਥੇ ਜਾਣਾ ਹੈ, ਇਹ ਦੱਸੋ?” ॥੬੯॥ 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਜਾਤ ਮਿਰਾਸੀ ਜਾਨਹੁ ਮੇਰੀ। ਸਦਨ ਹਮਾਰੇ ਦੂਰ ਘਨੇਰੀ। 
ਜਾਉ ਅਗਾਰੀ ਕਾਰਜ ਕੋਈ। ਤੁਮ ਢਿਗ ਆਯੋ ਛੁਧਾ ਜਿ ਹੋਈ”॥ ੭੦॥ 


ਸੱਜਣ ਕਹੈ “ਅਹਾਰ ਘਨੇਰਾ।ਕੋ ਜਜਮਾਨ ਵਡਾਹੂ' ਤੇਰਾ। 
ਜਾਂਕੋ ਅਹੈਂ' ਮਿਰਾਸੀ ਐਸੋ।ਮੁਝ ਤੇ ਵਡਾ ਕਿ ਲਘੁ?ਕਹੁ ਤੈਸੋ” ॥ ੭੧॥ 


ਸ਼ਹਜ਼ਾਦੇ ਸੁਨ ਬਚਨ ਬਖਾਨਾ। “ਹਮ ਤੁਮ ਤੇ ਮਮ ਪ੍ਰਭੂ ਮਹਾਨਾ?। 
ਜੋ ਜਾਚਹਿੰ ਪੂਰਹਿ ਤਿਹ ਕਾਮਾ। ਛਤ੍ਰੀ ਕੁਲ ਸ੍ਰੀ ਨਾਨਕ ਨਾਮਾ”॥੭੨॥ 


ਸੱਜਣ ਅਪਨੇ ਨਰ ਸੇ ਕਹਹੀ । “ਬਡ ਪ੍ਰਭੂ ਕੋ ਸੁ ਮਿਰਾਸੀ ਅਹਿਹੀ। 
ਸੇਵਾ ਕੀਜੈ ਅਧਿਕ ਬਨਾਈ। ਜਿਸ ਪ੍ਰਕਾਰ ਇਹ ਉਰ ਹਰਖਾਈ”॥੭੩॥ 


ਤਿਹ ਛਿਨ ਇਕ ਨਰ ਅਯੋ ਬੁਲਾਵਨ । “ਚਲਹੁ ਮਿਰਾਸੀ ਭੋਜਨ ਖਾਵਨ”। 
ਅੰਤਰਿ? ਸਦਨ ਤਾਂਹਿ ਲੇ ਗਏ । ਤ੍ਰੈ ਮਾਨਵ ਤਹਿ ਇਕ ਨਾਂ ਭਏ॥ ੭੪॥ 


੯ 


ਦੋਹਰਾ 
ਗਹਿ” ਸ਼ਹਿਜ਼ਾਦੇ ਕੋ ਤਬੈ ਮੁਸ਼ਕੈਂ ਲਈ ਚਢਾਇ। 
ਬਹੁ ਮੋਲੇ ਤਨ ਚੀਰ ਜੇ ਸਬ ਖਸੋਟ5 ਦੁਖਦਾਇ$? ॥੭੫॥ 


ਚੌਪਈ 


ਬਹੁਰੋ ਦੇਇ ਸ਼ਾਸਨਾ£ ਕਹਿਹੀਂ । “ਤੁਮ ਢਿਗ ਔਰ ਵਸਤੁ ਜੋ ਅਹਿਹੀ। 
ਸੋ ਅਬ ਦੀਜੈ ਸਰਬ ਬਤਾਇ। ਨਾਤੁਰ” ਤੁਝ ਮਾਰਹਿਂ ਇਹ ਥਾਇ”॥ ੭੬॥ 


ਪੀੜ ਭਈ ਸ਼ਹਜ਼ਾਦੇ ਜਬਹੀ । ਸ੍ਰੀ ਨਾਨਕ ਚਿਤ ਕੀਨੇ ਤਬਹੀ। 
“ਭਲੇ ਤਪਾ ਜੀ ਮੋਕਉ ਭੇਜਾ । ਹੋਤ ਬਡੋ ਦੁਖ ਫਟਤ ਕਰੇਜਾ$॥ ੭੭॥ 


ਭੂਲਯੋ ਰਿਦੇ ਬੈਸ਼ਨੋ ਦੇਖਾ।ਨਹਿ' ਜਾਨਤਿ ਹੈ' ਅਘੀ ਬਿਸ਼ੇਖਾ”। 
ਸ਼ਹਜ਼ਾਦੇ ਕੀ ਸਭ ਬਿਧਿ ਜਾਨੀ। ਤੂਰਨ”ੈ ਗਮਨ ਕੀਨ ਗੁਨਖਾਨੀ॥ ੭੮॥ 


5। 58000 800 5010 2। ੬0੫੧ ੧3101500੫੧)60011.60।। 


ਅਧਿਆਇ 35 ਮਰਦਾਨੇ ਦਾ ਦੇਹਾਂਤ 


“ਮੇਰੀ ਜਾਤ ਮਰਾਸੀ ਹੈ ਤੇ ਮੇਰਾ ਘਰ ਬਹੁਤ ਦੂਰ ਹੈ। ਅੱਗੇ ਕਿਸੇ ਕੰਮ ਚੱਲਿਆ ਹਾਂ। ਮੈਂ 
ਤੁਸਾਂ ਕੋਲ ਭੁੱਖਾ ਹੋਣ ਕਰਕੇ ਆਇਆ ਹਾਂ।” ॥੭੦॥ 


ਸੱਜਣ ਬੋਲਿਆ, “ਭੋਜਨ ਬਥੇਰਾ ਹੈ। ਤੇਰਾ ਵਡੇਰਾ ਜਾਂ ਜਜਮਾਨ ਕੌਣ ਹੈ, ਜਿਸ ਦਾ ਤੂੰ ਅਜਿਹਾ 
(ਭਾਵ ਪ੍ਰਭਾਵਸ਼ਾਲੀ) ਮਰਾਸੀ ਹੈਂ? ਕੀ (ਉਹ) ਮੈਥੋਂ ਵੱਡਾ ਹੈ ਜਾਂ ਛੇਟਾ? ਇੱਹ ਦੱਸ। ”॥ ੭੧॥ 


(ਇਹ ਗੱਲ) ਸੁਣ ਕੇ ਸ਼ਹਿਜ਼ਾਦੇ ਨੇ ਕਿਹਾ ਕਿ ਤੇਰੇ-ਮੇਰੇ ਨਾਲੋਂ ਮੇਰਾ ਮਾਲਕ ਬਹੁਤ ਵਡੇਰਾ? 
ਹੈ। ਉਸ ਤੋਂ ਜੋ ਮੰਗੀਏ, ਉਹੀ ਇੱਛਾ ਪੂਰੀ ਹੋ ਜਾਂਦੀ ਹੈ। ਉਹ ਖੱਤਰੀ-ਕੁਲ ਦੇ ਹਨ, ਜਿਨ੍ਹਾਂ 
ਦਾ ਨਾਂ “ਨਾਨਕ” ਹੈ। ॥੭੨॥ 


ਸੱਜਣ ਨੇ ਆਪਣੇ ਬੰਦੇ ਨੂੰ ਕਿਹਾ, “ਇਹ ਵੱਡੇ ਮਾਲਕ ਦਾ ਮਰਾਸੀ ਹੈ। ਇਸ ਦੀ ਚੰਗੀ ਤਰਾਂ, 
ਬਣਾ ਕੇ ਸੇਵਾ ਕਰੋ, ਜਿਸ ਨਾਲ ਇਸ ਦੇ ਹਿਰਦੇ ਨੂੰ ਖ਼ੁਸ਼ੀ ਮਿਲ ਜਾਵੇ। ” ॥੭੩॥ 


ਉਸੇ ਪਲ ਇੱਕ ਆਦਮੀ (ਉਸ ਨੂੰ) ਬੁਲਾਉਣ ਲਈ ਆਇਆ। “ਮਰਾਸੀਆ! ਭੋਜਨ ਕਰਨ 
ਲਈ ਚੱਲ। ” (ਉਹ) ਉਸ ਨੂੰ ਘਰ ਦੇ ਅੰਦਰ” ਲੈ ਗਏ। ਉੱਥੇ ਤਿੰਨ ਬੰਦੇ ਇਕੱਠੇ ਹੋ ਗਏ 
ਸਨ। ॥੭੪॥ 

ਦੋਹਰਾ 

ਫੇਰ (ਉਨ੍ਹਾਂ) ਸ਼ਹਿਜ਼ਾਦੇ ਨੂੰ ਫੜ" ਕੇ, ਉਸ ਦੀਆਂ ਮੁਸ਼ਕਾਂ ਬੰਨ੍ਹ ਦਿੱਤੀਆਂ। ਜੋ ਵਡਮੁੱਲੇ ਬਸਤਰ 
(ਉਸ ਨੇ) ਪਹਿਨੇ ਸਨ, (ਉਹ) ਸਾਰੇ ਦੁਖ ਦੇ-ਦੇ ਕੇ (ਕੁੱਟ-ਮਾਰ ਕੇ) ਖੋਹ” ਲਏ। ॥੭੫॥ 


ਚੌਪਈ 
ਅਤੇ ਫੇਰ (ਉਸਨੂੰ) ਤਾੜਨਾ5 ਕਰਕੇ ਆਖਣ ਲੱਗੇ, “ਤੇਰੇ ਕੋਲ ਹੋਰ ਵੀ ਜਿਹੜੀ ਚੀਜ਼ ਹੈ, ਉਹ 
ਸਭ ਹੁਣ ਦੱਸ ਦੇਹ, ਨਹੀਂ? ਤਾਂ ਤੈਨੂੰ ਇੱਥੇ ਹੀ (ਹੁਣੇ ਹੀ) ਮਾਰ ਦਿਆਂਗੇ। ” ॥੭੬॥ 


ਜਦੋਂ ਸ਼ਹਿਜ਼ਾਦੇ ਨੂੰ ਬਹੁਤ ਕਸ਼ਟ ਹੋਇਆ ਤਾਂ ਉਸ ਨੇ, ਉਸ ਵੇਲੇ ਆਪਣੇ ਮਨ ਵਿੱਚ ਗੁਰੂ 
ਨਾਨਕ ਜੀ ਨੂੰ ਚੇਤੇ ਕੀਤਾ, “ਤਪਾ ਜੀ ਨੇ ਚੰਗਾ ਮੈਨੂੰ ਭੇਜਿਆ ਹੈ, ਮੇਰਾ ਤਾਂ ਬਹੁਤ ਦੁੱਖ ਦੇ 
ਕਾਰਨ ਕਲੇਜਾ ਫਟ ਰਿਹਾ ਹੈ। ॥੭੭॥ 


ਮੇਰਾ ਮਨ ਤਾਂ ਭੁੱਲ ਕੇ (ਇਸ ਨੂੰ) ਭਗਤ ਸਮਝ ਬੈਠਾ, ਮੈਨੂੰ ਨਹੀਂ ਸੀ ਪਤਾ ਕਿ ਇਹ ਤਾਂ ਵੱਡਾ 


ਪਾਪੀ ਹੈ।” ਉਧਰ ਗੁਰੂ ਜੀ ਨੇ ਸ਼ਹਿਜ਼ਾਦੇ ਦੀ ਸਾਰੀ (ਦਸ਼ਾ) ਜਾਣ ਲਈ । ਗੁਣਾਂ ਦੀ ਖਾਣ 
(ਗੁਰੂ ਜੀ) ਤੁਰੰਤ? ਉਸ ਪਾਸੇ ਵੱਲ ਰਵਾਨਾ ਹੋ ਪਏ। ॥੭੮॥ 


5।। 53000 38000 50101 ਹ। ੬0੫ ਨ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਬੈਸਯੋ ਜਹਾਂ ਬੈਸ਼ਨੋ' ਬਨ ਕੈ ।ਦ੍ਰਾਦਸ£ ਤਿਲਕ ਲਗਾਏ ਗਨ ਕੈ । 
ਜਾਇ ਨਿਕਟ ਬੇਦੀ ਕੁਲਰਾਈ। 'ਸ੍ਰੀ ਕਰਤਾਰ ਕਰਤਾਰ” ਅਲਾਈ ॥ ੭੯॥ 


“ਸੱਜਣ ! ਹਮਰੋ ਏਕ ਮਿਰਾਸੀ।ਸੋ ਚਲ ਆਯੋ ਤੁਮਰੇ ਪਾਸੀ। 
ਹਟ ਕੈ ਪੁਨ ਹਮ ਪਾਸ ਨ ਗਯੋ । ਕੋ ਜਾਨੈ ਤਿਹ ਕੋ ਕਯਾ ਭਯੋ?”॥ ੮੦॥ 


ਸੱਜਣ ਕਹੈ “ਨ ਆਯੋ ਕੋਈ । ਜੇ ਆਵਤ ਹਮ ਢਿਗ ਹ੍ਰੈ ਸੋਈ”। 
ਸ੍ਰੀ ਗੁਰ ਕਹਿ “ਘਰ ਆਯੋ ਤੋਹੀ। ਕੂਰ? ਨ ਕਹਉ ਇਹਾਂ ਸੋ ਹੋਈ”॥੮੧॥ 


ਸੁਨ ਸੱਜਣ ਪੁਨ ਬਚਨ ਬਖਾਨਾ । 'ਤੁਮ ਪਿਖਿਯਤ ਹੋ ਸੰਤ ਮਹਾਨਾ। 
ਝੂਠ ਨ ਤੁਮ ਸੋ ਕਰੋ ਉਚਾਰੀ।ਨਹਿ' ਪ੍ਰਤੀਤ ਤੋ ਲੇਹ ਨਿਹਾਰੀ“॥੮੨॥ 


ਗੁਰ ਮੁਝ ਸੋ ਕਹਿ 'ਜਾਵਹੁ ਬਾਲਾ ! ਕਰਹੂ ਬੈਸ਼ਨੋ ਕੋ ਮੁਖ ਕਾਲਾ। 
ਅੰਤਰ ਤੇ ਸ਼ਹਜਾਦਾ ਲਜਾਇ । ਕਾਲਖ ਯਾਕੇ ਬਦਨ ਲਗਾਇ”॥੮੩॥ 
ਸੁਨਤ ਸ਼ਰਨ ਮਹਿ' ਤੁਰਨ ਗਯੋ ।ਬੰਧਨ ਯੁਕਤ ਬਥਿਲੋਕਤ ਭਯੋ । 


ਮੁਕਤ?£ ਕਰਯੋ ਸੋ ਲੀਨ ਉਠਾਈ । ਸ਼ਹਜ਼ਾਦੇ ਤਬ ਗਿਰਾ ਅਲਾਈ॥ ੮੪॥ 


“ਭਲੇ ਥਾਨ ਭੇਜਯੋ ਮੁਝ ਨਾਥਾ ! ਚੀਰ ਉਤਾਰੇ ਬੰਧੇ ਹਾਥਾ। 
ਇਨ ਤੇ ਪਟ ਅਬ ਦੇਹੁ ਦਿਵਾਏ । ਬਡੇ ਦੁਸ਼ਟ ਪਾਪੀ ਦੁਖਦਾਏ”॥੮੫॥ 


ਮਨੁਜ ਕਹੈ “ਇਹੂ ਐਸੇ ਆਯੋ।ਨਹਿਂ ਦੁਕੂਲਾਂ ਕੋਊ ਪਟ ਲਯਾਯੋ”। 
ਤਬ ਮੈਂ ਨਗਨ ਲੀਨ ਨਿਜ ਸਾਥਾ। ਆਯੋ ਜਹਿਂ' ਠਾਢੇ ਜਗਨਾਥਾ॥ ੮੬॥ 


ਦੋਹਰਾ 
ਗੁਰ ਬੂਝਯੋ “ਕਿਉ' ਨਗਨ ਭਾ ਕਿਨਹਿ ਉਤਾਰੇ ਚੀਰ?”। 
ਸੁਨ ਕੈ ਸ਼ਹਜ਼ਾਦਾ ਕਹਿਤ “ਸੁਨਹੁ ਹਰਨ” ਪਰਪੀਰ ॥੮੭॥ 


5॥ 5800੫ 28001 50101 2। ੬00੫)” ੧81101੩॥੨॥॥0੫॥60181.0।। 


ਅਧਿਆਇ 35 ਮਰਦਾਨੇ ਦਾ ਦੇਹਾਂਤ 


ਜਿੱਥੇ ਵੈਸ਼ਨੋ' ਭਗਤ ਬਣ ਕੇ ਅਤੇ ਗਿਣ ਕੇ, ਬਾਰਾਂ£ ਤਿਲਕ ਲਾ ਕੇ (ਸੱਜਣ) ਬੈਠਾ ਹੋਇਆ 
ਸੀ । ਬੇਦੀ ਕੁਲ ਦੇ ਰਾਜਾ (ਗੁਰੂ ਜੀ) ਨੇ ਉਸ ਦੇ ਕੋਲ ਜਾ ਕੇ “ਸ਼੍ਰੀ ਕਰਤਾਰ, ਕਰਤਾਰ” 
ਉਚਾਰਨ ਕੀਤਾ। ॥੭੯॥ 


(ਬੋਲੇ), <ਸੱਜਣ! ਸਾਡਾ ਇੱਕ ਮਰਾਸੀ ਤੇਰੇ ਕੋਲ ਆਇਆ ਸੀ । ਪਰ ਉਹ ਮੁੜ ਕੇ ਸਾਡੇ 
ਕੋਲ ਨਹੀਂ ਗਿਆ। ਪਤਾ ਨਹੀਂ' ਉਸ ਨੂੰ ਕੀ ਹੋਇਆ ਹੈ?” ॥੮੦॥ 


ਸੱਜਣ ਬੋਲਿਆ, “ਇਥੇ ਤਾਂ ਕੋਈ ਨਹੀਂ ਆਇਆ। ਜੇਕਰ ਆਇਆ ਹੁੰਦਾ ਤਾਂ ਉਹ ਸਾਡੇ 
ਕੋਲ ਹੀ ਹੁੰਦਾ।? ਸ੍ਰੀ ਗੁਰੂ ਜੀ ਨੇ ਆਖਿਆ, “ਉਹ ਤੇਰੇ ਹੀ ਘਰ ਆਇਆ ਹੈ। ਝੂਠ” ਨਾ 
ਬੋਲ, ਉਹ ਇੱਥੇ ਹੀ ਹੋਣਾ ਹੈ।” ॥੮੧॥ 


(ਇਹ) ਸੁਣ ਕੇ ਸੱਜਣ ਫੇਰ ਬੋਲਿਆ, “ਤੂਸੀਂ ਮਹਾਨ ਸੰਤ ਦਿਸਦੇ ਹੋ, ਮੈਂ ਤੁਹਾਡੇ ਨਾਲ ਝੂਠ 
ਨਹੀਂ ਬੋਲਦਾ, ਜੇਕਰ ਯਕੀਨ ਨਹੀਂ' ਤਾਂ ਤੁਸੀਂ ਆਪ ਵੇਖ” ਲਵੇ। ” ॥੮੨॥ 


ਗੁਰੂ ਜੀ ਨੇ ਮੈਨੂੰ ਆਖਿਆ, “ਬਾਲਾ! ਤੂੰ ਜਾਹ (ਤੇ) ਵੈਸ਼ਨੋ ਭਗਤ (ਧਰਮੀ) ਦਾ ਮੂੰਹਾਂ ਕਾਲਾ 
ਕਰ! ਅੰਦਰੋਂ ਸ਼ਹਿਜ਼ਾਦਾ ਲਿਆ ਕੇ, ਇਸ ਦੇ ਸਰੀਰ 'ਤੇ ਕਾਲਖ ਮਲੋ!!' ॥੮੩॥ 


ਆਗਿਆ ਸੁਣਦਿਆਂ ਹੀ ਮੈਂ' (ਬਾਲਾ) ਤੁਰੰਤ ਅੰਦਰ ਗਿਆ ਅਤੇ ਉਸ ਨੂੰ ਬੰਨ੍ਹਿਆ ਹੋਇਆ 
ਵੇਖਿਆ। ਉਸ ਨੂੰ ਛੁਡਾ£ ਲਿਆ ਤੇ ਉਸ ਨੂੰ ਖੜ੍ਹਾ ਕਰਕੇ ਲੈ ਆਂਦਾ, ਉਸ ਵੇਲੇ ਸ਼ਹਿਜ਼ਾਦਾ 
ਬੋਲਿਆ। ॥੮੪॥ 


“ਹੇ ਮਾਲਕ! ਤੁਸਾਂ ਸੈਨੂੰ ਚੰਗੀ ਥਾਂ ਭੇਜਿਆ ਸੀ, ਇਨ੍ਹਾਂ ਨੇ ਤਾਂ ਮੇਰੇ ਬਸਤਰ ਉਤਾਰ ਲਏ ਤੇ 
ਹੱਥ ਬੰਨ੍ਹ ਦਿੱਤੇ ਸਨ। ਹੁਣ ਇਨ੍ਹਾਂ ਕੋਲੋਂ ਮੇਰੇ ਕੱਪੜੇ” ਦਿਵਾ ਦਿਉ। ਇਹ ਤਾਂ ਬੜੇ ਪਾਪੀ, 
ਦੁਸ਼ਟ ਅਤੇ ਦੁੱਖ ਦੇਣ ਵਾਲੇ ਹਨ। ” ॥੮੫॥ 


(ਸੱਜਣ ਦੇ) ਆਦਮੀ ਆਖਣ ਲੱਗੇ, “ਇਹ ਤਾਂ ਇਸੇ ਤਰਾਂ (ਭਾਵ ਬਸਤਰਹੀਣ) ਹੀ 
ਆਇਆ ਸੀ, ਕੋਈ ਬਸਤਰ (ਜਾਂ) ਦੁਪੱਟਾ$ ਨਹੀ' ਸੀ ਲੈ ਕੇ ਆਇਆ। ” ਤਾਂ ਫਿਰ ਮੈਂ 
ਸਹਿਜ਼ਾਦੇ ਨੰਗੇ ਨੂੰ ਹੀ ਨਾਲ ਲਿਆ ਤੇ ਉੱਥੇ ਲਿਆਂਦਾ, ਜਿਥੇ ਜਗਤ ਦੇ ਸੁਆਮੀ (ਸ਼ੀ ਗੁਰੂ 
ਜੀ) ਖਲੋਤੇ ਸਨ। ॥੮੬॥ 


ਦੋਹਰਾ 

ਗੁਰੂ ਜੀ ਨੇ ਪੁੱਛਿਆ, “ਤੂੰ ਨੰਗਾ ਕਿਉਂ' ਹੋਇਆ ਹੈ? ਤੇਰੇ ਬਸਤਰ ਕਿਸ ਨੇ ਉਤਾਰੇ ਹਨ?” 
ਇਹ ਸੁਣ ਕੇ ਸ਼ਹਿਜ਼ਾਦੇ ਨੇ ਕਿਹਾ, “ਪਰਾਈ ਪੀੜਾ ਦਾ ਨਾਸ਼ ਕਰਨ ਵਾਲਿਓ! (ਗੁਰੂ 
ਜੀਓ!) ਸੁਣੋ। ॥੮੭॥ 


1 58000 48001 510। 4। €0%) ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਇਹਤੋ ਭਲੋ ਬੈਸ਼ਨੋ ਬੈਸਾ।ਬੰਚਕ ਅਘੀ ਨ ਕੋ ਇਸ ਜੈਸਾ। 
ਮੋਕੋ ਅੰਤਰ ਲੇਕਰ ਧਾਮਾ । ਮੁਸ਼ਕੈ” ਬਾਂਧ ਲੀਨ ਸੰਗ ਦਾਮਾ£ ॥੮੮॥ 


ਚੀਰ ਉਤਾਰ ਸ਼ਾਸਨਾ ਦੀਨੀ। ਐਸੋ ਤੀਬ੍ਰੰ ਪਾਪਮਤਿ ਭੀਨੀ”। 
ਜਿਉਂ ਜਿਉ ਕਹਿਤ ਬਚਨ ਢਿਗ ਸੋਇ।ਤਿਉਂ' ਤਿਉ' ਸੱਜਣ ਲੱਜਤ ਹੋਇ॥ ੮੯॥ 


ਨੀਚ ਗ੍ਰੀਵ ਜਿਹ ਬੋਲ ਨ ਆਵੈ ।ਕੈਸੋ ਦੂਰੈ” ਨ ਮਿਸ? ਕੋ ਪਾਵੈ । 
ਲੱਜਤ ਹੋਯੋ ਦੇਖ ਮਹਾਨਾ । ਤਿਹਛਿਨ ਸ੍ਰੀ ਗੁਰ ਸਬਦ ਬਖਾਨਾ॥ ੯੦॥ 


ਨੂਹਾੀੰ #ਹਲਾ $ ਘਰ ੬ 

$ਓ'ਨਤ੍ਗਿਰ' ਪੁਸ਼ਾਾਇ 

ਉਜਲ ਕੰਹਾ /ਓਲ਼ਕਣਾ ਘਟੈਮ ਕਾਲੜਾੀਮਨਾ# ਧੋਤੇਆ ਲਾਣੇ ਨ ਉਤਰੈ ਲੇ ਸੰ ਧੱਫਾ /ਤਲ/ 57 

ਨਜਣਾ ਸੇਈ ਨਨ ਸੈ ਲਗਾਇਆ ਨਾਨ ਚਲਨ # ਲੈ ਲੇਖਾ ਮਨੀਨੈ/ਤੇਲੈ ਖੜੇ /ਇਸੀਨੇ/5# ਰਹਾਈ/ 

ਕੱਠੇ ਮੰਡ ਮਆਤਨਆ ੫ਾਲ਼੍ਹਾ /ਨਤਫੀਹਾ/£ ਫਠਨਨਆ ਕੰਨ ਨ ਆਵਫਨਾੰ /ਵੈਦਹਾ ਸ਼ਮਣਾਆਹਾ/-”# 

ਝਗਾ ਲਗੇ ਕਪੜੇ ਤਰਲਾ ਮੰਡ ਫਸੀਨੈ # ਘਟ ਘਟ ਜੰਆ ਛਾਵਣੇ ਭਕੇ ਨਾਂ ਕਹੀਆਨੈ#=# 

#ਨੈਮਲ ਰਲ ਸਗੀਨ ਮੈਂ ਨੈਲਨ' ਦੇਤ ਡਲੀਨੇ # ਲੇ ਫਲ ਕੰਨੀ ਨ ਆਫਨਾੰ ਤੇ ਡੁਣ ਮੈ ਤਨੀ ਗੱਨੈਡ੪# 

ਅੰਹਨੀ ਡਾਰ ਉਠਾ/ਣਆ ਡੁਗਰਾ ਵਾਟ ਲਹਤਾ/ ਅਖਾਂ ਲੋੜਾਂ ਨਾ ਲਹਾ ਹਉ ਰੇ ਲੰਘਾ ਕੈਤ# ੫# 

ਚਾਕਾਕੀਆ ਲੰਗੇਆਣਨਿਆ ਅਵਰ /ਿਆਣਪ' ਨ੍੍‌ਤ/ ਨਨਕਾ ਨਨੁ/ਸਮਾਮੈ ਤੰੜਧਾ ਡਟ ਮਿਡ ੬# 5957 
(ਡੇ. ਤੁੰ. ਸ਼ਾਹੇਲ, ਪੰਨਾਂ ੭੨੮) 


ਚੌਪਈ 
“ਦੁਰਮਤਿ! ਤੂੰ ਕਲਿਮਲਿ ਕੀ ਖਾਨਿ । ਬਨਯੋ ਬੈਸ਼ਨੋ ਬੇਖ ਮਹਾਨਿ । 
ਬਾਹਰ ਸੁਧਾ ਬੀਚ ਬਿਖ” ਪੂਰੀ। ਗਹਿ ਕੈ ਜਮ ਦੇਵਹਿ' ਦੁਖ ਭੂਰੀ॥ ੯੧॥ 


200 


5।। 53000 38000 50101 ਹ। ੬0੫ ੧3101500੫੧)6011.60।। 


ਅਧਿਆਇ 35 ਮਰਦਾਨੇ ਦਾ ਦੇਹਾਂਤ 


ਚੌਪਈ 
ਇਹ ਚੰਗਾ ਵੈਸ਼ਨੋ (ਭਗਤ ਬਣਿਆ) ਬੈਠਾ ਹੈ, ਇਨ੍ਹਾਂ ਜਿਹਾ ਤਾਂ ਕੋਈ ਵੀ ਠੱਗ ਤੇ ਪਾਪੀ ਨਹੀਂ 
ਹੈ। ਮੈਨੂੰ ਘਰ ਦੇ ਅੰਦਰ ਲਿਜਾ ਕੇ, ਰੱਸੀਆਂ£ ਨਾਲ ਮੇਰੀਆਂ ਮੁਸ਼ਕਾਂ' ਬੰਨ੍ਹ ਦਿੱਤੀਆਂ। ॥੮੮॥ 


ਮੇਰੇ ਬਸਤਰ ਲਾਹ ਕੇ ਮੈਨੂੰ ਦੁੱਖ ਦਿੱਤੇ । ਇਨ੍ਹਾਂ ਦੀ ਬੁੱਧੀ ਬਹੁਤ” ਜ਼ਿਆਦਾ ਪਾਪਾਂ ਵਿੱਚ ਭਿੱਜੀ 
ਹੋਈ ਹੈ।” ਜਿਉਂ-ਜਿਉਂ ਉਹ (ਸ਼ਹਿਜ਼ਾਦਾ) ਗੱਲਾਂ ਦੱਸਦਾ ਜਾਂਦਾ ਸੀ, ਤਿਉਂ-ਤਿਉ' ਸੱਜਣ 
ਸ਼ਰਮਿੰਦਾ ਹੋ ਰਿਹਾ ਸੀ। ॥੮੯॥ 


ਗਰਦਨ ਨੀਵੀਂ ਕਰਕੇ, ਮੂੰਹੋਂ ਕੋਈ ਬੋਲ ਨਹੀ' ਸੀ ਨਿਕਲ ਰਿਹਾ, ਉਹ ਕਿਵੇ' ਲੁਕੇ”? ਕੋਈ 
ਬਹਾਨਾ? ਨਹੀਂ ਸੀ ਲੱਭਦਾ। ਇਸ ਤਰਾਂ ਮਹਾਨ (ਗੁਰੂ ਜੀ) ਨੂੰ ਵੇਖ ਕੇ (ਸੱਜਣ) ਸ਼ਰਮਿੰਦਾ 
ਹੋ ਗਿਆ। ਉਸ ਵੇਲੇ ਸ੍ਰੀ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ॥੯੦॥ 


ਪਾਤਸ਼ਾਹੀ ਪਹਿਲੀ, ਰਾਗ ਸੂਹੀ ॥ 
ਕਾਨ /ੱਟਾ ਤੇ ਰਮਕੀਨਨੀ ਹੈ ਪਰੰਦੂ' ਜੇ (ਮੈ? ਰਗੜਾਂ ਤਾਂ (ਏਹ? ਕਾਲਾਂ /ਨਿਆਟਾ /ਏੰਦਾ ਹੈ (ਡਾਵਾ 
ਇਸ ਦੇ ਅੰਦਰ” #ਨੈਕਲਦਾੰਂ ਹੈ? ਧੌਣ ਨਾਲ਼ ਫੀ /ਏਸ਼ ਦੀ ਅਲ਼ੱਧਤਾ ਦੂਰ ਨਹਾੰ' ਹੱਦ, ਭਾਵੇ" /ਏਹਾ 
ਸੈਕੜੇ ਵਾਗਾੰ ਡੰ /ਕੈਉਂ' ਨਾ ਧੌਤੀ ਜਾਵੇ #5# /ਮੱਤਰ (ਅਸਲ? ਓੰਗਾੰਂ ਹਨ ਜੋ /ਨੈ ਲਦੋ' ਸੈ" ਜਾਵਾਂ, 
ਮੇਰੇ ਨਾਲ਼ ਜ਼ਾਣ ਅਤੇ ।ੈੱਥੇ /ਹਸ਼ਾੜਾ-/ਕੈਤਾਬ ਪੁੱਛਿਆ ਜਾਂਦਾ ਹੈ, ਓਥੇ ਖਲੋਤੇ /ਇਨ ਆਂ ਦੇ ਹਨ 
#5% #ਠਨੇਰਾਉਂ/ ਆਸੇ-ਪਾਲੇ ਤੋ /ਓਤਰੇ ਹੋਏ ਪਰ ਅੰਦਰੌ'ੜਾਟਨੀ ਮਕਾਨ, ਮੰਦਰ ਤੇਂ ਅਟਾਗੀਆਂ 
ਫਹੇ ਹੋਏ ਅਤੇ ਨਕੰਮੇ ਖੰਡਰਾਂ ਦਾ ਤਰਾਂ ਹਨ #੨# /#ੱਟੇ ਖੰਡਾਂ ਵਾਲੇ ਝਗਲੇ ਤੀਰਥਾਂ 'ਤੇ ਫਸਦੇ 
(ਗੰਦੇ) ਹਨ/ (੫? ਏਹ ੫/ਡੱਤਰ ਨਹੀੰ“ ਆਖੇ ਜਾ ਸਕਦੇ ਕੋਨੇ (ਓਹ ਤਾ? ਜੀਵਾਂ ਨੂੰ ਪਾੜਾ- 
ਪਾੜਾ ਕੇ ਖਾ ਜਾਂਦੇ ਹਨ #= ਮੇਰਾ ਸਗੀਰ /ਸੈੱਮਲ ਦੇ /ਭੈਰਡ ਵਰਗਾ ਹੈ/ (/ਸੈਂਮਲ ਵਾਂਗ? ਮੈਨੂੰ ਵੇਖ 
ਕੇ ਵ (ਭਾਹਗੰ /ਇੱਖ 2) ਲੋਠ' ਡੁੱਲ ਜਾਂਦੇ ਹਨ/ ਉਸ (ਸਿੰਮਲ) ਏੇ ਫਲ ਐਸੇ ਕੰਮ ਨਹੀੰ” 
ਆਈਏ, /ਏਲੇ ਤਰਾਂ ਟੇ ਭੁਣ ਮੇਰੇ ਸ਼ਨੰਰ (ਜੰਫਨ? /ਵੈੱਰ ਹਨ /#% (ਮੋਰਾਂ ਦਸ਼ਾ /ਏਉ' ਹੈ /ਨੇਵੇ? 
ਅੰਨ੍ਹੇ ਭੰਦੇ ਨੇ ਭਾਰ ਰਾੱਕਿਆ ਹੋਏਆ ਹੈ ਅਤੇ ਰਸਤਾ ਪਹਾੜੀ ਅਤੇ ਲੰਨੇਰਾ ਹੈ/ ਅੱਖਾਂ ਨਾਲ 
(ਰਸਤਾ? ਟੌਲਟਾ ਹਾਂ, ਪਰ ਨੂੰ ਰਾਹ ਲੱਭਣਾ ਨਹੀ? ਮੈ" (ਸ਼? ਪਹਾੜਾ ਤੋ" ਰੜੂਹ' ਕੇ /ਕੈਵੇ' 
ਲੰਘਾਂ?#੫% 'ਨਾਮ ” ਤੱ' ਸਤਰ ਹੌਰ ਸ਼ੋਫਾ, ਨੈਕਆਂ ਅਤੇ ਝਤੁਰਾਲਆਂ /ਕੈਹੜੇ ਕੰਮ ਹਨ? (ਨ) 
ਹੈ ਨਾਨਕ/ ਤੂੰ ਲੁਆਨੀ ਦੇ ਨਾ%' ਵਾ ਨੈਮਰਨ ਕਰ; ਲੈਸ ਨਾਲ ਤੂੰ ਆਪਣੀਆਂ ਬੇੜੀਆਂ (ਬੰਧਨਾਂ? 
ਤੱ' ਨੁਕਤਾ (ਛੁਟਕਾਰਾ? ਪਾ ਲਵੇਨਾ #੬/5#=੭ 

(ਭੁ. ਗੰ. ਸ਼ਹਹੈੜ, ਪੰਨਾਂ 725) 
ਚੌਪਈ 
ਹੇ ਦੁਰਮਤੀਏ (ਸੱਜਣ ਠੱਗ)! ਤੂੰ ਪਾਪਾਂ ਦੀ ਖਾਣ ਹੈਂ, ਪਰ ਤੂੰ ਉੱਪਰੋ' ਵੈਸ਼ਨੋ-ਭਗਤ ਦਾ ਭੇਖ 
ਬਣਾਇਆ ਹੋਇਆ ਹੈ ਮਾਨੋ ਬਾਹਰੋਂ ਤੂੰ ਅੰਮ੍ਰਿਤ (ਦਿੱਸਦਾ) ਹੈ', ਪਰ ਅੰਦਰ ਪੂਰੀ ਜ਼ਹਿਰ£ 
ਭਰੀ ਹੋਈ ਹੈ । ਤੈਨੂੰ ਜਮ ਪਕੜ ਕੇ ਭਾਰੀ ਕਸ਼ਟ ਦੇਣਗੇ। ॥੯੧॥ 


ਰ੍ ਨ ਰੇ 20 
5।। 53000 38000 50101 ਹ। ੬099 ਰ੍ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਜਬ ਜੰਜੀਰ ਤੋਹਿ ਗਰ ਪਾਵਹਿ' ਹੋਇ ਸ਼ਾਸਨਾ ਕੌਨ ਛੁਟਾਵਹਿ' । 
ਦੁਸ਼ਟ ਕਰਤ ਧਨ ਜੋ ਇਕ ਥਾਇਂ'।ਕਾਜ ਨ ਆਵਹਿ ਜਬ ਬਿਲਲਾਇ ॥੯੨॥ 


ਸੁਤ ਬਨਿਤਾ ਸਨਬੰਧੀ£ ਜੋਇ ।ਕੋਇ ਨ ਤੋਹਿ ਸਹਾਈ? ਹੋਇ। 
ਪਾਵਹਿ' ਪੀਰ ਪਰਯੋ ਚਿਰ ਕਾਲਾ। ਫਲ ਪਾਪਨ” ਕੋ ਹੋਇ ਬਿਸਾਲਾ” ॥੯੩॥ 


ਦਰਸ਼ਨ ਕਰ ਸੁਨ ਬਚਨ ਭਯਾਨੇ । ਮਨ ਸੱਜਣ ਭੈ ਭਯੋ ਮਹਾਨੇ। 
ਹੋ ਅਧੀਨ ਪਾਇਨ” ਲਪਟਾਯੋ । ਹਾਥ ਜੋਰ ਕਰ ਬਚਨ ਅਲਾਯੋ ॥੯੪॥ 


“ਕਲਿਮਲਿ£ ਕੀਨੇ ਮੈਂ ਅਤਿ ਭਾਰੀ। ਅਬ ਰਾਖਹੁ ਹੋ ਸ਼ਰਨ ਤੁਮਾਰੀ। 
ਸੰਤ ਬਿਰਦ ਸਦਹੀ ਉਪਕਾਰੀ । ਰਾਵਰ ਮਿਲਤ ਭਈ ਸੁਧ” ਸਾਰੀ” ॥੯੫॥ 


ਗੁਰ ਕਹਿਂ “ਪਾਪ ਕਰਨ ਤਜ ਦੇਈ।ਤੌ ਕਰੂਨਾ ਕਰਤਾਰ ਕਰੇਈ । 
ਸੱਤਿਨਾਮ ਸਿਮਰਹੁ ਲਿਵਲਾਈ। ਭਲੋ ਜੀਅ ਕੋ ਹੁਇ ਸੁਖ ਪਾਈ” ॥੯੬॥ 


ਦੋਹਰਾ 
“ਕਬ ਨ ਅਗਾਰੀ£ ਹੋ' ਕਰੋ' ਪਿਛਲੇ ਬਖ਼ਸ਼ਹੁ ਪਾਪ। 
ਉਪਦੇਸ਼ਹੁ ਸਿਖ ਕੀਜੀਏ ਦੇਹੁ ਨਾਮ ਕੋ ਜਾਪ॥ ੯੭॥ 


ਚੌਪਈ 
ਮੋਰ? ਕਰਮ ਕਰ ਇਤ ਤੁਮ ਆਏ”। ਕਹਿ ਇਉ ਰਹਿਓ ਚਰਨ ਲਪਟਾਏ। 
ਕ੍ਰਿਪਾਧਾਰਿ ਗੁਰ ਬਚਨ ਉਚਾਰਾ। “ਏਹੁ ਮਿਰਾਸੀ ਗੁਰੂ ਤੁਮਾਰਾ॥੯੮॥ 


ਇਸਕੇ ਮਾਨੇ ਭਲਾ ਜਨੀਜੈ। ਕਰਨੇ ਪਾਪ ਸਰਬ'£ ਤਜ ਦੀਜੈ” । 
ਸ਼ਹਜ਼ਾਦੇ ਕੋ ਬੰਦਨ ਕਰੀ। ਸੱਜਣ ਭਾ ਨਿਹਾਲ ਤਿਹ ਘਰੀ” ॥੯੯॥ 


5।। 53000 38000 50101 ਹ। ੬099 ਲੀ ੧3101500੫੧)6011.60।। 


ਅਧਿਆਇ 35 ਮਰਦਾਨੇ ਵਾ ਵੇਹਾਂਤ 


ਜਦ ਜਮ ਤੇਰੇ ਗਲ ਵਿੱਚ ਜ਼ੰਜੀਰ ਪਾਉਣਗੇ ਤੇ ਤੈਨੂੰ ਕਸ਼ਟ ਹੋਵੇਗਾ, ਫੇਰ ਤੈਨੂੰ ਕੌਣ 
ਛੁਡਾਏਗਾ? ਜੋ ਜ਼ੁਲਮ ਕਰ-ਕਰ ਕੇ ਤੂੰ ਧਨ ਇਕੱਠਾ ਕੀਤਾ ਹੈ, ਉਹ ਜਦੋਂ ਵਰਤ ਨਹੀਂ 
ਸਕੇਂਗਾ ਤਾਂ ਵਿਰਲਾਪ ਕਰੇਂਗਾ। ॥੯੨॥ 


ਜੋ ਤੇਰੀ ਪਤਨੀ, ਧੀਆਂ-ਪੁੱਤਰ ਅਤੇ ਰਿਸ਼ਤੇਦਾਰ£ ਹਨ, ਕੋਈ ਵੀ ਤੇਰਾ ਸਾਥ” ਨਹੀਂ 
ਦੇਵੇਗਾ। ਦੁੱਖਾਂ ਵਿੱਚ ਪੈ ਕੇ ਬੜੇ ਲੰਮੇ ਸਮੇਂ ਤੱਕ ਨਰਕ ਦੀ ਪੀੜ ਸਹਾਰੇ'ਗਾ ਪਾਪਾ” ਦਾ ਫਲ 
ਬਹੁਤ ਵੱਡਾ ਹੂੰਦਾ ਹੈ।” ॥੯੩॥ 


ਗੁਰੂ ਜੀ ਦੇ ਦਰਸ਼ਨ ਕਰ ਕੇ ਅਤੇ ਡਰ ਵਾਲੀਆਂ ਗੱਲਾਂ ਸੁਣ ਕੇ ਸੱਜਣ ਦਾ ਮਨ ਬਹੁਤ ਭੈਅ- 
ਭੀਤ ਹੋ ਗਿਆ। (ਉਹ) ਅਧੀਨਗੀ ਸਹਿਤ (ਗੁਰੂ ਜੀ ਦੇ) ਚਰਨਾੰ ਨੂੰ ਲਿਪਟ ਗਿਆ ਤੇ ਹੱਥ 
ਜੋੜ ਕੇ ਆਖਣ ਲੱਗਾ। ॥੯੪॥ 


“(ਹਜ਼ੂਰ !) ਮੈਂ ਬਹੁਤ ਭਾਰੇ ਪਾਪਓ ਕੀਤੇ ਹਨ, ਹੁਣ ਮੈ' ਤੁਹਾਡੀ ਸ਼ਰਨ ਵਿੱਚ ਹਾਂ, ਮੈਨੂੰ ਬਚਾ 
ਲਵੋ। ` ਸੰਤਾਂ ਦੀ ਮਰਯਾਦਾ ਹਮੇਸ਼ਾ ਹੀ ਉਪਕਾਰ ਕਰਨ ਵਾਲੀ ਹੁੰਦੀ ਹੈ। ਆਪ ਜੀ ਨੂੰ ਮਿਲ 
ਕੇ ਹੁਣ ਮੈਨੂੰ ਸਾਰੀ ਸੋਝੀ” ਹੋ ਗਈ ਹੈ।” ॥੯੫॥ 


ਗੁਰੂ ਜੀ ਨੇ ਫ਼ਰਮਾਇਆ, “ (ਤੂੰ) ਪਾਪ ਕਮਾਉਣੇ ਛੱਡ ਦੇਹ, ਤਾਂ ਹੀ ਪਰਮੇਸ਼ਰ ਦੀ ਮਿਹਰ 
ਹੋਵੇਗੀ। ਇੱਕ-ਮਨ ਹੋ ਕੇ “ਸਤਿਨਾਮ” ਦਾ ਸਿਮਰਨ ਕਰ, ਇਸ ਨਾਲ ਜੀਵ ਦਾ ਭਲਾ ਹੋ 
ਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ।” ॥੯੬॥ 


ਦੋਹਰਾ 
ਦੇ ਕੇ, ਆਪਣਾ ਸਿੱਖ ਬਣਾ ਲਵੋ ਤੇ ਨਾਮ-ਸਿਮਰਨ ਦੀ ਦਾਤ ਬਖ਼ਸ਼ੋ। ॥੯੭॥ 


ਚੌਪਈ 

ਮੇਰੇ? 'ਤੇ ਕਿਰਪਾ ਕਰਕੇ ਤੁਸੀਂ ਇਥੇ ਆਏ ਹੋ। ” ਉਹ ਇਉ' ਆਖ ਕੇ ਚਰਨਾਂ ਨਾਲ 
ਲਿਪਟਿਆ ਰਿਹਾ। ਕਿਰਪਾਲੂ ਹੋ ਕੇ, ਸਤਿਗੁਰੂ ਜੀ ਨੇ ਬਚਨ ਕੀਤਾ, “ਇਹ ਮਰਾਸੀ ਤੁਹਾਡਾ 
ਗੁਰੂ ਹੈ। ॥੯੮॥ ਰ੍ 


ਇਸ ਨੂੰ ਮੰਨਣ (ਸਤਿਕਾਰ ਕਰਨ) ਵਿੱਚ ਤੁਸੀਂ ਆਪਣਾ ਭਲਾ ਜਾਣੋਂ । ਸਾਰੇ'£ ਪਾਪ ਕਰਨੇ 


ਤਿਆਗ ਦਿਉ।” ਉਸ ਨੇ ਸ਼ਹਿਜ਼ਾਦੇ ਨੂੰ ਨਮਸਕਾਰ ਕੀਤੀ (ਤਾਂ) ਸੱਜਣ ਉਸੇ (ਘੜੀ) ਸਮੇ” 
ਨਿਹਾਲ ਹੋ ਗਿਆ। ॥੯੯॥ 


5।। 53000 8000 50101 ਹ। ੬09੫) 3 1੧੧80011ਇ॥0੫੧6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਗੁਰਕਹਿ' ਸਦਨ ਪਾਪ ਧਨ ਜੋਊ। ਅਬ ਲੁਟਾਇ ਦੀਜੈ ਸਭ ਸੋਊ” । 
ਮਾਨਯੋ ਬਚਨ ਨਿਕਟਿ ਜੋ ਦਰਬਾ। ਰੰਕ? ਬੁਲਾਇ ਲੁਟਾਯੋ ਸਰਬਾ ॥੧੦੦॥ 


ਬਖਸ਼ਯੋ ਇਸ ਪ੍ਰਕਾਰ ਤਿਸ ਤਾਂਈ । ਆਗੈ ਕੀਨੋ ਗਮਨ ਗੁਸਾਂਈ । 
ਖੁਰਮੇਪੁਰ ਮਹਿ ਪਹੂਂਚੇ ਜਾਈ । ਸ਼ਹਜ਼ਾਦੇ ਸੇ ਗਿਰਾ ਅਲਾਈ॥ ੧੦੧॥ 


“ਨਗਰੁ ਮਹਾਨ ਰੁਚਿਰੁ ਇਸਥਾਨਾਂ । ਕੀਨੋ ਦਾਹੂ? ਇਹਾਂ ਮਰਦਾਨਾ”। 
ਸੁਨ ਕੈ ਸ਼੍ਰੋਨ ਦੇਖ ਥਲ ਤਾਂਈਂ । ਬੰਦਨ ਕੀਨੀ ਸੀਸ ਝੁਕਾਈ॥੧੦੨॥ 


ਗੁਰ ਕਹਿ' “ਬਚਨ ਹਮਾਰਾ ਮਾਨਹੁ। ਇਹ ਥਲ ਰਹਹੁ ਕੁਟੰਬ ਨਿਜ ਆਨਹੂ । 
ਮਰਦਾਨੇ ਕੇ ਸਮ ਤੂ ਹੋਇ । ਪੂਜਹਿ ਪਗ ਸਗਰੋ ਪੁਰ ਜੋਇ”॥੧੦੩॥ 


ਦਿ, 


ਦੋਹਰਾ 
ਸ਼ਹਜ਼ਾਦੇ ਕਰ ਬੰਦ ਕੈ ਪੁਨਿ ਬੂਝੇ ਜਗਤੇਸ਼। 
“ਹਮਰਾ ਕੋ ਅਵਿਲੰਬ£ ਹ੍ਹੈ ਤੁਮ ਗਮਨਹੁ ਪਰਦੇਸ਼'॥੧੦੪॥ 


ਚੌਪਈ 
ਸ੍ਰੀ ਗੁਰ ਭਨਯੋ “ਨਿਕੇਤ$ ਤੁਮਾਰੇ। ਸਰਬ ਪਦਾਰਥ ਹੋਹਿ ਸੁਖਾਰੇ । 
ਬੰਸਾੰ ਬ੍ਰਿਧ ਹੋਵਹਿਗੋ ਤੁਮਰਾ। ਮਾਨਹੁ ਸਾਚ ਬਚਨ ਇਉਂ ਹਮਰਾ॥੧੦੫॥ 


ਚਿੰਤ ਕਰਉ ਜਬਹੀ ਮਨ ਮਾਹੀ । ਆਵੈ'' ਨਿਕਟਿ ਦੇਰ ਕੁਛ ਨਾਹੀਂ । 
ਇਸ ਬਿਧਿ ਕਰਹੁ ਸੱਤਜ ਪਰਤੀਤਾ । ਭੋਲਹੁ ਨਹੀ ਰਾਖ ਥਿਰ ਚੀਤਾ”॥੧੦੬॥ 


ਸ਼ਹਿਜ਼ਾਦੇ ਤਬ ਜੋਰੇ ਹਾਥਾ । ਕਹੈ “ਪ੍ਰਤੀਤ ਮੁਝੈ ਪ੍ਰਭੁ ਨਾਥਾ”। 
ਤਬ ਸ੍ਰੀ ਗੁਰ ਮੰਜੀ? ਤਿਹ' ਦੀਨੀ । ਆਪ ਚਲਨ ਕੀ ਮਨਸ਼ਾ ਕੀਨੀ॥੧੦੭॥ 


ਸ਼ਹਿਜ਼ਾਦਾ ਨਿਜ ਸਦਨ ਸਿਧਾਰਾ।ਲੇਨੇ ਹੇਤ ਸਰਬ ਪਰਵਾਰਾ। 
ਤਬ ਕੋ ਬਸਯੋ ਜਾਇ ਤਿਹ ਥਾਨਾ।ਬਧੀ ਮੰਨਤਾ ਬੰਸ਼ ਮਹਾਨਾ॥੧੦੮॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉੱੜ੍ਰਾਰਧੇ “ਮਰਦਾਨਾ ਮਰਨ, ਸ਼ੁਹਜ਼ਾਦੇ ਕੋ ਪ੍ਰਸੰਗ” 
ਬਰਨਨੰ ਨਾਮ ਪੈੱਤੀਸਮੋ ਧਜਾਇ ॥੩੫॥ 


5।। 53000 8001 50101 6103 ੧3101500੫੧)6011.60।। 


ਅਧਿਆਇ 35 ਮਰਦਾਨੇ ਦਾ ਢੇਹਾਂਤ 


ਗੁਰੂ ਜੀ ਨੇ ਫ਼ਰਮਾਇਆ, “ਜੋ ਤੇਰੇ ਘਰ” ਵਿੱਚ ਪਾਪ ਨਾਲ ਕਮਾਇਆ ਧਨ ਹੈ, ਹੁਣ ਉਹ 
ਸਾਰਾ ਧਨ ਲੁਟਾ ਦੇਹ। ਉਸਨੇ ਗੁਰੂ ਜੀ ਦਾ ਬਚਨ ਮੰਨ ਕੇ, ਜੋ ਉਸ ਕੋਲ ਧਨ ਸੀ, 
ਗ਼ਰੀਬਾਂ? ਨੂੰ ਬੁਲਾ ਕੇ, ਸਾਰਾ ਲੂਟਾ ਦਿੱਤਾ। ॥੧੦੦॥ 


ਗੁਰੂ ਜੀ ਨੇ ਉਸ 'ਤੇ ਇਸ ਪ੍ਰਕਾਰ ਬਖ਼ਸ਼ਸ਼ ਕੀਤੀ ਅਤੇ ਸ੍ਰਿਸ਼ਟੀ ਦੇ ਮਾਲਕ ਗੁਰੂ ਜੀ ਫਿਰ ਅਗਾਂਹ 
ਰਵਾਨਾ ਹੋ ਗਏ। ਜਾ ਕੇ 'ਖੁਰਮ” ਨਗਰ ਵਿੱਚ ਪੁੱਜ ਗਏ ਅਤੇ ਸ਼ਹਿਜ਼ਾਦੇ ਨੂੰ ਬਚਨ ਕੀਤਾ। ॥੧੦੧॥ 


“ਇਹ ਇਕ ਮਹਾਨ ਨਗਰ ਹੈ ਅਤੇ ਇਥੇ ਸਥਾਨ ਸੁੰਦਰ ਤੇ ਮਰਦਾਨੇ ਦਾ ਸਸਕਾਰ? ਕੀਤਾ 
ਹੈ” । ਕੰਨੀਂ ਸੁਣ ਕੇ ਅਤੇ ਸਥਾਨ ਵੇਖ ਕੇ ਸ਼ਹਿਜ਼ਾਦੇ ਨੇ ਨਮਸਕਾਰ ਕੀਤੀ ਅਤੇ ਸਿਰ 
ਝੁਕਾਇਆ। ॥੧੦੨॥ 


ਗੁਰੂ ਜੀ ਨੇ ਆਖਿਆ, “ਸਹਿਜ਼ਾਦੇ ਮੇਰੀ ਗੱਲ ਮੰਨੋ ਆਪਣਾ ਪਰਿਵਾਰ” ਲਿਆ ਕੇ ਇਥੇ 
ਵਸਣਾ ਕਰੋ । ਤੂੰ ਵੀ ਮਰਦਾਨੇ ਦੇ ਸਮਾਨ ਮਹਾਨ ਹੋਵੇਂਗਾ। ਇਹ ਸਾਰਾ ਨਗਰ ਜੋ ਹੈ, ਇਹ 
ਤੇਰੇ ਪੈਰ ਪੂਜੇਗਾ।” ॥੧੦੩॥ 


ਦੋਹਰਾ 
ਸ਼ਹਿਜ਼ਾਦੇ ਨੇ ਹੱਥ ਬੰਨ੍ਹ ਕੇ ਫੇਰ ਜਗਤ ਦੇ ਪਤੀ (ਗੁਰੂ ਜੀ ਨੂੰ) ਪੁੱਛਿਆ, ਤੁਸੀਂ ਤਾਂ ਦੂਰ 
ਪਰਦੇਸ਼ ਚਲੇ ਜਾਉਗੇ, ਸਾਡਾ ਆਸਰਾ? ਕੌਣ ਹੋਵੇਗਾ?” ॥੧੦੪॥ 


ਚੌਪਈ 
ਗੁਰੂ ਜੀ ਬੋਲੇ, “ਤੇਰੇ ਘਰ£ ਵਿੱਚ ਸਾਰੇ ਪਦਾਰਥ ਸੁਖਾਲੇ ਹੀ ਪ੍ਰਾਪਤ ਹੋਣਗੇ । ਤੇਰਾ ਵੰਸ਼ਾਂ 
ਵਧੇਗਾ, ਸਾਡੀ ਇਸ ਗੱਲ ਨੂੰ ਸੱਚ ਜਾਣ ਕੇ ਮੰਨ ਲਵੋ ॥੧੦੫॥ 


ਜਦੋਂ ਵੀ ਤੂੰ ਮਨ ਤੋਂ ਚਿੰਤਤ ਹੋਵੇਂਗਾ, ਮੈ' ਤੇਰੇ ਕੋਲ, ਬਿਨਾਂ ਦੇਰੀ ਦੇ ਪਹੁੰਚ ਜਾਵਾਂਗਾ। ਇਸ ਗੱਲ 
ਨੂੰ ਸੱਚ ਜਾਣ ਕੇ ਮੰਨ ਕੇ ਯਕੀਨ ਰੱਖੋ। ਚਿੰਤਾ ਨਾ ਕਰ, ਮਨ ਨੂੰ ਡੁਲਾਈ' ਨਾ।” ॥੧੦੬॥ 


ਉਸ ਵੇਲੇ ਸ਼ਹਿਜ਼ਾਦੇ ਨੇ ਹੱਥ ਜੋੜੇ ਤੇ ਬੋਲਿਆ, “ਹੇ ਮਾਲਕ! ਸੈਨੂੰ ਤੁਹਾਡੇ `ਤੇ ਭਰੋਸਾ ਹੈ। ” ਫੇਰ 
ਸ੍ਰੀ ਗੁਰੂ ਜੀ ਨੇ ਉਸ ਨੂੰ “ਗੱਦੀ”? ਬਖਸ਼ ਦਿੱਤੀ ਤੇ ਆਪ ਉਥੋਂ ਜਾਣ ਦੀ ਇੱਛਾ ਕੀਤੀ ॥੧੦੭॥ 


ਸਾਰੇ ਪਰਿਵਾਰ ਨੂੰ ਲਿਆਉਣ ਲਈ ਸ਼ਹਿਜ਼ਾਦਾ ਆਪਣੇ ਘਰ ਚਲਾ ਗਿਆ, ਓਦੋਂ ਤੋਂ (ਉਹ) ਉਸ 
ਸਥਾਨ 'ਤੇ ਜਾ ਵਸਿਆ। ਉਸ ਦੀ ਬਹੁਤ ਮਾਨਤਾ ਹੋਈ ਤੇ ਵਿਸਾਲ ਵੈਸ਼ ਵਧਿਆ ॥੧੦੮॥ 


ਸ੍ਰੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਮਰਦਾਨੇ ਦਾ ਦੇਹਾਂਤ ਅਤੇ ਸ਼ਹਿਜ਼ਾਦੇ ਦਾ 
ਪ੍ਰਸੰਗ” ਨਾਮੀ ਧੈੱਤੀਵਾਂ ਅਧਿਆਇ ਸਮਾਪਤ ਹੋਇਆ। 


5।। 53000 8000 50101 ਹ। ੬0 _ 2% ।੧80011ਇ॥00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਮਰਦਾਨੇ ਦੇ, ਆਪਣੇ ਘਰ ਨੂੰ ਯਾਦ ਕਰਨ 'ਤੇ ਗੁਰੂ ਜੀ ਨੇ ਤਸੱਲੀ ਦਿੱਤੀ ਕਿ ਚਿੰਤਾ 
ਨਾ ਕਰ, ਤੈਨੂੰ ਛੇਤੀ ਘਰ ਪੁਚਾ ਦਿਆੰਗੇ। ਹੱਸਦਿਆਂ, ਗੁਰੂ ਜੀ ਨੇ ਮਰਦਾਨੇ ਦੇ, ਛੇਤੀ ਹੀ 
ਪਰਲੋਕ ਗਮਨ ਕਰਨ ਦਾ ਸੰਕੇਤ ਦਿੱਤਾ । ਮਰਦਾਨੇ ਨੇ, ਮ੍ਰਿਤੂ ਮਗਰੋਂ ਆਪਣੇ ਦਾਹ- 
ਸੰਸਕਾਰ ਦੀ ਫ਼ਰਮਾਇਸ਼ ਪਾਈ ਕਿਉਂਕਿ ਦਫ਼ਨਾਉਣ ਨਾਲ ਤਾਂ ਅਪਵਿੱਤਰਤਾ ਰਹਿੰਦੀ ਹੈ। 
ਸਤਿਗੁਰੂ ਜੀ ਨੇ ਉਸ ਦੀ ਮ੍ਰਿਤੂ ਹੋ ਜਾਣ 'ਤੇ, ਮਰਦਾਨੇ ਦਾ ਸਰੀਰ ਭਲੀ ਪ੍ਰਕਾਰ ਅਗਨ- 
ਭੇਟ ਕਰ ਦਿੱਤਾ। 
ਦਾ ਸਿੱਧ ਮਿਲ ਪਿਆ। ਉੱਥੇ ਸਿੱਧਾਂ ਨਾਲ ਚਰਚਾ ਸ਼ੁਰੂ ਹੋ ਗਈ। ਤਦੇ ਗੋਰਖ ਨੇ ਗੁਰੂ ਜੀ 
ਨੂੰ “ਅੱਚਲ” ਦੇ ਮੇਲੇ `ਤੇ ਬਟਾਲੇ ਜਾਣ ਦਾ ਸੁਝਾਅ ਤੇ ਸੱਦਾ ਦਿੱਤਾ। ਅੱਚਲ ਬਟਾਲੇ ਪੁੱਜ ਕੇ, 
ਮੇਲੇ ਮਗਰੋ' ਮਰਦਾਨੇ ਦੇ ਪੁੱਤਰ ਨੂੰ ਲੈਣ ਲਈ ਆਪ, ਤਲਵੰਡੀ ਜਾ ਅੱਪੜੇ। ਉੱਥੋਂ ਮਰਦਾਨੇ 
ਦੇ ਪੁੱਤਰ, “ਸ਼ਹਿਜ਼ਾਦੇ” ਨੂੰ, ਘਰੋਂ ਸੱਦ ਕੇ ਦੱਸਿਆ ਕਿ ਉਸ ਦਾ ਪਿਤਾ “ਖੁਰਮ” ਸ਼ਹਿਰ ਵਿੱਚ 
ਸੁਰਗਵਾਸ ਹੋ ਗਿਆ ਸੀ। ਹੁਣ ਉਹ ਉਨ੍ਹਾਂ ਦੇ ਨਾਲ ਚੱਲੇ ਤੇ 'ਖੁਰਮ” ਸ਼ਹਿਰ ਵਿੱਚ ਜਾ 
ਨਿਵਾਸ ਕਰੇ। 

ਜਦ ਉਹ “ਤੁਲੰਭੇ” ਨਗਰ ਪੁੱਜੇ ਤਾਂ ਸ਼ਹਿਜ਼ਾਦਾ ਭੁੱਖ ਕਾਰਨ ਭੋਜਨ ਭਾਲਦਾ ਸੱਜਣ- 
ਠੱਗ ਦੇ ਕਾਬੂ ਆ ਗਿਆ। ਉਸ ਦੇ ਬੰਦਿਆਂ ਨੇ ਭੋਜਨ ਦੇ ਬਹਾਨੇ ਸ਼ਹਿਜ਼ਾਦੇ ਨੂੰ ਅੰਦਰ ਲਿਜਾ 
ਕੇ ਕੱਪੜੇ ਲਾਹ ਲਏ ਤੇ ਮੁਸ਼ਕਾਂ ਬੰਨ੍ਹ ਦਿੱਤੀਆਂ। ਕਸ਼ਟ ਵਿੱਚ ਪਏ ਹੋਏ ਨੇ ਜਿਉਂ ਹੀ ਗੁਰੂ 
ਜੀ ਨੂੰ ਯਾਦ ਕੀਤਾ ਤਾਂ ਆਪ ਜੀ ਸੱਜਣ ਕੋਲ ਪੁੱਜ ਗਏ। ਉਨ੍ਹਾਂ ਸ਼ਹਿਜ਼ਾਦੇ ਨੂੰ ਛੁਡਵਾਇਆ 
ਤੇ ਸੱਜਣ ਨੂੰ ਬਦੀਆਂ ਕਰਨੋਂ ਰੋਕਿਆ। ਉਹਨੂੰ ਚੇਤੇ ਕਰਵਾਇਆ ਕਿ ਤੇਰੇ ਕੀਤੇ ਪਾਪਾਂ ਦਾ 
ਲੇਖਾ ਦੇਣ ਲਈ ਅੰਤ ਵਿੱਚ ਤੈਨੂੰ ਸਜ਼ਾਵਾਂ ਭੁਗਤਣੀਆਂ ਪੈਣਗੀਆਂ। ਉਸ ਤੋਂ ਤੋਬਾ ਕਰਵਾ ਕੇ, 
ਪਿਛਲੇ ਕੁਕਰਮ ਮੁਆਫ਼ ਕਰ ਦਿੱਤੇ । 

ਫੇਰ ਖੁਰਮ ਨਗਰ ਵਿੱਚ ਪੁੱਜ ਕੇ ਸਹਿਜ਼ਾਦੇ ਦੇ ਪਿਤਾ ਮਰਦਾਨਾ ਜੀ ਦਾ ਸਸਕਾਰ 
ਦਾ ਸਥਾਨ ਵਿਖਾਇਆ ਤੇ, ਉਸ ਨੂੰ ਸਾਰਾ ਪਰਵਾਰ ਲਿਆ ਕੇ, ਉੱਥੇ ਵਸੇਬਾ ਕਰ ਲੈਣ ਦਾ 
ਸੁਝਾਅ ਦਿੱਤਾ। ਗੁਰੂ ਜੀ ਨੇ, ਉਸ ਦੇ ਯਾਦ ਕਰਨ `ਤੇ, ਹਰ ਔਖ-ਸੌਖ ਵਿੱਚ ਅੱਪੜਨ ਦਾ 
ਬਚਨ ਦਿੱਤਾ । 


5।। 53000 8001 5001 61091 ੧3101500੫੧)60011.60।। 


ਅਧਿਆਇ 35 ਮਰਵਾਨੇ ਦਾ ਦੇਹਾਂਤ 


(੯1) “ਖੁਰਮ” ਨਗਰ ਅਸਲ ਵਿੱਚ “ਅਫ਼ਗ਼ਾਨਿਸਤਾਨ” ਦੇਸ਼ ਦੇ 'ਕੁੱਰਮ' ਸ਼ਹਿਰ ਨੂੰ ਹੀ 
ਆਖਿਆ ਗਿਆ ਹੈ। ਕੁੱਰਮ ਸ਼ਹਿਰ 'ਕੁੱਰਮ” ਦਰਿਆ ਦੇ ਕੰਢੇ 'ਤੇ ਵਸਿਆ ਹੋਇਆ ਹੈ। 
ਭਾਈ ਮਰਦਾਨੇ ਦਾ ਦਿਹਾਂਤ ਇਸੇ ਨਗਰ ਵਿੱਚ ਸੰਮਤ 1591 ਦੇ ਮੱਘਰ ਮਹੀਨੇ ਵਿੱਚ ਹੋਇਆ 
ਲਿਖਿਆ ਹੈ। 


(੯2) “ਅੱਚਲ” ਮਹਾਂਦੇਵ ਦਾ ਮੰਦਰ ਹੈ ਜੋ ਗੁਰਦਾਸਪੁਰ (ਪੰਜਾਬ) ਜ਼ਿਲ੍ਹੇ ਵਿੱਚ ਵਟਾਲੋ 
(ਬਟਾਲੇ) ਸ਼ਹਿਰ ਤੋਂ ਦੋ ਕੋਹ ਦੱਖਣ ਵੱਲ ਸਥਿਤ ਹੈ। ਇਸੇ ਮੰਦਰ ਕਾਰਨ ਹੀ ਧਿੰਡ ਦਾ ਨਾਂ 
ਵੀ “ਅੱਚਲ” ਪੈ ਗਿਆ ਅਤੇ ਬਟਾਲੇ” ਸ਼ਹਿਰ ਦੇ ਬਹੁਤ ਨੇੜੇ ਹੋਣ ਕਰਕੇ ਉਸਦੇ ਨਾਂ ਦੇ 
ਨਾਲ ਹੀ ਜੁੜ ਗਿਆ ਤੇ “ਅੱਚਲ ਬਟਾਲਾ” ਅਖਵਾਉਣ ਲੱਗ ਪਿਆ। ਇਸੇ ਮੰਦਰ ਵਿੱਚ 
ਸ਼ਿਵਰਾਤਰੀ ਨੂੰ ਮੇਲਾ ਭਰਦਾ ਸੀ, ਜਿਸ `ਤੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸ਼ਟ 
ਕੀਤੀ ਸੀ। 


(੯3) “ਤੁਲੰਭਾ' ਪਾਕਿਸਤਾਨ ਦੇ ਮੁਲਤਾਨ ਜ਼ਿਲ੍ਹੇ ਦੇ ਥਾਣਾ ਕਬੀਰਵਾਲਾ ਦਾ ਉਹ ਸਥਾਨ ਹੈ 
ਜਿਸ ਦਾ ਅੱਜ-ਕੱਲ੍ਹ ਦਾ ਨਾਂ 'ਮਖ਼ਦੂਮਪੁਰਾ` ਹੈ। ਇਸ ਪਿੰਡ ਤੋਂ ਪੌਣਾ ਮੀਲ ਦੱਖਣ-ਪੂਰਬ ਵੱਲ 
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ। ਸਤਿਗੁਰੂ ਜੀ ਦੇ ਸਮੇਂ ਇਸੇ ਪਿੰਡ ਦਾ ਨਾਂ 
“ਤੁਲੰਭਾ` ਅਥਵਾ 'ਤੁਲੰਬਾ” ਸੀ। “ਸੱਜਣ” ਠੱਗ ਇਸੇ ਪਿੰਡ ਦਾ ਵਸਨੀਕ ਸੀ। 

(ਮਹਾਨ ਕੋਸ਼, ਪੰਨਾ 939) 


(4) ਪੁਰਾਤਨ ਜਨਮਸਾਖੀ ਅਨੁਸਾਰ ਸੱਜਣ ਠੱਗ ਵਾਲੀ ਸਾਖੀ ਗੁਰੂ ਨਾਨਕ ਸਾਹਿਬ ਦੀ 
ਪਹਿਲੀ ਉਦਾਸੀ ਸਮੇ' ਵਾਪਰੀ । ਭਾਵ ਗੁਰੂ ਨਾਨਕ ਸਾਹਿਬ ਦਾ ਤੁਲੰਭਾ (ਮੌਜੂਦਾ ਮਖਦੁਮਪੁਰ, 
ਜ਼ਿਲ੍ਹਾ ਮੁਲਤਾਨ) ਜਾ ਕੇ “ਸੱਜਣ ਠੱਗ ਨਿਸਤਾਰਾ” ਕਰਨ ਦੀ ਸਾਖੀ ਉਦਾਸੀਆਂ ਦੇ ਆਰੰਭ 
ਵਿਚ ਹੋਈ । 'ਸਹਿਜ਼ਾਦੇ ਅਤੇ ਸੱਜਣ” ਵਾਲੀ ਇਹ ਸਾਖੀ ਕਿਸੇ ਹੋਰ ਜਨਮਸਾਖੀ ਵਿਚ ਨਹੀਂ 
ਮਿਲਦੀ । 


ਰ੍ ਨ ਰੇ 207 
5।। 53000 38000 50101 ਹ। ੬0੫9 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਜਯਾਯ ਛੱਤੀਵਾਂ 
(ਗੁਰਪਗ ਸਿਮਰਨ, ਕੰਧਾਰ, ਯਾਰਵਲੀ, ਖੱਤ੍ਰੀ, ਸ਼ਾਹ ਸ਼ਰਫ, ਮਾਨਚੰਦ ਨਿਸਤਾਰਾ) 


ਦੋਹਰਾ 
ਸ੍ਰੀ ਗੁਰ ਪਗ ਕੋ ਸਿਮਰ ਉਰ ਰੋਜ ਖੋਜ ਨਿਜ ਰੂਪ। 
ਪਾਇ ਸਹਜ ਸੁਖ ਕੋ ਤਬੈ ਉਧਰ ਅੰਧੇਰੇ ਕੂਪ॥੧॥ 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਸ੍ਰੀ ਅੰਗਦ ਸੁਨ ਕਥਾ ਰਸਾਲਾ“।ਗਏ ਕੰਧਾਰ ਮਝਾਰ ਕ੍ਰਿਪਾਲਾ। 
ਯਾਰਵਲੀ?$7 ਇਕ ਮੁਗ਼ਲ ਰਹੰਤਾ। ਤਿਹ ਸੋ' ਕੀਨ ਮਿਲਨ ਭਗਵੰਤਾ॥ ੨॥ 


ਬੂਝਨ ਹਿਤ ਤਿਹ£ ਬਚਨ ਉਚਾਰਾ। 'ਗੁਫ਼ਤੋ” ਅਪਨੇ ਨਾਮ ਚਿ” ਦਾਰਾ?”। 
“ਮਾ? ਨਾਮ ਨਾਨਕ ਨਿਰੰਕਾਰੀ। ' ਕਹੈ “ਮਾਯਨਾ ਕਰੇ ਉਚਾਰੀ”॥੩॥ 
“ਬੰਦਾ ਹੋਂ ਖੁਦਾਇ ਕਾ ਜਾਨਹੁ” । ਪੁਨਿ ਬੂਝਤ “ਨਿਜ ਪੀਰ ਬਖਾਨਹੁਂ”। 


“ਯਕ ਖ਼ੁਦਾਇ ਹੈ ਦਿਗਰ£ ਨ ਕੋਈ। ਜਗਤ ਮੁਰੀਦਾਂ ਪੀਰ ਬਡ ਸੋਈ”॥੪॥ 


ਬਚਨ ਸੁਨਤ ਭਾ ਦੇਖਿ ਨਿਹਾਲਾ । ਧਰਯੋ ਚਰਨ ਪੁਰ ਸਿਰ ਤਤਕਾਲਾ। 
“ਤੁਮ ਖੁਦਾਇ ਹੋ ਧਰਯੋ ਸਰੀਰਾ ।ਭੰਜਹੁ ਜਨਮੁ ਮਰਨ ਕੀ ਪੀਰਾ॥੫॥ 


ਮੈਂ ਜਾਨੋਂ ਨਿਜ ਪੀਰ ਬਿਸਾਲਾ”।ਤੁਮਰੋ ਭਾ ਮੁਰੀਦ ਇਹ ਕਾਲਾ” । 
ਬੂਝਯੋ ਗੁਰੂ “ਨਾਮ ਕੋ? ਤੇਰਾ? । ਕਿਉਂ ਮੁਰੀਦ ਹੋਵਤ ਹੈ ਮੇਰਾ'॥੬॥ 


“ਯਾਰਵਲੀ ਜਾਨਹੁ ਮਮ ਨਾਮੂ । ਬਨਉਂ' ਮੁਰੀਦ ਮੁਕਤਿ ਕੇ ਕਾਮੂ'$”। 
ਤਿਹ ਕੀ ਸਰਧਾ ਦੇਖਿ ਬਿਸਾਲਾ । ਉਪਦੇਸ਼ਯੋ ਕਰ ਦੀਨ ਨਿਹਾਲਾ॥ ੭॥ 


ਏਕ ਨਿਸਾ'' ਬਸਕੈ ਤਿਹ ਸਦਨਾ । ਚਲਨ ਤਯਾਰ ਭੇ ਪੰਕਜ ਬਦਨਾਂ?। 
ਯਾਰਵਲੀ ਬੰਦੈ ਸਿਰ ਨਜਾਇ । ਭਈ ਮਸਤ'? ਮਤ ਨਾਮ ਖੁਦਾਇ॥੮॥ 


5॥ 58000 28001 5000 2 ੪00੫੧”! ੧8॥101੧1੨॥॥0੫੧60111.001। 


ਅਧਿਆਇ 36 ਕੰਧਾਰ ਵਿੱਚ ਯਾਰਵਲੀ ਨਾਲ ਮੇਲ 


ਅਧਿਆਇ ਛੱਤੀਵਾਂ 
(ਗੁਰ-ਚਰਨਾਂ ਦਾ ਸਿਮਰਨ, ਕੰਧਾਰ, ਯਾਰਵਲੀ, ਖੱਤਰੀ, ਸ਼ਾਹ ਸ਼ਰਫ਼, ਮਾਨਚੰਦ ਨਿਸਤਾਰਾਂ) 


ਦੋਹਰਾ 
ਰੀ ਗੁਰੂ ਜੀ ਦੇ ਚਰਨਾਂ ਨੂੰ ਹਿਰਦੇ (ਵਿੱਚ) ਸਦਾ ਸਿਮਰ (ਤੇ) ਨਿੱਜ ਸਰੂਪ ਦੀ ਖੋਜ ਕਰ। ਤਦ 
(ਸੰਸਾਰ ਰੂਪੀ) ਅੰਨ੍ਹੇ-ਖੂਹ ਤੋਂ (ਤੇਰਾ) ਉਧਾਰ (ਹੋਵੇਗਾ) ਤੇ (ਤੂੰ) ਸਹਿਜ-ਸੁੱਖ ਪਾ ਲਵੇਂਗਾ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਗੁਰੂ ਅੰਗਦ ਦੇਵ ਜੀਓ! ਅੱਗੇ ਹੋਰ ਮਨੋਹਰ” ਕਥਾ ਸੁਣੋ। ਜਦ ਕਿਰਪਾਲੂ (ਗੁਰੂ ਜੀ) ਕੰਧਾਰ 
ਪਹੁੰਚੇ, ਉਥੇ “ਯਾਰਵਲੀ” ਨਾਂ ਦਾ ਇੱਕ ਮੁਗ਼ਲ ਰਹਿੰਦਾ ਸੀ । ਗੁਰੂ ਜੀ ਨੇ ਉਸ ਨਾਲ 
ਮੁਲਾਕਾਤ ਕੀਤੀ। ॥੨॥ 


ਪੁੱਛਣ ਲਈ, ਉਸ£ ਨੇ ਆਖਿਆ, “ਕਹੋ? ਤੁਹਾਡਾ ਕੀ” ਨਾਂ ਹੈ?” (ਗੁਰੂ ਜੀ ਬੋਲੇ), “ਮੇਰਾ? 
ਨਾਂ ਨਾਨਕ ਨਿਰੰਕਾਰੀ ਹੈ। (ਉਹ) ਬੋਲਿਆ, “ਇਸ ਦੇ ਅਰਥ ਕਰਕੇ ਦੱਸੇ। ” ॥੩॥ 


(ਗੁਰੂ ਜੀ ਬੋਲੇ), “(ਇਸ ਦਾ ਅਰਥ ਹੈ ਕਿ) ਮੈਨੂੰ ਖ਼ੁਦਾ ਦਾ ਬੰਦਾ ਜਾਣੋ। ” ਉਹ ਫੇਰ ਖੁੱਛਣ 
ਲੱਗਾ, “ਦੱਸੋ, ਤੁਹਾਡਾ ਪੀਰ (ਗੁਰੂ) ਕੌਣ ਹੈ?” ਗੁਰੂ ਜੀ ਨੇ ਫ਼ਰਮਾਇਆ, ' “ਇੱਕੋ ਖ਼ੁਦਾ ਹੈ, 
ਹੋਰਓ ਦੂਜਾ ਕੋਈ ਨਹੀਂ ਸਾਰਾ ਸੰਸਾਰ ਉਸੇ ਵੱਡੇ ਪੀਰ ਦਾ ਹੀ ਚੇਲਾ ਹੈ। ” ॥੪॥ 


ਗੁਰੂ ਜੀ ਦੇ) ਦਰਸ਼ਨ ਕਰਕੇ ਤੇ ਬਚਨ ਸੁਣ ਕੇ ਉਹ ਨਿਹਾਲ ਹੋ ਗਿਆ। (ਉਹਨੇ) ਤੁਰੰਤ 
(ਗੁਰੂ ਜੀ ਦੇ) ਚਰਨਾਂ ਉੱਤੇ ਸਿਰ ਧਰ ਦਿੱਤਾ ਤੇ ਬੋਲਿਆ, ' “ਤੁਸੀਂ ਤਾਂ ਖ਼ੁਦਾ ਹੋ, ਸਰੀਰਕ- 
ਜਾਮਾ ਧਾਰ ਆਏ ਹੋ। ਮੇਰੇ ਜਨਮ-ਮਰਨ ਦੀ ਪੀੜਾ ਮੇਟ ਦਿਉ। ॥੫॥ 


ਮੈਂ ਸਮਝਦਾ ਸਾਂ ਕਿ ਮੇਰਾ ਪੀਰ ਬਹੁਤ ਮਹਾਨਦ ਹੈ ਪਰ ਇਸ ਵੇਲੇ ਮੈਂ ਆਪ ਦਾ ਮੁਰੀਦ ਹੋ ਗਿਆ 
ਹਾਂ” । ਗੁਰੂ ਜੀ ਨੇ ਪੁੱਛਿਆ, “ਤੇਰਾ ਨਾਂ ਕੀ$ ਹੈ?ਮੇਰਾ ਮੁਰੀਦ ਕਿਉਂ ਬਣਦਾ ਹੈਂ?”॥੬॥ 


ਜਾਣੋ ਕਿ ਮੇਰਾ ਨਾਂ “ਯਾਰਵਲੀ” ਹੈ (ਤੇ) ਮੈਂ ਮੁਕਤੀ ਵਾਸਤੇ”? ਤੁਹਾਡਾ ਮੁਰੀਦ ਬਣ ਰਿਹਾ ਹਾਂ । 
ਉਸ ਦੀ ਅਥਾਹ ਸ਼ਰਧਾ ਨੂੰ ਵੇਖ ਕੇ, ਉਪਦੇਸ਼ ਦਿੱਤਾ ਤੇ (ਉਸ ਨੂੰ) ਨਿਹਾਲ ਕਰ ਦਿੱਤਾ ॥੭॥ 


ਉਸ ਦੇ ਗ੍ਰਹਿ ਵਿਖੇ ਇੱਕ ਰਾਤ! ਠਹਿਰ ਕੇ, ਕੰਵਲ-ਮੁੱਖ'? (ਗੁਰੂ ਜੀ) ਚੱਲਣ ਲਈ ਤਿਆਰ 


ਹੋ ਪਏ। ਯਾਰਵਲੀ ਨੇ ਸਿਰ ਨਿਵਾ ਕੇ ਬੰਦਨਾ ਕੀਤੀ। (ਉਸ ਦੀ) ਬੁੱਧੀ ਖ਼ੁਦਾ ਦੇ ਨਾਂ ਤੇ 
ਸਰੂਰ? ਵਿੱਚ ਆ ਗਈ। ॥੮॥ 


5।। 53000 38001 50101 ਹ। ੬0੫9 ੧3101500੫੧)6011.60।। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤਿਹ ਕੋ ਧੀਰਜ ਦੇ ਪੁਨ ਗਏ। ਇਕ ਖੰਤ੍ਰੀ ਕੋ ਦੇਖਤ ਭਏ । 
ਜਮੀ ਬਰਫ਼ ਬਹੁ ਤਿਸ ਨੈ ਫੋਰੀ।ਲਾਗਯੋ ਮੱਜਨ£ ਕਰਨੇ ਭੋਰੀ'॥੯॥ 


ਕਰਨ ਕ੍ਰਿਤਾਰਥ ਤਾਹਿ ਸਮੀਪਾ? । ਬੂਝਤ ਭੇ ਬੇਦੀ ਕੁਲਦੀਪਾ। 
'ਕੋ ਹੈ ਬਰਨ, ਨਾਮ ਕੋ ਤੇਰਾ?। ਨ੍ਹਾਨ ਚਹਤਿ ਹੈ ਸੀਤ ਘਨੇਰਾ” ॥੧੦॥ 


ਕਰ ਸ਼ਨਾਨ ਜਬ ਬਾਹਰ ਆਵਾ । ਦਰਸ਼ਨ ਦੇਖਤ ਭਰਮ ਨਸਾਵਾ। 
ਬਿਮਲ£? ਰਿਦਾ ਹ੍ਹੈ ਬੰਦਨ ਕੀਨੀ। ਸੰਤ ਰੂਪ ਲਖ ਮਹਿਮਾ ਚੀਨੀਨ ॥੧੧॥ 


ਹਾਥ ਬੰਦ ਕੈ ਬਿਨੈ ਬਖਾਨੀ । “ਸੰਤ ਮਿਲਨ ਮਮ£ ਚਾਹਿ ਮਹਾਨੀ। 
ਅਬ ਰਾਵਰ” ਪਰ ਭਈ ਪ੍ਰਤੀਤੀ। ਦਰਸ ਦੇਖ ਭਾ ਮਨ ਯੁਤ ਪ੍ਰੀਤੀ॥੧੨॥ 


ਪੂਰਬ ਕਰਮਨ ਕੇ ਫਲ ਪਾਏ । ਪੂਰਨ ਸੰਤ ਮਿਲੇ ਤੁਮ ਆਏ' | 
ਤਿਹ ਕੀ ਪ੍ਰੀਤ ਦੇਖ ਗੁਨਖਾਨੀ । ਉਪਦੇਸ਼ੀ ਉਰ ਭਗਤਿ ਮਹਾਨੀ॥੧੩॥ 


ਸਗਰੀ ਘਾਲ ਸੰਪੂਰਨ ਕੀਨੀ। ਪ੍ਰਭੁ ਸਿਮਰਨ ਭੀ ਪ੍ਰੀਤ ਨਵੀਨੀ। 
ਕਰ ਬਿਨਤੀ ਲੇ ਸਦਨ ਸਿਧਾਰਾ। ਅਧਿਕ ਭਾਉ ਕਰ ਭੋਜਨ ਖੁਆਰਾ$॥੧੪॥ 


ਤੀਨ ਦਿਵਸ ਰਾਖੇ ਹਿਤ ਸੰਗਾ।ਯਾਰਵਲੀ ਕੋ ਸੁਨਹੁ ਪੁਸੰਗਾ। 
ਸ਼ੇਖ ਸ਼ਰਫ਼"? ਇਕ ਤਿਹ ਕੋ ਮੀਤਾ । ਪਰਚਤ ਹੁਤੇ ਕਰਤ ਹਿਤ ਚੀਤਾ? ॥੧੫॥ 


ਆ 


ਦੋਹਰਾ 
ਜਬ ਸ੍ਰੀ ਗੁਰ ਮਿਲ ਕੈ ਗਏ ਪੀਛੇ ਆਯੋ ਸੋਇ ॥ 
ਹੋਯੋ ਮਗਨ ਬਿਲੋਕ'? ਕੈ ਬੂਝਯੇ ਬਚਨ ਬਿਗੋਇ'' ॥੧੬॥ 


210 


5।। 53000 38000 50101 । ੬009 ੧3101500੫੧)60011.60।। 


ਅਧਿਆਇ 36 ਕੰਧਾਰ ਵਿੱਚ ਯਾਰਵਲੀ ਨਾਲ ਮੇਲ 


ਉਸ ਨੂੰ ਧੀਰਜ ਦੇ ਕੇ, ਫੇਰ (ਗੁਰੂ ਜੀ) ਚਲੇ ਗਏ ਤਾਂ ਉਨ੍ਹਾਂ ਨੇ ਇੱਕ ਖੱਤਰੀ ਵੇਖਿਆ,ਜੋ 
ਸਵੇਰੇ-ਸਵੇਰੇ' ਬਹੁਤ ਸਾਰੀ ਜੰਮੀ ਹੋਈ ਬਰਫ਼ ਤੋੜ ਕੇ, ਉਸ ਵਿੱਚ ਇਸ਼ਨਾਨ? ਕਰਨ 
ਲੱਗਿਆ ਸੀ ॥੯॥ 


ਉਸ 'ਤੇ ਕਿਰਤਾਰਥ (ਕਿਰਪਾ) ਕਰਨ ਲਈ ਉਸ ਕੋਲ? ਗਏ ਤੇ ਬੇਦੀ ਕੁਲ ਦੇ ਦੀਪਕ (ਗੁਰੂ 
ਜੀ) ਪੁੱਛਣ ਲੱਗੇ, “ਤੇਰਾ ਨਾਂ ਕੀ ਹੈ? (ਤੇ) ਤੇਰੀ ਜਾਤ ਕੀ ਹੈ? ਬਹੁਤ ਠੰਢੇ ਜਲ ਨਾਲ 
ਇਸ਼ਨਾਨ ਕਰਨਾ ਚਾਹੁੰਦਾ ਹੈਂ। ” ॥੧੦॥ 


ਜਿਸ ਵੇਲੇ ਉਹ ਇਸ਼ਨਾਨ ਕਰ ਕੇ ਬਾਹਰ ਆਇਆ (ਤਾਂ) ਗੁਰੂ ਜੀ ਦੇ ਦਰਸ਼ਨ ਕਰਕੇ ਉਸ 
ਦੇ ਭਰਮ ਦਾ ਨਾਸ਼ ਹੋ ਗਿਆ। ਉੱਜਲ” ਹੋਏ ਮਨ ਨਾਲ, ਨਮਸਕਾਰ ਕੀਤੀ। ਗੁਰੂ ਜੀ ਦਾ 
ਸੰਤ ਸਰੂਪ ਵੇਖ ਕੇ, (ਉਨ੍ਹਾਂ ਦੀ) ਵਡਿਆਈ ਜਾਣੀ” । ॥੧੧॥ 


ਹੱਥ ਬੰਨ੍ਹ ਕੇ ਬੇਨਤੀ ਕਰਨ ਲੱਗਾ, “ਕਿਸੇ ਸੰਤ-ਪੁਰਸ਼ ਨੂੰ ਮਿਲਣ ਦੀ ਮੇਰੀ£ ਅਥਾਹ ਇੱਛਾ 
ਸੀ। ਹੁਣ ਆਪਾੰਂ ਜੀ 'ਤੇ ਯਕੀਨ ਹੋ ਗਿਆ ਹੈ ਤੇ ਦਰਸ਼ਨ ਕਰਕੇ ਮਨ ਪ੍ਰੀਤ ਨਾਲ ਭਰਪੂਰ 
ਹੋ ਗਿਆ ਹੈ। ॥੧੨॥ 


(ਮੈਨੂੰ) ਕੋਈ ਪੂਰਬਲੇ-ਕਰਮਾਂ ਦਾ ਫਲ ਪ੍ਰਾਪਤ ਹੋਇਆ ਹੈ, ਜਿਸ ਕਰਕੇ ਤੁਸੀ' ਪੂਰਨ ਸੰਤ 
(ਆਪ ਹੀ) ਆਣ ਮਿਲੇ ਹੋ। ” ਉਸ ਦੀ ਪ੍ਰੀਤ ਵੇਖ ਕੇ, ਗੁਣਾਂ ਦੀ ਖਾਣ (ਗੁਰੂ ਜੀ) ਨੇ ਹਿਰਦੇ 
(ਵਾਲੀ) ਪ੍ਰਭੂ ਦੀ ਮਹਾਨ ਭਗਤੀ ਦਾ ਉਪਦੇਸ਼ ਦਿੱਤਾ। ॥੧੩॥ 


(ਉਸ ਦੀ) ਸਾਰੀ ਘਾਲ-ਕਮਾਈ ਸੰਪੂਰਨ ਕਰ ਦਿੱਤੀ । ਪ੍ਰਭੂ ਦੇ ਸਿਮਰਨ ਲਈ ਨਵੀਂ ਪ੍ਰੀਤ 
(ਉਤਪੰਨ) ਹੋ ਆਈ ਸੀ। (ਫੇਰ ਉਹ) ਬੇਨਤੀ ਕਰਕੇ ਗੁਰੂ ਜੀ ਨੂੰ ਘਰ ਲੈ ਕੇ ਆ ਗਿਆ 
ਅਤੇ ਬਹੁਤ ਪ੍ਰੇਮ ਸਹਿਤ ਭੋਜਨ ਛਕਾਇਆ। ॥੧੪॥ 


ਉਨ੍ਹਾਂ ਨੂੰ, ਬਹੁਤ ਪ੍ਰੇਮ ਸਹਿਤ, ਤਿੰਨ ਦਿਨ ਆਪਣੇ ਕੋਲ ਰੱਖਿਆ। (ਹੁਣ) ਯਾਰਵਲੀ ਦਾ 
(ਅਗਲਾ) ਪਰਸੰਗ ਸੁਣੋ। ਸ਼ੇਖ਼ ਸ਼ਰਫ਼ ਉਸ ਦਾ ਇੱਕ ਮਿੱਤਰ ਸੀ। ਜੋ ਬੜੇ ਦਿਲੀ?-ਪ੍ਰੇਮ 
ਸਹਿਤ ਉਸ ਨਾਲ ਪਰਚਿਆ (ਰੁੱਝਿਆ) ਰਹਿੰਦਾ ਸੀ। ॥੧੫॥ 

ਦੋਹਰਾ 

ਜਦੋ ਗੁਰੂ ਜੀ ਯਾਰਵਲੀ ਨੂੰ ਮਿਲ ਕੇ ਚਲੇ ਗਏ ਤਾਂ, ਮਗਰੋ' ਉਹ (ਸ਼ੇਖ਼ ਸ਼ਰਫ਼) ਉਸ ਯਾਰਵਲੀ 
ਦੇ ਕੋਲ ਆ ਗਿਆ। ਯਾਰਵਲੀ ਨੂੰ ਧਿਆਨ-ਮਗਨ ਹੋਇਆ ਵੇਖਾਂ? ਕੇ ਉਹਨੂੰ ਪੁੱਛਣਾਂ ' 
ਲੱਗਾ। ॥੧੬॥ 


5।। 53000 8000 501010। ੬0) 2 ।੧੧8001੧%1ਇ॥0੫੧6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
“ਕੌਨ ਹਾਲ ਤੁਮ ਭਏ ਦਿਵਾਨੇ' ? ।ਜਗ ਬਿਵਹਾਰ ਸਰਬ ਬਿਸਰਾਨੇ। 
ਕਾਲ£ ਔਰ ਬਿਧਿ ਔਰੈ ਆਜਾ।ਕੋ ਤੁਹਿ ਮਿਲਯੋ? ਭਯੋ ਅਸ ਕਾਜਾ” ॥੧੭॥ 


ਯਾਰਵਲੀ ਤਿਹ ਸੰਗ ਬਿਗੋਵਾ? । “ਯਕ ਕੋ ਮੈ' ਮੁਰੀਦ ਲਖ ਹੋਵਾ। 
ਅਹੈ ਫਕੀਰ ਪੀਰ ਜੋ ਮੇਰੋ । ਹਾਲ ਭਯੋ ਅਸ” ਦਰਸਨ ਹੇਰੋ ॥੧੮॥ 


ਕਰੁਨਾ ਢ੍ਰਿਸ਼ਟ ਧਾਰਿ ਕੈ ਮੋ ਪਰ । ਦੀਨੋ ਗਯਾਨ ਮੋਹ ਮਨ ਕੋ ਹਰ”। 
ਬੂਝੈ ਸ਼ੇਖ “ਸੁ ਕੁਜਾ$ ਸਿਧਾਯੋ । ਦਿਖਰਾਵਹੁ, ਅਸ ਜਾਹਿ' ਬਨਾਯੋ"॥੧੯॥ 


ਯਾਰਵਲੀ ਕਹਿ “ਭਾਉ ਧਰੀਜੈ । ਮਿਲਹਿਂ ਆਇ ਸੋ ਆਪ,ਲਖੀਜੈ”"। 
ਸੁਨਤ ਬਚਨ ਦੇ ਧਰਨਾ ਬੈਸਾ । ਕਹੈ “ਉਠਉ' ਪਿਖਕੈ£ ਉਹ ਕੈਸਾ” ॥੨੦॥ 


ਆਗੈ ਮਿਲਕੈ ਜਾਵਤ ਧਾਮੂ । ਬੈਠ ਰਹਯੋ ਤਹਿਂ ਦੇਖਨ ਕਾਮੂ । 
ਜਬ ਹੀ ਦਿਵਸ ਬਿਤੀਤੇ ਚਾਰ । ਆਏ ਸ੍ਰੀ ਗੁਰ ਕਰੁਨਾਧਾਰ॥ ੨੧॥ 


ਦੇਖਯੋ ਯਾਰਵਲੀ ਤਬ ਗੁਰ ਕੋ। ਤੂਰਨ ਉਠਯੋ ਪ੍ਰੇਮ ਕਰ ਉਰਕੋ। 
ਕਿਯ ਬੰਦਨ ਜੁਗ ਪਦ ਅਰਬਿੰਦਾ।ਬੈਸਾਰੇ'' ਪੁਨ ਆਨੰਦਕੰਦਾ'? ॥੨੨॥ 


ਸੇਖ ਸ਼ਰਫ਼ ਪੁਨ ਬਾਨੀ ਭਾਖੀ ।“ਖਫਨੀ ਕਰਦ ਚਿਕਾਰ ਜੁ ਰਾਖੀ2?”। 
ਗੁਰੂ ਮਾਯਨਾ ਤਾਹਿ ਬਤਾਇ । “ਖਫਨੀ ਹੁਇ ਗਰ ਖਉਫਾਂ? ਖ਼ੁਦਾਇ ॥ ੨੩॥ 


ਜੀਵਤ ਮ੍ਰਿਤਕਾਂ“ ਜਗਤ ਹ੍ਰੈ ਰਹੀਏ । ਹੱਕ? ਪਛਾਨ ਸਰਬ ਸੁਖ ਲਹੀਏ । 
ਜਲ ਕੇ ਬਿਖੈ ਡੂਬ ਜੋ ਤਰਹੀ । ਬਹੁਰ ਨ ਡੂਬਨ ਕੋ ਡਰ ਕਰਹੀ ॥੨੪॥ 


5॥ 5800੫ 280 500। 2 ੪039”? ੧81101੩॥੨॥॥0੫॥60181.0।। 


ਅਧਿਆਇ 36 ਕੰਧਾਰ ਵਿੱਚ ਯਾਰਵਲੀ ਨਾਲ ਮੇਲ 


ਚੌਪਈ 

ਤੂੰ ਕਿਸ ਕਾਰਨ ਮਸਤਾਨਾ' ਹੋ ਗਿਆ ਹੈ? ਸੰਸਾਰ ਦੇ ਸਾਰੇ ਕਾਰ-ਵਿਹਾਰ ਹੀ ਭੁਲਾ ਬੈਠਾ ਹੈਂ, 
ਕੱਲ੍ਹ£ (ਤੇਰਾਂ) ਹੋਰ ਰੰਗ-ਢੰਗ ਸੀ ਤੇ ਅੱਜ ਹੋਰ ਹੈ। ਤੈਨੂੰ ਅਜਿਹਾ ਕੌਣ ਮਿਲ ਗਿਆ ਹੈ (ਜਿਸ 
ਕਾਰਨ) ਤੇਰੀ ਦਸ਼ਾ ਇਸ ਤਰਾਂ ਦੀ ਹੋ ਗਈ ਹੈ?” ॥੧੭॥ 


ਯਾਰਵਲੀ ਉਸ ਨੂੰ ਬੋਲਿਆ”, “ਮੈ ਇੱਕ ਮੁਰਸ਼ਦ ਨੂੰ ਵੇਖ ਕੇ (ਉਸ ਦਾ) ਮੁਰੀਦ ਹੋ ਗਿਆ 
ਹਾਂ।ਜੋ ਫ਼ਕੀਰ ਮੇਰਾ ਪੀਰ (ਮੁਰਸ਼ਦ) ਹੈ, ਉਸ ਦੇ ਦਰਸ਼ਨ ਵੇਖ” ਕੇ, ਮੇਰਾ ਹਾਲ ਅਜਿਹਾ” 
ਹੋ ਗਿਆ ਹੈ। ॥੧੮॥ 


ਉਸ ਨੇ ਮੇਰੇ 'ਤੇ ਕਿਰਪਾ-ਦ੍ਰਿਸ਼ਟੀ ਕਰਕੇ, ਮੇਰੇ ਮਨ ਦਾ ਮੋਹ ਨਸ਼ਟ ਕਰ ਕੇ, ਮੈਨੂੰ ਗਿਆਨ 
ਬਖ਼ਸ਼ ਦਿੱਤਾ। ” ਸ਼ੇਖ਼ ਸ਼ਰਫ਼ ਪੁੱਛਣ ਲੱਗਾ, “ਉਹ ਕਿੱਧਰ£ ਵੱਲ ਚਲਾ ਗਿਆ ਹੈ? ਜਿਸ ਨੇ 
ਅਜਿਹਾ ਕੀਤਾ ਹੈ ਜਿੱਥੇ ਵੀ ਉਹ ਗਿਆ ਹੈ, (ਮੈਨੂੰ ਵੀ) ਦਿਖਾਵੋ” ॥੧੯॥ 


ਯਾਰਵਲੀ ਆਖਣ ਲੱਗਾ, “(ਮਨ ਵਿੱਚ) ਪ੍ਰੇਮ ਧਾਰਨ ਕਰ ਜਾਣ” ਲੈ ਕਿ ਉਹ ਆਪ 
ਹੀ ਆ ਕੇ ਮਿਲੇਗਾ (ਅਤੇ ਦਰਸ਼ਨ ਦੇਵੇਗਾ)। ” ਇਹ ਗੱਲ ਸੁਣ ਕੇ (ਸ਼ਰਫ਼) ਧਰਨਾ 
ਮਾਰ ਕੇ ਬਹਿ ਗਿਆ, “ਹੈ' ਤਾਂ ਉਸ ਨੂੰ ਵੇਖ$ੰ ਕੇ ਹੀ ਉੱਠਾਂਗਾ ਕਿ ਉਹ ਕਿਹੋ-ਜਿਹਾ 
ਹੈ।” ॥੨੦॥ 


ਪਹਿਲਾਂ ਤਾਂ ਉਹ ਸ਼ਰਫ਼ ਇਸ ਯਾਰਵਲੀ ਨੂੰ ਮਿਲ ਕੇ ਘਰ ਚਲਾ ਜਾਂਦਾ ਸੀ, ਅੱਜ ਉਹ ਇਹ 
ਪਰਯੋਜਨ ਦੇਖਣ ਵਾਸਤੇ ਬੈਠ ਹੀ ਗਿਆ। ਜਦੋਂ' ਚਾਰ ਦਿਨ ਲੰਘ ਗਏ ਤਾਂ ਗੁਰੂ ਜੀ, ਦਇਆ 
ਧਾਰਨ ਕਰਕੇ ਪਹੁੰਚ ਗਏ। ॥੨੧॥ 


ਉਸ ਵੇਲੇ ਯਾਰਵਲੀ ਨੇ, ਗੁਰੂ ਜੀ ਨੂੰ ਵੇਖ ਲਿਆ ਅਤੇ ਮਨ ਵਿੱਚ ਪ੍ਰੇਮ ਹੋਣ ਕਾਰਨ ਤੁਰੰਤ 
ਉੱਠਿਆ ਤੇ ਦੋਨਾਂ? ਚਰਨ-ਕਮਲਾਂ 'ਤੇ ਮੱਥਾ ਟੇਕਿਆ। ਫੇਰ ਅਨੰਦ ਦੇ ਮੂਲਾਂ£ ਗੁਰੂ ਜੀ ਨੂੰ 
ਸ਼ਿਠਾਇਆ'। ॥੨੨॥ 


ਫੇਰ ਸ਼ੇਖ਼ ਸ਼ਰਫ਼ ਨੇ ਪੁੱਛਿਆ, “ਇਹ ਜੋ ਖ਼ਫ਼ਨੀ (ਚੋਲਾ) ਧਾਰਨਾ? ਕੀਤੀ ਹੋਈ ਹੈ, ਇਹ ਕਿਸ 
ਕੰਮ ਲਈ ਹੈ?” ਗੁਰੂ ਜੀ ਨੇ ਉਸ ਦੇ ਅਰਥ ਦੱਸੇ, “ਜੇਕਰ ਗਲ ਵਿੱਚ ਖ਼ਫ਼ਨੀ (ਪਾਈ) ਹੋਵੇ 
ਤਾਂ ਰੱਬ ਦਾ ਡਰਾ? (ਮਨ ਵਿੱਚ) ਬਣਿਆ ਰਹਿੰਦਾ ਹੈ। ॥੨੩॥ 


ਸੰਸਾਰ ਵਿੱਚ ਜਿਉਂਦੇ ਹੀ ਮੁਰਦਾ“ ਬਣ ਕੇ ਰਹਿਣਾ ਚਾਹੀਏ । ਰੱਬ? ਨੂੰ ਪਛਾਣ ਕੇ ਸਾਰੇ 


ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਪਾਣੀ ਵਿੱਚ (ਇੱਕ ਵਾਰ) ਡੁੱਬ ਕੇ ਜੋ ਤਰਦਾ ਹੈ, ਉਹ ਫੇਰ 
ਡੁੱਬਣ ਤੋਂ ਨਹੀਂ ਡਰਦਾ। ॥੨੪॥ 


5।। 53000 38000 50101 ਹ। ੬099 “੧੧੧੧0%੧੨॥0੫॥60781.60॥ 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਨਦੀ ਸਰਬ ਅਰ ਸਾਗਰ ਮਾਂਰੀ । ਤਰਤ ਸਰਬਾਂ ਪਰ ਕਬ ਨ ਡੂਬਾਹੀਂ' । 
ਤੈਸੇ ਮ੍ਰਿਤਕ ਭਏ ਜੋ ਜੀਵਤ । ਪੁਨ ਤਿਨ ਨਹਿ ਮ੍ਰਿਤਕੋ ਦੁਖ ਥੀਵਤ£ ॥੨੫॥ 


ਆਪਾ ਕਬ ਨ ਜਨਾਵਹੂ ਕਾਕੋ? । ਹੋਇ ਰਹੋ ਸਬ ਕੀ ਪਗ ਖ਼ਾਕੋ“”। 
ਬੂਝੈ ਸ਼ਰਫ 'ਗੋਦੜੀ ਕੌਨ?।ਕਹੋ ਕਰਮ ਬੈਰਾਗੀ ਜੌਨ?”॥੨੬॥ 


ਦੋਹਰਾ 
ਗੁਰੂ ਭਨਯੋ “ਅਸਾਂ ਗੋਦੜੀ,ਸੂਈ ਸਬੂਰੀਓ ਲੇਹੁ। 
ਬੁਜਰਕ” ਸੰਗਤ ਤੰਤ ਲੇ ਸੀਵਨ ਮਨਨ ਕਰੇਹੁ॥ ੨੭॥ 


ਚੌਪਈ 
ਮਾਨ ਖੋਇ ਗਰ ਪਾਵਹੁ ਤਾਂਹੀ।ਜਮ ਸਰਦੀ? ਡਰ ਹੋਵਤ ਨਾਂਹੀ। 
ਹੋਇ ਬਿਐਬ'? ਬਿਰਾਗੀ ਸੋਇ। ਮਾਯਾ ਮੋਹ ਲਗੈ ਨਹਿ ਕੋਇ॥ ੨੮॥ 


ਏਕ ਖ਼ੁਦਾਇ ਸਬਨ ਮਹਿ' ਜਾਨਹਿ। ਰਿਦੈ ਬਿਕਾਰ ਨ ਕਬਹੂੰ ਆਨਹਿ। 
ਬੰਧਨ ਤਜ ਅਬੰਧਾ' ਜੋ ਰਹੈ।ਤਿਹ ਕੋ ਸੰਤ ਬਿਰਾਗੀ ਕਹੈਂ”॥੨੯॥ 


ਸੁਨ ਕੈ ਸ਼ਰਫ ਭਯੋ ਮਨ ਦੀਨ । ਪਗ ਸਿਰ ਧਰ ਨ ਉਠਾਵਨ ਕੀਨ । 
ਕਹੈ ਕਿ “ਭਯੋ ਮੁਰੀਦ ਤੁਮਾਰਾ। ਹੁਇ ਪੀਰਨ ਸਿਰ ਪੀਰ ਉਦਾਰਾ॥ ੩੦੧ 


ਤੁਮ ਸਮ ਸਾਹਿਬ ਔਰ ਨ ਪਾਵਹਿ । ਜਗਤ ਸਰਬ ਜੇ ਖੋਜਨ ਜਾਵਹਿ”। 
ਗੁਰ ਨਿਜ ਕਰ? ਸੋਂ ਸੀਸ ਉਠਾਵਾ । ਕਹਯੋ 'ਰਿਦੇ ਤੇ ਤਜਿਯੇ ਦਾਵਾਂ2॥ ੩੧॥ 


ਸੱਤਿਨਾਮ ਸਿਮਰਹੁ ਲਿਵਲਾਇ । ਦੇਖਹਿ ਕਰੁਨਾ ਦ੍ਰਿਸ਼ਟਿ ਖ਼ੁਦਾਇ”। 

ਛੁਯੋ ਗੁਰੂ ਕਰ ਸੋਂ ਸਿਰ ਜਬਹੀ । ਜਗੀ ਨਾਮ ਲਿਵ ਮਨ ਮਹਿ ਤਬਹੀ॥੩੨॥ 
ਗੁਰ ਕਹਿ “ਤੁਮ ਅਬ ਸਦਨ ਸਿਧਾਰਹੁ'“। ਰਿਦੇ ਖ਼ੁਦਾਇ ਸਦੀਵ ਸਮਾਰਹੁ”। 
ਸੇਖ ਜੋਰ ਕਰ ਬਚਨ ਉਚਾਰਾ। “ਬਹੁਰ ਦੇਹੁਰੇ ਕਬਹਿ ਦਿਦਾਰਾ?”॥ ੩੩॥ 


214 
5।। 53000 38000 50101 ਹ। ੬09 ।4੦॥੧01੪1੮॥0ਗ96078।.੦0 


ਅਧਿਆਇ 36 ਕੰਧਾਰ ਵਿੱਚ ਯਾਰਵਲੀ ਨਾਲ ਮੇਲ 


(ਉਹ ਤਾਂ) ਸਾਰੀਆਂ ਨਦੀਆਂ ਅਤੇ ਸਮੁੰਦਰ ਵਿੱਚੋਂ ਤਰ ਕੇ ਜਾਂਦਾ ਹੈ ਪ੍ਰੰਤੂ (ਫੇਰ) ਕਦੇ ਵੀ 
ਡੁੱਬਦਾ ਨਹੀਂ। ਤਿਵੇ' ਹੀ, ਜੋ ਜੀਵ ਜੀਉਂਦੇ ਹੀ ਮੁਰਦਾ ਬਣ ਰਹਿੰਦੇ ਹਨ, ਫੇਰ ਉਨ੍ਹਾਂ ਨੂੰ ਮੌਤ 
ਦਾ ਦੁੱਖ ਨਹੀਂ ਹੁੰਦਾ (ਭਾਵ, ਉਹ ਦੁਬਾਰਾ ਨਹੀਂ ਮਰਦੇ, ਅਮਰ ਹੈ ਜਾਂਦੇ ਹਨ)। ॥੨੫॥ 


ਆਪਣਾ-ਆਪ ਕਦੇ ਵੀ ਕਿਸੇ” ਨੂੰ ਨਾ ਜਤਾਉ (ਭਾਵ ਹਉਮੈਂ ਨਾ ਕਰੋ), ਸਗੋਂ ਸਾਰਿਆਂ ਦੇ 
ਪੈਰਾਂ ਦੀ ਧੂੜੀ“ ਬਣ ਕੇ ਰਹੋ। ” ਸ਼ਰਫ਼ ਨੇ ਪੁੱਛਿਆ, “ਇਹ ਗੋਦੜੀ ਕੀ ਹੈ? (ਇਹ ਵੀ) 
ਦੱਸੋ ਕਿ ਬੈਰਾਗੀ ਦੇ ਕੀ ਕਰਮ ਹੁੰਦੇ ਹਨ?” ॥੨੬॥ 


ਦੋਹਰਾ 


ਜੰਤਰ ਦੀਨੀ ਮਜਲਿਸ; “ਗੋਦੜੀ ਅਜਿਹੀ? ਹੈ ਕਿ ਜੋ ਸੰਤੋਖ$ ਦੀ ਸੂਈ ਲੈ ਕੇ 
ਮਹਾਂਪੁਰਖਾਂ” ਦੀ ਸੰਗਤ ਦਾ ਧਾਗਾ$ ਪਾ ਕੇ ਸੀਤੀ ਗਈ ਹੋਵੇ, (ਉਸ ਨਾਲ ਆਪਣੇ ਮਨ 
ਅੰਦਰ) ਮੰਨਣ ਨੂੰ (ਸਿਉਣ ਦਾ ਕਾਰਜ) ਜਾਣਿਆ ਜਾਵੇ । ॥੨੭॥ 


ਹੰਕਾਰ ਨੂੰ ਮਾਰ ਕੇ, ਇਸ ਖ਼ਫ਼ਨੀ ਨੂੰ ਗਲ ਵਿੱਚ ਪਾਉ। ਤਾਂ ਫਿਰ ਮੌਤ ਰੂਪੀ ਠੰਢ ਨੋੜੇ 
ਨਹੀਂ ਲੱਗਦੀ। ਜੋ ਮਨੁੱਖ ਮੰਦੇ-ਕਰਮਾਂ ਤੋਂ ਮੁਕਤਾ? ਹੋਵੇਗਾ, ਉਹ ਵੈਰਾਗੀ ਹੁੰਦਾ ਹੈ, (ਉਸ 
ਨੂੰ) ਮਾਇਆ ਦਾ ਮੋਹ ਵੀ ਨਹੀਂ ਚੰਬੜਦਾ। ॥੨੮॥ 


(ਉਹ) ਸਾਰਿਆਂ ਵਿੱਚ ਇੱਕੋ ਹੀ ਖ਼ੁਦਾ ਨੂੰ ਵੇਖੇ ਅਤੇ ਕਦੇ ਵੀ ਹਿਰਦੇ ਵਿੱਚ ਵਿਸ਼ੇ- -ਵਿਕਾਰਾਂ ਨੂੰ 
ਨਾ ਆਉਣ ਦੇਵੇ । ਜਗਤ ਦੇ ਜੰਜਾਲ ਤਿਆਗ ਕੇ, ਜੋ ਮਨੁੱਖ ਬੰਧਨ-ਰਹਿਤ (ਭਾਵ ਮਾਇਆ 
ਦੇ ਬੰਧਨਾਂ ਤੋਂ) ਮੁਕਤ! ਹੋ ਜਾਂਦਾ ਹੈ, ਉਸ ਨੂੰ ਸੰਤ ਜਾਂ ਬੈਰਾਗੀ ਆਖਦੇ ਹਨ। ' ॥੨੯॥ 


(ਇਹ) ਸੁਣ ਕੇ ਸ਼ਰਫ਼ ਹਿਰਦੇ ਵਿੱਚ (ਤੋਂ) ਨਿਮਾਣਾ ਹੋ ਗਿਆ, (ਗੁਰੂ ਜੀ ਦੇ) ਚਰਨਾਂ 'ਤੇ ਸੀਸ 
ਧਰ ਕੇ ਚੁੱਕੇ ਹੀ ਨਾ ਤੇ ਆਖਣ ਲੱਗਾ, “ “ਮੈਂ ਤਾਂ ਤੁਹਾਡਾ ਮੁਰੀਦ ਹੋ ਗਿਆ ਹਾਂ। ਪੀਰਾਂ ਦੇ ਪੀਰ 
(ਗੁਰੂ ਜੀਓ!) ਤੁਸੀਂ ਦਿਆਲੂ ਹੋ। ॥੩੦॥ 


ਤੁਹਾਡੇ ਸਮਾਨ ਮੈਨੂੰ ਕੋਈ ਹੋਰ ਪਾਤਸ਼ਾਹ ਨਹੀਂ' ਮਿਲਣਾ (ਚਾਹੇ) ਸਾਰੇ ਜਗਤ ਵਿੱਚ ਖੋਜਣ 
ਚਲੇ ਜਾਈਏ । , ਗੁਰੂ ਜੀ ਨੇ ਆਪਣੇ ਹੱਥਾਂ! ਨਾਲ ਉਸ ਦਾ ਸਿਰ ਚੁੱਕਿਆ ਤੇ ਆਖਿਆ, 
“ਆਪਣੇ ਮਨ ਤੋਂ ਅਧਿਕਾਰਾਂ? ਛੱਡ ਦਿਉ (ਭਾਵ ਮਾਣ ਤਿਆਗ ਦਿਉ)। ॥੩੧॥ 


ਇੱਕ ਮਨ ਹੋ ਕੇ ਸਤਿਨਾਮ ਦਾ ਸਿਮਰਨ ਕਰੋ । (ਤਾਂ ਹੀ) ਖ਼ੁਦਾ ਦਇਆ-ਦ੍ਰਿਸ਼ਟੀ ਨਾਲ ਤੁਹਾਡੇ 
ਵੱਲ ਵੇਖੇਗਾ।” ਜਿਸ ਵੇਲੇ ਗੁਰੂ ਜੀ ਨੇ ਹੱਥ ਨਾਲ ਉਸ ਦਾ ਸਿਰ ਛੂਹਿਆ, ਉਸੇ ਵੇਲੇ ਹੀ 
ਉਸ ਦੇ ਮਨ ਵਿੱਚ ਨਾਮ ਦੀ ਲਿਵ ਜਾਗ ਪਈ। ॥੩੨॥ 

ਗੁਰੂ ਜੀ ਨੇ ਫ਼ਰਮਾਇਆ, ' ਹੁਣ ਤੁਸੀਂ ਘਰ ਨੂੰ ਜਾਓ!“ ਤੇ ਮਨ ਵਿੱਚ ਸਦਾ ਹੀ, ਖ਼ੁਦਾ ਨੂੰ 
ਸਿਮਰੋ। ” ਸ਼ੇਖ਼ ਸ਼ਰਫ਼ ਨੇ ਹੱਥ ਜੋੜ ਕੇ ਬੇਨਤੀ ਕੀਤੀ, “ਫੇਰ ਕਦੋ' ਦਰਸ਼ਨ ਦਿਉਗੇ? ॥੩੩॥ 


5।। 58000 800 5001 ੬0039 25 ੧੧੩੧0੧15006010 


ਸਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਰਿਦੇ ਯਾਦ ਰਾਖਹੁ ਯੂਝ' ਪ੍ਰੀਤੀ। ਅਬ ਦਿਦਾਰ ਸਮਝਹੁ ਇਸ ਰੀਤੀ। 
ਜੋ ਤੇਰੇ ਚਿਤ ਹ੍ਰੈ ਬਹੁ ਚਾਹੀ। ਸ਼ਹਿਜ਼ਾਦਾ ਹੈ ਖੁਰਮੇ ਮਾਂਹੀ॥ ੩੪॥ 


ਮਰਦਾਨੇ ਕੋ ਸੂਤ£ ਯੂਤ ਗਯਾਨਾ । ਤਿਹ ਕੋ ਦਰਸਹੁ ਜਾਇ ਸੁਜਾਨਾ। 
ਜੈਸੋ ਦਰਸ ਹਮਾਰੋ ਕੀਨੋ । ਤੈਸੋ ਫਲ ਤਿਹ ਕੋ ਤੁਮ ਚੀਨੋ”॥੩੫॥ 


ਸੁਨ ਆਇਸੁ? ਗੁਰ ਕੀ ਸਿਰ ਧਰ ਕੈ । ਗਮਨੋ ਸਦਨ ਭਾਉ ਬਹੁ ਕਰਕੈ | 
ਚਲਨ ਤਯਾਰ ਆਪ ਭੇ ਜਬਹੀ। ਯਾਰਵਲੀ ਬੰਦੇ” ਪਦ ਤਬਹੀ ॥੩੬॥ 


ਦੋਹਰਾ 
“ਮੋਕੋ ਮਿਲਹੋ ਆਨ ਕਬ ਕਰੁਨਾਨਿਧਿ ਸੁਖਦਾਇ! 
ਕਿਧੋਂ> ਚਲਹੁ ਲੇ ਸੰਗ ਨਿਜ ਬ੍ਰਿਹਾ ਨ ਹ੍ਹੈ ਜਿਸੁ ਭਾਇ॥੩੭॥ 


ਚੌਪਈ 
ਸ੍ਰੀ ਗੁਰ ਕਹਯੋ “ਮਿਲਨ ਇਹੁ ਜਾਨਾ । ਦਾਵੇ£ ਕੋ ਕਰ ਦੂਰ ਗੁਮਾਨਾ। 
ਰਹਨੋ ਇਹਾਂ ਆਪਨੋ ਜਾਨਹੁ । ਰਿਦੇ ਹਮਾਰੀ ਆਇਸੁ ਮਾਨਹੁ”॥੩੮॥ 


ਅਸ ਕਹਿ ਗਮਨ ਕੀਨ ਤਿਹ ਕਾਲਾ । ਤਜ, ਕੰਧਾਰ, ਗੇ ਗ੍ਰਾਮ ਕ੍ਰਿਪਾਲਾ। 
ਏਕ ਪਠਾਨ ਮਿਲਿਓ ਤਹਿ ਆਈ । ਪ੍ਰਭੁ ਕੋ ਦੇਖਤ ਗਿਰਾ ਅਲਾਈ॥ ੩੯॥ 


ਦੋਹਰਾ 
“ਕਿਹਤੇ ਆਏ,ਕੌਨ ਹੋ, ਕਿਉ ਬੈਸੇ ਇਸ ਥਾਨ?। 
ਕਿਸ ਸਿਉਂ ਤੁਮਰੋ ਕਾਮ ਹੈ? ਮੁਖ ਤੇ ਸਾਚ ਬਖਾਨ” ।੪੦। 


ਚੌਪਈ 
ਤਿਹ ਸੋਂ ਬਚਨ ਕਹਯੋ ਸੁਖਦਾਇ”। “ਹਮ ਹੈਂ ਬੰਦੇ ਲਖਹੁ ਖੁਦਾਇ। 
ਇਕ ਮਾਨਵ ਸੋ ਹਮਰੋ ਕਾਜਾ । ਮਿਲੋਂ ਤਾਹਿ ਸੋਂ, ਕਹੋਂ ਨ ਪਾਜਾ”॥੪੧॥ 


ਬੂਝੈ ਖ਼ਾਨ “ਕੌਨ ਨਰ ਸੋਇ? । ਜਿਹ ਸੋਂ ਮਿਲਨ ਤੁਮਾਰਾ ਹੋਇ”। 
ਗੁਰੂ ਭਨੈ “ਖਾੱਤ੍ਰੀ ਤਿਹ ਜਾਤਿ। ਅਹੈ'? ਸੂ ਖਾਨਚੰਦ ਕੋ ਤਾਤ> ॥੪੨॥ 


5॥। 58000 ਹ800( 5॥10। 2 80੫”? ੧810815॥0੫੧601181.00।। 


ਅਧਿਆਇ 36 ਕੰਧਾਰ ਵਿੱਚ ਯਾਰਵਲੀ ਨਾਲ ਮੇਲ 


(ਗੁਰੂ ਜੀ ਨੇ ਫ਼ਰਮਾਇਆ, “ਪ੍ਰੇਮ ਸਹਿਤ, ਮਨ ਵਿੱਚ ਯਾਦ ਵਸਾਈ ਰੱਖੋ। (ਹੁਣ ਤਾਂ) 
ਦਰਸ਼ਨ ਇਸ ਪ੍ਰਕਾਰ ਨਾਲ ਸਮਝੋ ਕਿ ਜੇਕਰ ਤੇਰੇ ਮਨ ਵਿੱਚ ਬਹੂਤ ਇੱਛਾ ਹੋਵੇ ਤਾਂ 
“ਸ਼ਹਿਜ਼ਾਦਾ” ਖੁਰਮੇ ਨਗਰ ਵਿੱਚ (ਤੁਹਾਡੇ ਕੋਲ) ਹੀ ਹੈ ॥੩੪॥ 


ਮਰਦਾਨੇ ਦਾ ਪੁੱਤਰ? (ਸ਼ਹਿਜ਼ਾਦਾ) ਗਿਆਨਵਾਨ ਹੈ। ਉਸ ਨੂੰ ਦਾਨਾ ਜਾਣ ਕੇ ਦਰਸ਼ਨ ਕਰਨਾ, 
ਜਿਵੇਂ ਮੇਰੇ ਦਰਸ਼ਨ ਕੀਤੇ ਹਨ, ਉਹੋ ਜਿਹਾ ਹੀ ਉਸ ਦੇ ਦਰਸ਼ਨਾਂ ਦਾ ਫਲ ਸਮਝੋਂ। ॥ ੩੫॥ 


ਗੁਰੂ ਜੀ ਦਾ ਫ਼ਰਮਾਨ? ਉਹ, ਸਿਰ-ਮੱਥੇ `ਤੇ ਧਰ ਕੇ ਬੜੇ ਪ੍ਰੇਮ ਸਹਿਤ ਘਰ ਨੂੰ ਚਲਾ ਗਿਆ। 
ਜਦੋਂ ਆਪ (ਗੁਰੂ ਜੀ) ਤੁਰਨ ਲਈ ਤਿਆਰ ਹੋਏ ਤਾਂ ਯਾਰਵਲੀ ਨੇ ਆਪ ਦੇ ਚਰਨਾਂ `ਤੇ 
ਬੰਦਨਾ” ਕੀਤੀ। ॥੩੬॥ 


ਦੋਹਰਾ 
(ਬੋਲਿਆ), “ਹੇ ਦਇਆ ਦੇ ਭੰਡਾਰ ਤੇ ਸੁੱਖਾਂ ਦੇ ਦਾਤਾ! ਮੈਨੂੰ ਕਦੋਂ ਆਣ ਮਿਲੋਗੇ? ਜਾਂ 
ਫੇਰ ਮੈਨੂੰ ਆਪਣੇ ਨਾਲ ਲੈ ਚੱਲੋ ਤਾਂ ਜੋ, ਇਸ ਪ੍ਰਕਾਰ, ਵਿਛੋੜਾ ਨਾ ਹੋਵੇ। ” ॥੩੭॥ 


ਚੌਪਈ 
ਸਤਿਗੁਰੂ ਜੀ ਨੇ ਫ਼ਰਮਾਇਆ “ਮੇਰਾ ਮਿਲਾਪ ਇਸੇ ਵਿੱਚ ਹੈ ਕਿ ਦਾਵੇ (ਅਧਿਕਾਰਾਂ)£ ਦਾ 
ਘੁਮੰਡ ਦੂਰ ਕਰ ਕੇ, ਤੂੰ ਇਥੇ ਹੀ ਰਹਿ ਤੇ ਮਨ ਤੋਂ ਮੇਰੀ ਆਗਿਆ ਦਾ ਪਾਲਨ ਕਰ ॥੩੮॥ 


ਇਉਂ' ਆਖ ਕੇ ਉਸ ਵੇਲੇ ਗੁਰੂ ਜੀ ਚਲੇ ਗਏ ।ਕੰਧਾਰ ਨੂੰ ਛੱਡ ਕੇ ਕਿਰਪਾਲੂ (ਗੁਰੂ ਜੀ) ਇੱਕ 
ਪਿੰਡ ਵਿੱਚ ਗਏ। (ਉਥੇ) ਇੱਕ ਪਠਾਣ ਆਣ ਮਿਲਿਆ। ਉਸ ਨੇ ਸਤਿਗੁਰੂ ਜੀ ਨੂੰ ਵੇਖਦਿਆਂ 
ਹੀ ਪੁੱਛਿਆ। ॥੩੯॥ 


ਦੋਹਰਾ 
“ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ? ਇਸ ਥਾਂ 'ਤੇ ਕਿਉਂ ਬੈਠੇ ਹੋ? ਤੁਹਾਨੂੰ ਕਿਸ ਨਾਲ ਕੰਮ 
ਹੈ? ਸੱਚੋ-ਸੱਚ ਦੱਸੇ। ” ॥੪੦॥ 


ਚੌਪਈ 

ਸੁੱਖਾਂ ਦੇ ਦਾਤੇ” (ਗੁਰੂ ਜੀ) ਨੇ ਉਸ ਨੂੰ ਆਖਿਆ, “ਜਾਣ ਲਵੈ ਕਿ ਅਸੀਂ ਖ਼ੁਦਾ ਦੇ ਬੰਦੇ ਹਾਂ। 
ਇੱਕ ਮਨੁੱਖ ਨਾਲ ਸਾਡਾ ਕੰਮ ਹੈ, ਉਸੇ ਨੂੰ ਮਿਲਣਾ ਹੈ, (ਅਸੀਂ) ਝੂਠ ਨਹੀਂ ਆਖਦੇ । ॥੪੧॥ 
ਖ਼ਾਨ ਪੁੱਛਣ ਲੱਗਾ, “ਉਹ ਕਿਹੜਾ ਆਦਮੀ ਹੈ? ਜਿਸ ਨੂੰ ਤੁਸਾਂ ਨੇ ਮਿਲਣਾ ਹੈ?” ਗੁਰੂ ਜੀ 
ਨੇ ਫ਼ਰਮਾਇਆ, “ਉਸ ਦੀ ਜਾਤ ਖੱਤਰੀ ਹੈ'? ਤੇ ਉਹ ਮਾਨਚੰਦ ਦਾ ਪੁੱਤਰ? ਹੈ। ॥੪੨॥ 


5।। 5800੫ 28000 5010 ਹ। ੬009 217 ੧80੧%15॥00੧)%08.60/। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਮਾਨਚੰਦ ਹੈ ਜਾਂਕੋ ਨਾਮੂ।ਤਿਹ ਕੇ ਸੰਗ ਹਮਾਰੋ ਕਾਮੂ"। 
ਖਾਨ ਭੁਨੇ! “ਹੈ ਗ੍ਰਾਮ ਮਝਾਰਾ£। ਮਿਲਹੁ ਜਾਇਕੈ ਤਾਂਹਿ ਅਗਾਰਾ? ॥੪੩॥ 


ਬੈਠੇ ਕਿਉਂ ਹੋ ਬੀਚ ਉਜਾਰਾ । ਸੁਭ ਸੁਭਾਇ ਮੈਂ' ਲਖੋਂ' ਤੁਮਾਰਾ”। 
ਸ੍ਰੀ ਗੁਰ ਕਹੈ' “ਨ ਹਮ ਤਹਿ ਜਾਇ' । ਆਨ ਮਿਲੈਗਾ ਸੋ ਇਹ ਥਾਇਂ”॥੪੪॥ 


ਸੁਨ ਕੈ ਖ਼ਾਨ ਗ੍ਰਾਮ ਮਹਿ ਗਯੋ । ਖੱਤ੍ਰੀ ਕੋ ਸੁਧ ਦੇਵਤ ਭਯੋ । 
ਬਾਹਰ ਦੈ ਫਕੀਰ ਹੈ' ਬੈਸੇ । ਮੈਂ ਬੂਝਯੋ ਸੋ ਭਾਖਤ ਐਸੇ॥੪੫॥ 


--ਮਾਨਚੰਦ ਖਾੱੜ੍ਰੀ ਜੋ ਰਹਈ । ਤਿਹ ਸੰਗ ਹਮਰੋ ਕਾਰਜ ਅਹਈ? --। 
ਰਹਜਯੋ ਬੁਲਾਇ ਸੁ ਆਵਤ ਨਾਹੀਂ । ਤੁਮ ਦੇਖਹੁ ਤਿਨ ਕੋ ਤਹਿ' ਜਾਹੀ`॥੪੬॥ 


ਦੋਹਰਾ 

ਮਾਨਚੰਦ ਬੋਲਯੋ ਬਹੁਰ “ਮੇਰੀ ਨਹੀਂ ਪਛਾਨ। 

ਕੋ ਫਕੀਰ ਜਾਨੋ ਨਹੀਂ ਆਗੇ ਕਬ ਨ ਮਿਲਾਨ” ॥੪੭॥ 
ਚੌਪਈ 


ਕਹੈ ਖ਼ਾਨ “ਦੇਖਹੁ ਤੁਮ ਜਾਈ। ਮਿਲੇ ਸਾਧ ਨਹਿ' ਦੋਖ ਲਗਾਈ”। 
ਇਉਂ ਸੁਨਕੈ ਉਰ ਕੀਨ ਬਿਚਾਰਾ। ਉਭੈ£ ਸੇਰ ਮੇਵਾ ਕਰ ਧਾਰਾ॥੪੮॥ 


ਸ੍ਰੀ ਗੁਨ ਖਾਨੀ” ਬੈਠੇ ਜਹਿੰਵਾ । ਬਡ ਭਾਗੀ ਚਲ ਆਯੋ ਤਹਿੰਵਾ। 
ਦ੍ਰੈ ਕਰ ਜੋਰ ਬੰਦਨਾ ਕਰਕੈ । ਬੈਠਯੋ ਅੰਗ੍ਰਜਂ ਮੇਵਾ ਧਰਕੈ ॥੪੯॥ 


ਸੀ ਗੁਰ ਕੋਮਲ ਬਚਨ ਉਚਾਰੇ । “ਮਾਨ ਚੰਦ! ਸਭ ਕੁਸ਼ਲ ਤੁਮਾਰੇ?”। 
ਬੂਝਨ ਲਗਯੋ ਸੁ “ਕਬ ਕੇ ਜਾਨਹੁ?।ਆਗੇ ਮਿਲੇ ਨ,ਕਸ” ਪਹਿਚਾਨਹੁ? ॥੫੦॥ 


ਕੌਨ ਦੇਸ਼ ਕੋ ਬੇਸਾਂ? ਤੁਮਾਰਾ? ।ਕੋ ਕਾਰਜ ਹੈ? ਕਹੂ ਨਿਰਧਾਰਾ”। 
ਗੁਰੂ ਕਹੈ' “ਬੇਗਮ ਪੁਰ ਦੇਸਾ । ਏਕੰਕਾਰ ਰੂਪ ਤਨ ਬੇਸਾ॥੫੧॥ 


5।। 58000 2800 500। ਹ। ੬0੧” ੧3101500੫੧)6011.60।। 


ਦੇ. ਅਧਿਆਇ 36 ਕੰਧਾਰ ਵਿੱਚ ਯਾਰਵਲੀ ਨਾਲ ਮੇਲ 


ਜਿਸ ਦਾ ਨਾਮ “ਮਾਨਚੰਦ” ਹੈ, ਉਸ ਨਾਲ ਸਾਨੂੰ ਕੰਮ ਹੈ। ” ਖ਼ਾਨ ਬੋਲਿਆ, “(ਉਹ) ਪਿੰਡ 
ਵਿੱਚ£ ਹੀ (ਰਹਿੰਦਾ) ਹੈ, ਉਸ ਦੇ ਘਰ? ਜਾ ਕੇ ਮਿਲ ਲਵੋ। ॥੪੩॥ 


ਤੁਸੀਂ ਉਜਾੜ ਵਿੱਚ ਕਿਉਂ ਬੈਠੇ ਹੋ? ਮੈ' ਤੁਹਾਡਾ ਸੁਭਾਅ ਬਹੁਤ ਸ੍ਰੇਸ਼ਟ ਜਾਣਿਆ ਹੈ। ” ਸ੍ਰੀ 
ਗੁਰੂ ਜੀ ਬੋਲੇ, “ਅਸੀਂ ਉੱਥੇ ਨਹੀ ਜਾਣਾ, ਉਹ ਖ਼ੁਦ ਹੀ, ਇੱਥੇ ਆ ਕੇ ਮਿਲੇਗਾ। ” ॥੪੪॥ 


ਇਹ ਸੁਣ ਕੇ ਖ਼ਾਨ ਪਿੰਡ ਵਿੱਚ ਗਿਆ ਤੇ ਖੱਤਰੀ ਨੂੰ ਜਾ ਖ਼ਬਰ ਦਿੱਤੀ, “ਬਾਹਰ ਦੋ ਫ਼ਕੀਰ ਬੈਠੇ 
ਹਨ। ਮੇਰੇ ਪੁੱਛਣ `ਤੇ ਉਨ੍ਹਾਂ ਇਉੱ' ਦੱਸਿਆ ਹੈ ॥੪੫॥ 


-ਮਾਨ ਚੰਦ ਖੱਤਰੀ ਜੋ ਇਥੇ ਰਹਿੰਦਾ ਹੈ, ਉਸ ਨਾਲ ਸਾਨੂੰ ਕੰਮ ਹੈ“-। ਉਹ (ਉੱਥੇ ਹੀ) ਬੁਲਾ 
ਰਹੇ ਹਨ। (ਇੱਥੇ) ਨਹੀਂ ਆਉਣਗੇ! ਸੋ ਤੂੰ ਉਥੇ ਜਾ ਕੇ ਉਨ੍ਹਾਂ ਨੂੰ ਵੇਖ (ਮਿਲ) ਲੈ। ॥੪੬॥ 


ਦੋਹਰਾ ਰ 
ਫੇਰ ਮਾਨਚੰਦ ਬੋਲਿਆ, “ਮੇਰੀ ਉਨ੍ਹਾਂ ਨਾਲ ਕੋਈ ਜਾਣ-ਪਛਾਣ ਨਹੀਂ ਹੈ। ਮੈਂ ਕਿਸੇ ਫ਼ਕੀਰ 
ਨੂੰ ਨਹੀਂ ਜਾਣਦਾ। ਮੇਰਾ ਕਦੇ ਕਿਸੇ ਫ਼ਕੀਰ ਨਾਲ ਮੇਲ ਨਹੀਂ ਹੋਇਆ। ” ॥੪੭॥ 


ਚੌਪਈ 

ਖ਼ਾਨ ਆਖਣ ਲੱਗਾ, “ਤੂੰ ਉੱਥੇ ਜਾ ਕੇ ਵੇਖ ਲੈ। ਸਾਧੂ ਨੂੰ ਮਿਲਣ ਨਾਲ ਕੋਈ ਪਾਪ” ਤਾਂ ਨਹੀਂ 
ਲੱਗਦਾ। ” ਇਹ ਸੁਣ ਕੇ ਉਹਨੇ ਮਨ ਨਾਲ ਵਿਚਾਰਿਆ ਅਤੇ ਦੋ£ ਸੇਰ ਮੇਵਾ ਹੱਥ ਵਿੱਚ ਲੈ 
ਲਿਆ। ॥੪੮॥ 


ਜਿੱਥੇ ਗੁਣਾਂ ਦੀ ਖਾਣਾ (ਗੁਰੂ ਜੀ) ਬੈਠੇ ਸਨ, (ਉਹ) ਵੱਡੇ ਭਾਗਾਂ ਵਾਲਾ ਉੱਥੇ ਚੱਲ ਕੇ ਆ 
ਗਿਆ। ਦੋਵੇਂ ਹੱਥ ਜੋੜ ਕੇ ਨਮਸਕਾਰ ਕਰਕੇ, ਮੇਵੇ (ਗੁਰੂ ਜੀ ਦੇ) ਅੱਗੇ$ ਧਰ ਕੇ, ਬੈਠ 
ਗਿਆ। ॥੪੯॥ 


ਗੁਰੂ ਜੀ ਨੇ ਕੋਮਲ ਬਚਨ ਉਚਾਰਨ ਕੀਤੇ, “ਮਾਨਚੰਦ! ਤੁਹਾਡੇ (ਘਰ) ਸਭ ਸੁੱਖ-ਸਾਂਦ ਹੈ 
ਨਾ?” ਉਹ ਪੁੱਛਣ ਲੱਗਿਆ, “ਤੁਸੀ' (ਮੈਨੂੰ) ਕਦੋਂ ਤੋੱ' ਜਾਣਦੇ ਹੋ? (ਆਪਾਂ) ਅੱਗੇ ਤਾਂ ਕਦੇ 
ਮਿਲੇ ਨਹੀਂ, (ਤੁਸੀਂ ਮੈਨੂੰ) ਕਿਵੇਂ? ਪਛਾਣਦੇ ਹੋ? ॥੫੦॥ 

ਤੁਸੀਂ ਕਿਹੜੇ ਦੇਸ਼ ਦੇ ਰਹਿਣ ਵਾਲੇ ਹੋ ਤੇ ਤੁਹਾਡਾ ਲਿਬਾਸ'ਂ? ਕਿਹੜਾ ਹੈ? ਨਿਰਨਾ ਕਰਕੇ ਦੱਸੋ 


ਕਿ (ਮੇਰੇ ਨਾਲ) ਕੀ ਕੰਮ ਹੈ?” ਸਤਿਗੁਰੂ ਜੀ ਨੇ ਫ਼ਰਮਾਇਆ, “ਬੇਗਮਪੁਰ (ਗਿਆਨ- 
ਅਵਸਥਾ ਵਾਲਾ) ਮੇਰਾ ਦੇਸ਼ ਹੈ, ਏਕੰਕਾਰ ਵਾਲਾ, ਮੇਰੇ ਸਰੀਰ ਦਾ ਵੇਸ ਅਤੇ ਰੂਪ ਹੈ। ॥੫੧॥ 


5।। 58000 08000 50101 ੬00੫9 “'?  ।੧੧੧0੧1500੧60੧00। 


7 ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਨਾਨਕ ਨਿਰੰਕਾਰੀ ਮਮ ਨਾਇ। ਇਸ ਕੋ ਬਾਲਾ ਸਰਬਾਂ ਅਲਾਇਂ'”। 
ਮਾਨਚੰਦ ਸੁਨ ਬਚਨ ਉਚਾਰੇ ।“ਐਸੀ ਬਾਤ ਨ ਬੀਚ ਸੰਸਾਰੇ॥੫੨॥ 


ਦੋਹਰਾ 
ਔਰ ਔਰ ਬਾਤੈ' ਕਰੋ ਜਾਨੀ ਜਾਇ' ਨ ਜੋਇ। 
ਕੌਨ ਬੇਖ ਨਹਿਂ ਲਖ ਸਕੋ ਮੁਝ ਅਚਰਜ ਮਨ ਹੋਇ” ॥੫੩॥ 


ਚੌਪਈ 
ਗੁਰ ਕਹਿ “ਅਸ£ ਬਚ ਮਹਿ' ਸੁਖ ਸਾਰਾ।ਭਲੀ ਬਾਤ ਨਹਿ ਲਖਹੁ” ਸਾੰਸਾਰਾ। 
ਮਿੱਥਯਾਂ ਸੋ, ਨਹਿਂ ਆਵਹਿ ਕਾਜਾ।ਨਰ ਲਪਟਾਇ ਰਹੇ ਸਬ ਪਾਜਾ” ॥੫੪॥ 


ਉੱਤਮ ਜਾਨਹੁ ਮਨ ਮਹਿ ਸੋਇ।ਜਿਨ ਕੇ ਲਖੇ ਸਰਬ ਸੁਖ ਹੋਇ। 
ਸੁਨਤਕੋ ਮਾਯਾ ਮੋਹ ਨਸਾਇ।ਹ੍ਹੈ ਪ੍ਰਲੋਕ ਕੇ ਬਿਖੈ ਸਹਾਇ॥੫੫॥ 


ਜੁਊ ਕਮਾਵੈ ਸੋ ਹੈ ਸਯਾਨਾ”। ਅਸ ਕਹਿ ਸ੍ਰੀ ਗੁਰ ਸਬਦ ਬਖਾਨਾ। 
ਜਿਹਿ ਕੇ ਸੁਨਤਯੋ ਤਿਹ' ਸੁਧ ਆਈ।ਲੇ ਉਪਦੇਸ਼ ਪਰਮਗਤਿ ਪਾਈ॥੫੬॥ 


ੈਲੰਗਾ #ਹਲਾ 5 ਘਰ ੨ 56 ਸਤਗੁਰ ਪੂਲਾ/ਟ/ ੍ 
ਜਿਨੇ ਕੀਆ ਸਈਲੈ ਦੇਖਿਆ ਐਆ ਕਹੀਲ ਰੇ ਭਾਈੰ/ ਆਪੇ ਜਾਣੈ ਕਰੇ ਆਮ ਨਨੈ ਵਾੜਾ ਹੈ ਲਾਲੀ/5/ 
ਰਾਣਸਾ £ਆਰੇ ਕਾ ਰਾਸਾ ਸੰਤ ਸਦਾ ਨਝ' ਹੋਈੰ /5/ ਰਹਾਉ/ 

ਨੇਸ਼ੈ ਗੰਨੇ ਕੰਤ ਨ ਰਾਛਆ ਸ਼ਾ ਪਛੋਂ ਰੇ ਤਾਣੰ# ਹਾੜ ੫ਛੌੜੈ ਨਰ ਹਣੈ ਜੜ ਗਣ #ਹਾਣੀਮ>੭ 
ਪਛਤਾਵਾ ਨਾ ਨਲੈ ਜੜ ਦੂਕੰਗਾੰ ਲਾਗੀ# ਤਾ /ਫ/6 0ਆਰਾ ਰਾਫਨੈਨੇ ਜਬਾ ਆਵੈਗੀ ਫਾਰੀ/=/ 

ਕੰਤ ਲੀਆ ਸੋਹਾਗਣੀ ਸੈ ਤੇ ਵਲੀ ਏਹ/ ਸੇ ਹੁਣ ਨੁਝੈ ਨ ਆਫਨਾਂ ਕੈ ਲੀ ਦੋਲ਼ ਧਰੇਹ/£7 

ਨੈਨਾ ਸਖਾ ਸ੍ਹਾ ਰਾਆ /ਤੇਨ 2ਛਉਗਾੀ ਜਾਏ” ੫ਹਟ ਲਗਉ ਬੇਨਤੀ ਕਰਉ ਲੇਉਗਾੰ ਪੰਡ ਝਤਾਏ/੫7 
ਹੁਕਮੁ ਪਛਾਣੈ ਨਾਨਕਾ ਭਉ ਚੰਦਨ ਲਾਵੈ ਗੁਣ ਕਾਮਣ ਕਾਮਣੇ ਕਰੈ ਤਉ %ਆਰੇ ਕਉ ਪਾਵੈ/£੬7 
ਜੇ. ਦਸ ਨਿਆਂ, ਨੇ ਗਓਆ ਮਿਲਿਆ ਕਹੀਲ ਰੇ ਸੋਈੀ£ ਲੇ ਬ੍ਹਤੇਰਾ ਲੋਲੀਨ ਝਾਤਾੰ ਐਨ ਹੋਈ/੭੭ 
ਧਾਤ ਲੈ ਛਨੋ ਧਾਤੁ ਕਉ ਨਰ ਨਵੈਂ ਕਉ ਧਾਰੈ੭ ਗਾਰ ਪਰਸਾਵਾੰ ਜਾਣਨ ਤਉ ਅਨਭਉ ਪਾਵੈ/ ੮੭ 
ਪਾਨਾ ਵਾੜਾ ਗੋਏ ਘਰ ਖ੍ਰ ਸਾਰ ਨ ਜਾਣੈ# ਰਸੀਆ ਹੌਫੈ ਨੁਨਕਾ ਕਾ ਤਬ ਫਲ ਪਛਾਣੈ/ ੯੭ 
ਆਏ ਪੰਫੈ ਜੋ ਨਾਨਕਾ ਡੂਠ' ਭਨ ਸਨਾਰੈ? ਸਹਜੇ ਸਹਜੇ //ਨਿ ਰਹੈ ਅਨਰਾ ਮਦੁ ਪਾਵੈ/ ੧੦੭57 


(ਤੂ: ਗੰ ਸਾਹਬ, ਪੰਨਾ ੭੨੪-੨੫੭ 


5॥ 58000 8001 5000 2 ੬00੫੧ ”” _ ।੧੫੧00੫1500੫੧।6%080। 


ਅਧਿਆਇ 36 ਕੰਧਾਰ ਵਿੱਚ ਯਾਰਵਲੀ ਨਾਲ ਮੇਲ 


“ਨਾਨਕ ਨਿਰੰਕਾਰੀ” ਮੇਰਾ ਨਾਂ ਹੈ। ਇਸ ਮੇਰੇ ਸਾਥੀ ਨੂੰ ਸਾਰੇ ਲੋਕ “ਬਾਲਾ” ਆਖਦੇ ਹਨ। ” 
ਇਹ ਸੁਣ ਕੇ ਮਾਨਚੰਦ ਬੋਲਿਆ, “ਸੰਸਾਰ- ਭਰ ਵਿੱਚ ਅਜਿਹੀ ਕੋਈ ਗੱਲ ਤਾਂ ਨਹੀਂ! ॥੫੨॥ 


ਬੰ, 


ਤੁਸੀਂ ਤਾਂ ਹੋਰ-ਹੋਰ ਗੱਲਾਂ ਕਰੀ ਜਾਂਦੇ ਹੋ, ਜੋ ਕਿ ਸਮਝੀਆਂ ਨਹੀਂ ਜਾਂਦੀਆਂ। ਤੁਹਾਡਾ ਵੇਸ 
ਅਥਵਾ ਪਿਛੋਕੜ ਕੀ ਹੈ? ਮੈਨੂੰ ਸਮਝ ਨਹੀਂ ਪਈ, ਮੈਨੂੰ ਹੈਰਾਨੀ ਹੋ ਰਹੀ ਹੈ। ॥੫੩॥ 


ਭੂ 


ਗੁਰੁ ਜੀ ਨੇ ਫ਼ਰਮਾਇਆ, “ਅਜਿਹੇ£ ਬਚਨਾਂ ਵਿੱਚ ਹੀ ਸਾਰਾ ਸੁੱਖ ਹੈ। ਚੰਗੀ ਗੱਲ ਹੈ ਜੇਕਰ 
ਸਾਰੇ ਸੰਸਾਰ ਨੂੰ ਨਾ ਜਾਣੋਂ?। ਇਹ ਸੰਸਾਰ ਝਠਾ ਹੈ। (ਜੋ) ਕਿਸੇ ਕੰਮ ਨਹੀ ਆਉਂਦਾ। ਸਾਰੇ 
ਜੀਵ ਮੁਲੰਮੇ“ (ਦੰਭ) ਵਿੱਚ ਹੀ ਫਸੇ ਰਹਿੰਦੈ ਹਨ। ॥੫੪॥ 


ਓਸੇ ਨੂੰ ਮਨ `ਚ ਉੱਤਮ ਸਮਝੋ, ਜਿਸ ਚੀਜ਼ ਦੇ ਜਾਣੁਨ ਨਾਲ ਸੁੱਖਾਂ ਦੀ ਪ੍ਰਾਪਤੀ 


ਹੁੰ 
ਸਿ ਸੁਣ ਕੇ ਮਾਇਆ ਦਾ ਮੋਹ ਨਸ਼ਟ ਹੁੰਦਾ ਹੈ ਤੇ ਜੋ ਪਰਲੋਕ ਵਿੱਚ ਵੀ ਸਹਾਈ ਹੁੰ 


ਦੀ 
ਦੀ 


ਪਾਤਸ਼ਾਹੀ ਪਹਿਲੀ, ਰਾਗ ਤਿਲੰਗ ॥ 
ਜਿਸ (ਪ੍ਰਭੂ) ਨੇ ਸੰਸਾਰ ਸਾਜਿਆ ਹੈ, ਉਹੋ ਇਸ ਦੀ ਦੇਖਭਾਲ ਕਰਦਾ ਹੈ, ਮੈ“ ਹੋਰ ਕੀ ਆਖਾਂ, ਹੇ ਭਰਾਵਾ? 
ਜਿਸ ਨੇ ਇਹ ਬਾਗ ਲਾਇਆ ਹੈ, ਉਹ ਖ਼ੁਦ ਹੀ ਸੋਚਦਾ-ਸਮਝਦਾ ਹੈ ਅਤੇ ਖ਼ੁਦ ਹੀ ਕਾਰ ਕਰਦਾ ਹੈ। ਪ੍ਰੀਤਮ 
ਦੀ ਪ੍ਰੀਤ-ਗਾਥਾ ਦਾ (ਇਹੋਂ) ਰਹੱਸ ਹੈ ਕਿ ਇਸ ਤੋਂ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। (ਸੇ ਤੂੰ ਇਸ 
ਚਾਇਸਾ ਨਾਲ ਮਨ ਜੋੜ) ॥ਰਹਾਉ॥ ਜੋ ਇਸਤਰੀ ਆਪਣੇ ਕੰਤ ਨੂੰ ਪਿਆਰ ਨਾਲ ਨਹੀ ਮਾਣਦੀ, ਉਹ 
ਅਖ਼ੀਰ ਨੂੰ ਪਛਤਾਉਂਦੀ ਹੈ। ਜਦ ਰਾਤ ਬੀਤ ਜਾਂਦੀ ਹੈ ਤਾਂ ਉਹ ਆਪਣੇ ਹੱਥ ਮਲਦੀ ਅਤੇ ਸੀਸ ਨੂੰ ਪਛਾੜਦੀ 
ਹੈ। ॥੨॥ ਜਦੋ' ਜੀਵਨ-ਖੇਡ ਖਤਮ ਹੋ ਜਾਂਦੀ ਹੈ ਤਾਂ ਪਛਤਾਵਾ ਕਰਨ ਤੋ' ਕੋਈ ਲਾਭ ਪ੍ਰਾਪਤ ਨਹੀਂ' ਹੁੰਦਾ। ਕੇਵਲ 
ਤਦ ਹੀ ਉਸ ਨੂੰ ਆਪਣੇ ਪ੍ਰੀਤਮ ਨੂੰ ਮਾਣਨ ਦਾ ਮੌਕਾ ਮਿਲੇਗਾ, ਜਦ ਮੁੜ ਕੇ ਉਸ ਦੀ ਵਾਰੀ ਆਵੇਗੀ। ॥੩॥ 
ਸੱਚੀ ਪਤਨੀ ਆਪਣੇ ਪਤੀ ਨੂੰ ਪ੍ਰਾਪਤ ਕਰ ਲੈਂਦੀ ਹੈ (ਤੇ) ਉਹ ਮੇਰੇ ਨਾਲੋਂ ਵੱਧ ਕੇ (ਭਾਗਸ਼ਾਲੀ) ਹੈ। (ਪਰ) 
ਉਹ ਚੰਗਿਆਈਆਂ ਮੇਰੇ ਵਿੱਚ ਹੈ ਨਹੀਂ, ਮੈ' ਕਿਸ ਉੱਤੇ ਇਲਜ਼ਾਮ ਲਾਵਾਂ? ॥੪॥ ਜਿਨ੍ਹਾਂ ਸਹੇਲੀਆਂ ਨੇ 
ਆਪਣੇ ਕੰਤ ਨੂੰ ਮਾਣਿਆ ਹੈ, ਮੈ ਜਾ ਕੇ ਉਨ੍ਹਾਂ ਕੋਲੋਂ ਪੁੱਛਾਂਗੀ। ਮੈ' ਉਨ੍ਹਾਂ ਦੇ ਪੈਰੀ' ਪਵਾਂਗੀ ਅਤੇ ਮੈਨੂੰ ਮਾਰਗ 
ਵਿਖਾਲਣ ਲਈ (ਮੈ ਉਨ੍ਹਾਂ ਅੱਗੇ) ਪ੍ਰਾਰਥਨਾ ਕਰਾਂਗੀ। ॥੫॥ ਹੇ ਨਾਨਕ ! ਜੇ ਪਤਨੀ ਆਪਣੇ ਪਤੀ ਦਾ 
ਫ਼ਰਮਾਨ ਮੰਨੇ (ਤੇ) ਉਸ ਦੇ ਡਰ ਨੂੰ ਚੰਦਨ ਵਜੋ ਮਲੇ ਅਤੇ ਚੰਗਿਆਈਆਂ ਦਾ ਟੂਣਾ-ਟਾਮਣ ਕਰੇ, ਤਦ ਉਹ 
ਆਪਣੇ ਪ੍ਰੀਤਮ ਨੂੰ ਪਾ ਨੈਂਦੀ ਹੈ। ॥੬॥ ਜੋ ਆਪਣੇ ਸੁਆਮੀ ਨੂੰ ਦਿਲ ਦੇ ਰਾਹੀ' ਮਿਲਦੀ ਹੈ, ਉਹ ਉਸ ਨਾਲ 
ਮਿਲੀ ਰਹਿੰਦੀ ਹੈ। ਉਹ ਹੀ ਅਸਲੀ ਮਿਲਾਪ ਆਖਿਆ ਜਾ ਸਕਦਾ ਹੈ। ਕਿੰਨੀ ਵੀ ਬਾਹਲੀ ਚਾਹਨਾ ਉਹ 
ਕਿਉਂ' ਨਾ ਕਰੇ, ਨਿਰੀਆਂ ਗੱਲਾਂ ਨਾਲ ਉਸ ਨਾਲ ਮਿਲਾਪ ਨਹੀਂ' ਹੁੰਦਾ। ॥੭॥ (ਜਿਵੇ? ਧਾਤੂ ਮੁੜ ਕੇ ਧਾੜੂ 
ਨਾਲ ਮਿਲ ਜਾਂਦੀ ਹੈ (ਤਿਵੇਂ) ਪਿਆਰ, ਪਿਆਰ ਨੂੰ ਖਿੱਚਦਾ ਹੈ। ਜਦ ਗੁਰਾਂ ਦੀ ਕਿਰਪਾ ਰਾਹੀ' ਬੰਦੇ ਨੂੰ 
ਸਮਝ ਪ੍ਰਾਪਤ ਹੋ ਜਾਂਦੀ ਹੈ, ਤਦ ਉਹ ਨਿਡਰ-ਸਾਈ' ਨੂੰ ਪਾ ਲੈਂਦਾ ਹੈ। ॥੮॥ ਪਾਨਾਂ ਦੀਆਂ ਵੇਲਾਂ ਦੀ ਬਗੀਚੀ 
ਘਰ ਵਿੱਚ ਭਾਵੇ ਹੀ ਹੋਵੇ ਪਰੰਤੂ ਖੋਤਾ, ਉਸ ਦੀ ਕਦਰ ਨੂੰ ਨਹੀ ਜਾਣਦਾ। ਜੇਕਰ ਕੋਈ ਮਹਿਕ ਦਾ ਮਾਹਿਰ 
ਹੋਵੇ ਤਾਂ ਉਹ ਫੁੱਲ ਦੀ ਕਦਰ ਪਛਾਣ ਸਕਦਾ ਹੈ। ॥੯॥ ਕੇਵਲ ਉਹੋ ਪ੍ਰਾਣੀ ਜੋ ਨਾਮ ਦੇ ਅੰਮ੍ਰਿਤ ਨੂੰ ਪਾਨ 
ਕਰਦਾ ਹੈ, ਉਸ ਦੇ ਸੰਦੇਹ ਅਤੇ ਭਟਕਣੀ ਮੁੱਕ ਜਾਂਦੀ ਹੈ। ਉਹ ਸੁਭਾਵਕ ਹੀ ਸੁਆਮੀ ਨਾਲ ਅਭੇਦ ਹੋਇਆ 
ਰਹਿੰਦਾ ਹੈ ਅਤੇ ਅਮਰਪਦ ਦੀ ਪ੍ਰਾਪਤੀ ਕਰ ਲੈੱਦਾ ਹੈ। ॥੧੦॥ __ (ਗੁ. ਗੂੰ. ਸਾਹਿਬ, ਪੰਨਾ 724) 


5। 58000 3800 5010 ਹ। ੬0) _”' ।੧80੧1੨॥॥੫੧)6011.0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਮਾਨਚੰਦ ਸੁਨ ਸਬਦ ਕੋ ਬੋਲਯੋ ਕਛੂ ਸੁਧ ਪਾਇ। 
“ਜਗਤ ਬਿਖੈ ਇਹ ਜੀਵ ਕੋ ਭਲਾ ਹੋਤ ਕਿਹ ਭਾਇ?'॥੫੭॥ 


ਚੌਪਈ 
ਤਿਹ ਛਿਨ ਸ੍ਰੀ ਗੁਰ ਬੈਨ ਬਖਾਨੇ। “ਇਸ ਬਿਧਿ ਭਲਾ ਜੀਵ ਨਿਜ ਜਾਨੇ। 
ਸਾਸ ਸੂਾਸ ਯਾਦੰ ਕਰਤਾਰਾ । ਬਿਨਾ ਨਾਮ ਨਹਿ ਹੈ ਨਿਸਤਾਰਾ” ॥੫੮॥ 


ਬੂਝਤ ਮਾਨਚੰਦ ਯੂਤ' ਪ੍ਰੀਤੀ। 'ਪ੍ਰਭੂ ! ਬਤਾਵਹੁ ਅਬ ਇਸ ਰੀਤੀ । 
ਜਾਂਤੇ ਸਿਮਰਹੁੰ ਨਾਮ ਸਦਾਈ।ਰਿਦੇ ਨ ਬਿਸਰਹਿ ਪ੍ਰਭੂ ਕਦਾਈਂ ॥੫੯॥ 


ਦੋਹਰਾ 
ਗੁਰ ਕਹਿ' “ਸੰਸਾ ਨਹਿੰ ਕਰੋ ਛੁਧਾ? ਨਗਨ ਕੋ ਕੋਇ। 
ਇਕ ਸੰਸਾ ਮਨਿ ਰਾਖਿਯੇ ਬਿਸਰੇ ਨਹਿ ਪ੍ਰਭੁ ਸੋਇ” ॥੬੦॥ 


ਚੌਪਈ 
ਇਸ ਪ੍ਰਕਾਰ ਕੀ ਸੁਨ ਕਰ ਬਾਨੀ । ਪਰਯੋ ਚਰਨ ਪਰ ਬਿਨੈ ਬਖਾਨੀ। 
ਤਿਹ ਛਿਨ ਇਕ ਡੰਡਾ ਕਰ ਮਾਂਹੀ । ਬਖਸ਼ਯੋ ਜਾਨ ਦਾਸ ਗੁਰ ਤਾਂਹੀ॥੬੧॥ 


ਮਾਨਚੰਦ ਲੇ ਸਿਰ ਪਰ ਧਰਯੋ । ਜਨਮ ਮਰਨ ਕੋ ਦੁਖ ਸਬ ਹਰਯੇ । 
ਪ੍ਰੇਮ ਬਿਸਾਲ” ਬਨਯੋ ਮਸਤਾਂਨਾ 1 ਮਹਾਂਪੁਰਖ ਭਾ ਪੂਰਨ ਗਿਆਨਾ ॥੬੨॥ 


ਸੰਪਟ” -- ਮਾਨਚੰਦ ਕਹਿ -- ਪਾਨਾਂ?।ਜਗਤੇਸ਼ੂਰ£! ਯਹ ਦੰਡ ਮਹਾਨਾ। 
ਸੇਮੁਖਿ” ਜਿਨ ਕਰਦੀ ਮਮ ਪੂਤਾਦ। ਸੂਪਨਾਂ? ਅਤੰਕਾ? ਜਾਗਤਿ ਸੂਤਾ” ।੬੩। 


1 


ਦੋਹਰਾ 
“ਜੌਨਾਂ' ਕਸ਼ਟ” ਗੁਰ ਕਹਤ “ਜਹਿ”?, ਮਾਨਚੰਦ ਸੁਨ ਮੀਤ! 
ਛੁਵਤ ਪਲਾਵਤ'? ਖਿਨਕ ਮਹਿਂ,ਮੁਕਤਿ ਰਾਮ ਕਰ ਚੀਤ'"॥੬੪॥ 


5॥ 3400੫ 380] 3000 2 €0 ੧8॥101੨1£0੨60181.001। 


ਅਧਿਆਇ 36 ਕੰਧਾਰ ਵਿੱਚ ਯਾਰਵਲੀ ਨਾਲ ਮੇਲ 


ਦੋਹਰਾ = 
ਇਹ ਸ਼ਬਦ ਸੁਣ ਕੇ ਮਾਨਚੰਦ ਕੁੱਝ ਸੋਝੀ ਪ੍ਰਾਪਤ ਕਰਕੇ ਬੋਲਿਆ, “ਸੰਸਾਰ ਵਿਚ ਇਸ ਜੀਵ 
ਦਾ, ਭਲਾ ਕਿਵੇਂ ਹੋ ਸਕਦਾ ਹੈ?” ॥੫੭॥ 


ਚੌਪਈ 

ਉਸ ਵੇਲੇ ਸ੍ਰੀ ਗੁਰੂ ਜੀ ਨੇ ਫ਼ਰਮਾਇਆ, “ਜੀਵ ਆਪਣਾ ਭਲਾ ਇਸ ਪ੍ਰਕਾਰ ਜਾਣੇ ਕਿ ਉਹ 
ਸਵਾਸ-ਸਵਾਸ ਪਰਮੇਸ਼ਰ ਨੂੰ ਯਾਦ ਕਰੇ। ਨਾਮ ਤੋ ਬਿਨਾਂ ਇਸ (ਜੀਵ) ਦਾ ਨਿਸਤਾਰਾ ਨਹੀਂ 
ਹੋ ਸਕਦਾ।” ॥੫੮॥ 


(ਫੇਰ) ਮਾਨਚੰਦ ਪ੍ਰੇਮ ਸਹਿਤਾਂ ਪੁੱਛਣ ਲੱਗਾ, “ਹੇ ਪ੍ਰਭੂ ਜੀ! ਹੁਣ ਉਹ ਰੀਤ (ਢੰਗ, ਤਰੀਕਾ) 
ਦੱਸੋ, ਜਿਸ ਦੇ ਨਾਲ ਸਦਾ ਹੀ (ਸਵਾਸ-ਸਵਾਸ) ਨਾਮ ਦਾ ਸਿਮਰਨ ਕੀਤਾ ਜਾ ਸਕੇ, 
ਪਰਮੇਸ਼ਰ ਕਦੇ ਵੀ ਵਿਸਰੇ ਨਾ।” ॥੫੯॥ 


ਦੋਹਰਾ 
ਗੁਰੂ ਜੀ ਨੇ ਫ਼ਰਮਾਇਆ, “ਭੁੱਖ£-ਨੰਗ ਦਾ ਕੋਈ ਸੰਸਾ ਨਾ ਕਰੋ । ਕੇਵਲ ਇੱਕੋ ਹੀ ਸੰਸਾ 
ਮਨ ਵਿੱਚ ਰਹੇ ਕਿ ਉਹ ਪ੍ਰਭੂ ਕਦੇ ਵੀ ਵਿਸਰੇ ਨਾ।” ॥੬੦॥ 


ਚੌਪਈ ਰ 

ਇਸ ਤਰਾਂ ਦੀ ਗੱਲ ਸੁਣ ਕੇ (ਉਸ ਨੇ) ਗੁਰੂ ਜੀ ਦੇ ਚਰਨਾਂ 'ਤੇ ਢਹਿ ਕੇ ਬੇਨਤੀ ਕੀਤੀ। ਉਸ 
ਵੇਲੇ (ਗੁਰੂ ਜੀ ਦੇ) ਹੱਥ ਵਿੱਚ ਇੱਕ ਡੰਡਾ ਸੀ, ਗੁਰਾਂ ਨੇ (ਉਸ ਨੂੰ) ਆਪਣਾ ਸੇਵਕ ਜਾਣ ਕੇ, 
ਉਹ ਡੰਡਾ ਉਸ ਨੂੰ ਬਖ਼ਸ਼ ਦਿੱਤਾ। ॥੬੧॥ 


ਮਾਨਚੰਦ ਨੇ ਉਹ ਡੰਡਾ ਫੜ ਕੇ ਆਪਣੇ ਸਿਰ `ਤੇ ਧਰਿਆ। ਉਸ ਦਾ ਜਨਮ-ਮਰਨ ਦਾ ਕਸ਼ਟ 
ਕੱਟਿਆ ਗਿਆ। ਅਥਾਹ? ਪ੍ਰੇਮ ਕਾਰਨ ਉਹ ਮਸਤਾਨਾ ਹੋ ਗਿਆ। ਸੰਪੂਰਨ ਗਿਆਨ ਦੀ 
ਪ੍ਰਾਪਤੀ ਕਰਕੇ ਉਹ ਮਹਾਂਪੁਰਸ਼ (ਮਹਾਨ ਵਿਅਕਤੀ) ਬਣ ਗਿਆ। ॥੬੨॥ 


ਮਾਨਚੰਦ ਨੇ ਹੱਥਾ ਜੋੜ” ਕੇ ਕਿਹਾ, “ਹੇ ਸ੍ਰਿਸ਼ਟੀ ਦੇ ਮਾਲਕ(ਗੁਰੂ ਜੀਓ!) ਇਹ ਸਜ਼ਾ 
ਸ੍ਰੇਸ਼ਟ ਹੈ, ਜਿਸ ਨੇ ਮੇਰੀ ਬੁੱਧੀ” ਪਵਿੱਤਰ£ ਕਰ ਦਿੱਤੀ ਹੈ। ਜਿਸ ਨੇ ਮੈਨੂੰ ਸੁੱਤੇ ਨੂੰ ਜਗਾ ਕੇ 
ਮੇਰੇ ਸੁਪਨੇ'$ ਦਾ ਡਰ? ਨਾਸ਼ ਕਰ ਦਿੱਤਾ ਹੈ। ॥੬੩॥ 

ਦੋਹਰਾ 

ਗੁਰੂ ਜੀ ਨੇ ਫ਼ਰਮਾਇਆ, “ਪਿਆਰੇ ਮਾਨਚੰਦ, ਸੁਣ ! ਜਿਹੜਾ'' ਵੀ ਕਸ਼ਟ ਹੋਵੇ ਤੇ ਜਿਸ'2 
ਕਿਸੇ ਨੂੰ ਵੀ ਇਸ ਡੰਡੇ ਨਾਲ ਛੁਹਿਆ ਜਾਵੇਗਾ, ਉਹ (ਕਸ਼ਟ) ਥੋੜ੍ਹੀ ਦੇਰ ਵਿੱਚ ਹੀ ਦੂਰ? 
ਹੋ ਜਾਵੇਗਾ ਤੇ (ਉਸ ਨੂੰ) ਰਾਮ ਚੇਤੇ'“ ਕਰਾ ਕੇ ਮੁਕਤ ਕਰ ਦੇਵੇਗਾ। ॥੬੪॥ 


223 
5।। 53000 38000 50101 ਹ। ੬0੫ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾਂ 


ਚੌਪਈ ਰ 
ਜਨਮ ਮਰਨ ਕੇ ਸਾਧਨ ਜੋਊ।ਸਿੱਧ' ਭਏ ਇਕ ਛਿਨ ਮਹਿ ਸੋਊ। 
ਇਸ ਪ੍ਰਕਾਰ ਤਿਹ£ ਕਰਯੋ ਨਿਹਾਲਾ। ਆਨ? ਥਾਨ ਗਮਨੇ? ਪੁਨ ਦਯਾਲਾ॥੬੫॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤ੍ਰਾਰਧੇ “ਸਿੱਖਨ ਕੋ ਉਧਾਰ" ਪੁਸੰਗ ਬਰਨਨੰ ਨਾਮ 
ਛੱਤੀਸਮੋ ਧਜਾਇ ॥੩੬॥ 


5।। 53000 38000 50101 ਹ। ੬0੫9 ਜੀ ੧3101500੫੧)60011.60।। 


ਅਧਿਆਇ 36 ਕੰਧਾਰ ਵਿੱਚ ਯਾਰਵਲੀ ਨਾਲ ਮੇਲ 


ਜੋ ਜਨਮ-ਮਰਨ ਦੇ ਸਾਧਨ (ਨਮਿੱਤ ਕਾਰਨ) ਸਨ, ਉਹ ਸਾਰੇ ਪਲਾਂ ਵਿੱਚ ਸਿੱਧ (ਪੂਰਨ) 
ਹੋ ਗਏ। ਇਸ ਤਰਾਂ ਉਸ£ ਨੂੰ ਨਿਹਾਲ ਕਰ ਦਿੱਤਾ ਤੇ ਫੇਰ ਕਿਰਪਾਲੂ (ਗੁਰੂ ਜੀ) ਕਿਸੇ ਹੋਰ” 
ਸਥਾਨ ਲਈ ਚਲੇ” ਗਏ। ॥੬੫॥ 


ਸ੍ਰੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਸਿੱਖਾਂ ਦਾ ਉਧਾਰ” ਨਾਮੀ ਛੱਤੀਵਾਂ 
ਅਧਿਆਇ ਸਮਾਪਤ ਹੋਇਆ। 


225 
511 5800੫ 8001 5॥10। .। 0੧ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਸਾਰ 


ਕੰਧਾਰ ਦੀ ਫੇਰੀ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ “ਯਾਰਵਲੀ” ਨਾਂ ਦਾ ਇੱਕ ਮੁਗ਼ਲ 
ਮਿਲਿਆ। ਜਾਣ-ਪਛਾਣ ਹੋਣ `ਤੇ, ਸਤਿਗੁਰੂ ਜੀ ਦੇ ਮਨੋਹਰ ਬਚਨ ਸੁਣ ਕੇ, ਇਨ੍ਹਾਂ ਦਾ 
ਮੁਰੀਦ ਬਣ ਗਿਆ ਤੇ ਉਹਨੇ ਆਵਾਗਵਨ-ਪੀੜਾ ਤੋਂ ਮੁਕਤੀ ਲਈ ਬੇਨਤੀ ਕੀਤੀ। 

ਫੇਰ ਬਰਫ਼ੀਲੇ ਪਾਣੀ ਨਾਲ ਸਵੇਰੇ-ਸਵੇਰੇ ਇਸ਼ਨਾਨ ਕਰਦਾ ਹੋਇਆ ਇੱਕ ਖੱਤਰੀ 
ਮਿਲਿਆ। ਗੁਰੂ ਜੀ ਦੇ ਵਿਖਿਆਨ ਸੁਣ ਕੇ ਉਸ ਨੂੰ ਅਨੁਭਵ ਹੋਇਆ ਕਿ ਪੂਰਨ-ਸੰਤ ਦੀ 
ਪ੍ਰਾਪਤੀ ਦੀ ਉਸਦੀ ਚਿਰੋਕੀ ਇੱਛਿਆ ਪੂਰਨ ਹੋ ਗਈ ਹੈ। ਉਸ ਨੇ ਸ਼ਰਧਾ ਸਹਿਤ ਸਤਿਗੁਰੂ 
ਜੀ ਨੂੰ ਤਿੰਨ ਦਿਨ ਆਪਣੇ ਘਰ ਰੱਖ ਕੇ ਸੇਵਾ ਕੀਤੀ। 

'ਯਾਰਵਲੀ? ਦਾ ਗੂੜ੍ਹਾ ਮਿੱਤਰ 'ਸ਼ੇਖ਼ ਸ਼ਰਫ਼', ਯਾਰਵਲੀ ਦੇ ਬਦਲੇ ਹੋਏ ਤੌਰ ਅਤੇ 
ਸੋਚਣੀ ਵੇਖ ਕੇ ਇਸ ਦਾ ਕਾਰਨ ਪੁੱਛਣ ਲੱਗਾ। ਯਾਰਵਲੀ ਨੇ ਨਵੇਂ ਮੁਰਸ਼ਦ (ਗੁਰੂ ਜੀ) ਦੀ 
ਦੱਸ ਪਾਈ । ਸ਼ਰਫ਼ ਵੀ ਸਤਿਗੁਰੂ ਜੀ ਨੂੰ ਮਿਲਣ ਲਈ ਉਤਸੁਕ ਹੋਇਆ। ਯਾਰਵਲੀ ਦੇ 
ਦੱਸਣ ਅਨੁਸਾਰ 'ਸ਼ੇਖ਼ ਸ਼ਰਫ਼” ਗੁਰੂ ਜੀ ਦੀ ਸਿੱਕ ਵਿੱਚ ਧਰਨਾ ਮਾਰ ਕੇ ਬੈਠ ਗਿਆ। ਧਰਨੇ 
ਦੇ ਚੌਥੇ ਦਿਨ, ਸ਼ਰਧਾ ਸਹਿਤ, ਗੁਰੂ ਜੀ ਆਣ ਪੁੱਜੇ । 'ਸ਼ੇਖ਼ ਸ਼ਰਫ਼” ਨੇ ਫ਼ਕੀਰੀ ਦੀ ਖ਼ੱਫਣੀ 
ਦਾ ਮਹੱਤਵ, ਰੱਬੀ ਡਰ ਅਤੇ ਜੀਣ-ਮਰਨ ਨਾਲ ਸੁੱਖ-ਸ਼ਾਂਤੀ ਦੀ ਪ੍ਰਾਪਤੀ ਸਬੰਧੀ ਵਿਚਾਰ- 
ਚਰਚਾ ਕੀਤੀ । ਸਬਰ-ਸੰਤੋਖ, ਨਿਮਰਤਾ, ਸਿਮਰਨ ਕਰਨ ਦੀ ਲੋੜ ਸਪਸ਼ਟ ਕਰਨ `ਤੇ ਉਹ 
ਵੀ ਗੁਰੂ ਜੀ ਦਾ ਮੁਰੀਦ ਬਣ ਗਿਆ। 

ਗੁਰੂ ਜੀ ਫੇਰ ਇੱਕ ਖੱਤਰੀ “ਮਾਨਚੰਦ' ਦੀ ਖੋਜ ਵਿੱਚ, ਕੰਧਾਰ ਛੱਡ ਕੇ ਇੱਕ ਪਿੰਡ 
ਵਿੱਚ ਗਏ । ਮਾਨਚੰਦ ਗੁਰੂ ਜੀ ਨੂੰ ਅਣਪਛਾਤਾ ਜਾਣ ਕੇ, ਉਨ੍ਹਾਂ ਦੀ ਜਾਣ-ਪਛਾਣ ਅਤੇ 
ਪਿਛੋਕੜ ਪੁੱਛਣ ਲੱਗ ਪਿਆ। ਗੁਰੂ ਜੀ ਨੇ ਆਪਣੇ ਆਪ ਨੂੰ ਬੇਗਮਪੁਰੇ (ਗਿਆਨ-ਅਵਸਥਾ) 
ਦਾ ਵਾਸੀ ਅਤੇ ਨਿਰੰਕਾਰ ਦੇ ਵੇਸ ਦਾ ਧਾਰਨੀ ਦੱਸਿਆ। ਸਤਿਗੁਰਾਂ ਨੇ ਮਾਨਚੰਦ ਨੂੰ ਝੂਠੇ 
ਸੰਸਾਰ ਤੋ ਹਟ ਕੇ ਸਦੀਵੀ-ਸੁੱਖ ਦੀ ਪ੍ਰਾਪਤੀ ਲਈ, ਪ੍ਰਭੂ ਨਾਲ ਸੁਰਤੀ ਜੋੜਨ ਤੇ ਉਸ ਦੇ 
ਸਿਮਰਨ ਨਾਲ ਜੁੜਨਾ ਜ਼ਰੂਰੀ ਦੱਸਿਆ। ਇਸੇ ਵਿਧੀ ਵਿੱਚ ਹੀ ਜੀਵ ਦਾ ਭਲਾ ਦੱਸਿਆ। 
ਅੰਤ, ਖੱਤਰੀ ਮਾਨਚੰਦ ਗੁਰੂ ਜੀ ਦੇ ਚਰਨਾਂ ਉੱਤੇ ਢਹਿ ਪਿਆ ਅਤੇ ਗੁਰੂ ਜੀ ਨੇ ਆਪਣੇ ਹੱਥ 
ਵਾਲਾ ਡੰਡਾ ਉਸ ਨੂੰ ਬਖ਼ਸ਼ ਕੇ ਫ਼ਰਮਾਇਆ ਕਿ ਇਸ ਡੰਡੇ ਦੀ ਛੂਹ, ਹਰ ਪ੍ਰਕਾਰ ਦੇ ਕਸ਼ਟ 
ਦੀ ਨਵਿਰਤੀ ਕਰੇਗੀ। 


5।। 5800੫ ਰੀ 5110 4। ੬00੧ ਨਲ ੧(81੧0॥੧੪8ਇ॥0੫੧॥600118.60।। 


ਅਧਿਆਇ 36 ਕੰਧਾਰ ਵਿੱਚ ਯਾਰਵਲੀ ਨਾਲ ਮੇਲ 


(1) ਮਹਾਨਕੋਸ਼ ਦੇ ਹਵਾਲੇ ਅਨੁਸਾਰ “ਯਾਰਵਲੀ” ਕੰਧਾਰ (ਕਾਬਲ) ਦੇ ਇਲਾਕੇ ਦਾ ਇੱਕ 
ਪੀਰ (ਫ਼ਕੀਰ) ਸੀ। ਸਤਿਗੁਰੂ ਜੀ ਦੀ, ਉਸ ਨਾਲ ਫ਼ਾਰਸੀ-ਸ਼ਬਦਾਵਲੀ ਮਿਸ਼ਰਤ ਵਾਰਤਾਲਾਪ, 
ਇਤਿਹਾਸਕਤਾ ਵਧਾਉਂਦੀ ਹੈ ਤੇ ਉਪਰੋਕਤ ਕਥਨ ਦੀ ਪ੍ਰੋੜ੍ਹਤਾ ਕਰਦੀ ਹੈ। “ਯਾਰਵਲੀ” 
ਸਤਿਗੁਰੂ ਜੀ ਦਾ ਮੁਰੀਦ ਬਣ ਗਿਆ ਸੀ। 


(੯2) 'ਸ਼ੇਖ਼ ਸ਼ਰਫ਼” ਵੀ ਉਸੇ ਕੰਧਾਰ (ਕਾਬਲ) ਦੇ ਇਲਾਕੇ, ਦਾ ਵਾਸੀ ਅਤੇ ਪੀਰ 
“ਯਾਰਵਲੀ” ਦਾ ਮਿੱਤਰ ਸੀ। 'ਮਹਾਨਕੋਸ਼' ਦੇ ਕਰਤਾ ਅਨੁਸਾਰ, ਇੱਕ ਹੋਰ 'ਸ਼ੇਖ਼ ਸ਼ਰਫ਼” 
ਨਾਲ ਵੀ ਗੁਰੂ ਨਾਨਕ ਦੇਵ ਜੀ ਦੀ ਭੇਟ ਹੋਈ ਸੀ ਜੋ “ਪਾਨੀਪਤ” ਦਾ ਵਸਨੀਕ ਸੀ। ਉਸ 
ਦਾ ਅਸਲ ਨਾਂ ਸ਼ੇਖ਼ ਤਾਹਿਰ ਸੀ ਤੇ ਵਾਸਤਵ ਵਿੱਚ ਉਹ 'ਸ਼ੇਖ਼ ਸ਼ਰਫ਼” ਜਿਸਦਾ ਦੇਹਾਂਤ 
ਅਗਸਤ 1332 ਈ: ਵਿੱਚ ਹੋ ਚੁੱਕਾ ਸੀ, ਉਸ ਦਾ ਗੱਦੀਦਾਰ ਹੋਣ ਕਰਕੇ ਹੀ 'ਸ਼ੇਖ਼ ਸ਼ਰਫ਼” 
ਅਖਵਾਉਂਦਾ ਸੀ। ਹੋਰ ਵਿਸਥਾਰ ਲਈ ਵੇਖੋ, ਪ੍ਰਸਤਾਵਨਾ। 


$। 58000 28001 5000।3। €0%੧ 2 ।੧੧0੧1੨॥0੫੧601.00।। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਸੈੱਤੀਵਾਂ 
(ਸ਼ਰਨ ਸੁਖ। ਮੁਲਤਾਨ ਦੇ ਪੀਰਾਂ ਨਾਲ ਗੋਸ਼ਟ।ਸ਼ਮਸ਼ ਤਬ੍ਹੇਜ਼ ਦੀ ਕਥਾ) 


ਦੋਹਰਾ 
ਮਨ ਤਜ ਬਿਸ਼ਯਨ ਬਾਸਨਾ ਭਰਮਜੋਂ ਜਨਮ ਅਨੇਕ। 
ਅਬ ਸਤਿਗੁਰ ਕੀ ਸ਼ਰਨਿ ਗਹੂ ਪਾਵਹਿ ਅਨਦ ਬਿਬੇਕ' ॥੧॥ 


ਸ੍ਰੀ ਬਾਲਾ ਸੰਧੁਰੁ ਵਾਚ॥ 

ਚੌਪਈ 

ਸਰੀ ਅੰਗਦ ਸੁਨ ਪਰਮ ਪਵਿੱਤ੍ਰਾ! ਜਯੋਂ ਪੁਨ ਹੋਈ ਕਥਾ ਬਚਿੱਤ੍ਰਾ। 
ਤਹਿ ਤੇ ਜਬ ਕੀਨੋ ਪ੍ਰਸਥਾਨਾ । ਪਹੁੱਚੇ ਨਗਰ ਜਾਇ ਮੁਲਤਾਨਾ॥ ੨॥ 


ਪੀਰ ਬ੍ਰੰਦ£ ਜਹਿ' ਸ਼ਮਸ ਸਮੇਤਾ । ਮਿਲਨ ਚਹਜੋ ਬੇਦੀ ਕੁਲਕੇਤਾ?। 

ਦੇਨ ਉਪਦੇਸ਼ ਆਪਨੋ ਨੀਕਾ” । ਜਿਸ ਬਿਧ ਹ੍ੈ ਉਧਾਰ ਇਸ ਜੀਕਾ॥੩॥ 
ਸ਼ਮਸ ਤਬਰੇਜ ਰਹਤ ਜਿਹ ਥਾਂਈ । ਤਹਾਂ ਜਾਇ ਬੈਠੇ ਜਗ ਸਾਈਂ। 

ਸਬ ਪੀਰਨ ਕੋ ਸੁਧ? ਜਬ ਹੋਈ । ਮਿਲ ਕੈ ਮਤੋ ਕਰਤ ਭੇ ਸੋਈ॥੪॥ 
“ਇਨ ਜੀਤੇ ਸਬ ਥਾਨ ਮਹਾਨਾ । ਕਾਬਾ£ ਚਰਨਨ ਸੰਗ ਫਿਰਾਨਾ। 

ਚਰਚਾ ਅਜ਼ਮਤੰ ਮਹਿ ਇਹ ਭਾਰੀ । ਸਕਯੋ ਨ ਕੋਊ ਅਟਕ ਅਗਾਰੀ॥੫॥ 


ਸਰਬਰਾਂ ਬਾਦ? ਨਹੀ' ਬਨਿ ਆਈ । ਬਿਨਤੀ ਕਰਕੈ ਕਰਹੁ ਬਿਦਾਈ”। 
ਅਸ ਬਿਚਾਰ ਕਰ ਦੂਧ ਕਟੋਰਾ । ਭਰ ਕਰ ਲੇ ਆਏ ਗੁਰ ਓਰਾ॥੬॥ 


ਏਹੁ ਜਨਾਵਨ ਤਿਨ ਨੈ ਕੀਨੋ ।-- ਪੀਰੀ”? ਪੁਰ ਮੁਲਤਾਨ ਸੁ ਚੀਨੋ''। 
ਨਹੀਂ ਸਮਾਈ ਰਾਵਰਾਂ? ਕੇਰੀ। ਗਮਨਹੁ ਅਪਰ ਥਾਂਨ ਪੁਰ ਹੇਰੀ'? --॥੭॥ 


ਨਿਕਟਿ ਆਨ ਜਬ ਧਰਯੋ ਅਗਾਰੀ । ਸ੍ਰੀ ਨਾਨਕ ਜਾਨੀ ਬਿਧਾਂ“ ਸਾਰੀ। 
ਫੂਲ ਚੰਬੇਲੀ ਕੋ ਇਕ ਲੀਨਾ।ਤਿਹ ਪਰ ਕਰਾਂ” ਤੇ ਛੋਡਨ ਕੀਨਾ॥੮॥ 


5।। 58000 08000 50101 ੬0172 ੧3101500੫੧)6011.60।। 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲ ਗੋਸ਼ਟ 


ਅਧਿਆਇ ਸੈੱਤੀਵਾਂ 
(ਸ਼ਰਨ ਸੁੱਖ । ਮੁਲਤਾਨ ਦੇ ਪੀਰਾਂ ਨਾਲ ਗੋਸ਼ਟ, ਸ਼ਮਸ ਤਬਰੇਜ਼ ਦੀ ਕਥਾਂ) 


ਦੋਹਰਾ 

ਹੇ ਮਨ! (ਤੂੰ? ਵਿਸ਼ਿਆਂ ਦੀ ਵਾਸ਼ਨਾ ਤਿਆਗ ਦੇਹ (ਜਿਸ ਦੇ ਕਾਰਨ ਤੂੰ) ਅਨੇਕਾਂ ਜਨਮ 
ਭਟਕਦਾ ਫਿਰਿਆ ਹੈ'। ਹੁਣ ਸਤਿਗੁਰ ਦੀ ਸ਼ਰਨ ਫੜ ਲੈ ਤਾਂ ਜੁ ਤੂੰ ਗਿਆਨ' ਦਾ ਅਨੰਦ 
ਪ੍ਰਾਪਤ ਕਰ ਸਕੇ'। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਹੇ ਪਰਮ-ਪਵਿੱਤਰ ਸ੍ਰੀ ਗੁਰੂ ਅੰਗਦ ਦੇਵ ਜੀਓ! ਸੁਣੋ, ਫੇਰ ਜਿਸ ਤਰਾਂ ਇਹ ਮਨੋਹਰ ਕਥਾ 
ਹੋਈ । ਜਦੋਂ (ਗੁਰੂ ਜੀ) ਉੱਥੋਂ ਰਵਾਨਾ ਹੋਏ ਤਾਂ ਮੁਲਤਾਨ ਨਗਰ ਜਾ ਪੁੱਜੇ। ॥੨॥ 


ਜਿੱਥੇ ਸ਼ਮਸ ਤਬਰੇਜ਼ ਸਣੇ, ਫ਼ਕੀਰਾਂ ਦੀ ਇੱਕ ਟੋਲੀ£ ਰਹਿੰਦੀ ਸੀ, ਜਿਸ ਨੂੰ ਬੇਦੀ ਕੁਲ ਦੇ 
ਨਿਸ਼ਾਨ” (ਗੁਰੂ ਜੀ) ਮਿਲਣਾ ਚਾਹੁੰਦੇ ਸਨ। (ਉਸ ਨੂੰ) ਆਪਣਾ ਮਨੋਹਰ” ਉਪਦੇਸ਼ ਦੇਣਾ 
ਚਾਹੁੰਦੇ ਸਨ ਜਿਸ ਨਾਲ ਪ੍ਰਾਣੀ ਦਾ ਉਧਾਰ ਹੋ ਸਕੇ। ॥੩॥ 


ਜਗਤ ਦੇ ਮਾਲਿਕ (ਗੁਰੂ ਜੀ) ਉੱਥੇ ਜਾ ਬੈਠੇ ਜਿੱਥੇ ਸ਼ਮਸਤਬਰੇਜ਼ ਰਹਿੰਦਾ ਸੀ। ਜਦੋਂ ਸਾਰਿਆਂ 
ਪੀਰਾਂ ਨੂੰ ਸੂਹ ਮਿਲੀ ਤਾਂ ਉਹ ਸਾਰੇ ਮਿਲ ਕੇ ਮਤਾ ਕਰਨ ਲੱਗੇ। ॥੪॥ 


(ਬੋਲੇ) “ਇਨ੍ਹਾਂ (ਗੁਰੂ ਜੀ) ਨੇ ਸਾਰੇ ਮਹਾਨ ਸਥਾਨ ਜਿੱਤ ਲਏ ਹਨ। ਕਾਅਬਾ (ਮੱਕਾ)£ ਵੀ 
ਚਰਨਾਂ ਨਾਲ ਘੁਮਾ ਦਿੱਤਾ ਹੈ। ਉਨ੍ਹਾਂ ਦੀ ਵਡਿਆਈ” ਦੀ ਭਾਰੀ ਚਰਚਾ ਹੈ। (ਇਨ੍ਹਾਂ ਦੇ) ਅੱਗੇ 
ਕੋਈ ਵੀ ਠਹਿਰ ਨਹੀਂ ਸਕਿਆ। ॥੫॥ 


ਚਰਚਾ? ਵਿੱਚ ਵੀ ਕਿਸੇ ਤੋਂ ਬਰਾਬਰੀ$ ਨਹੀਂ' ਹੋ ਸਕੀ। ਇਸ ਲਈ ਬੇਨਤੀ ਕਰ ਕੇ, ਇਨ੍ਹਾਂ 
ਨੂੰ ਇਥੋਂ ਵਿਦਾ ਕਰ ਦਿਉ । ਇਹ ਵਿਚਾਰ ਕਰ ਕੇ, ਇੱਕ ਦੁੱਧ ਦਾ ਕਟੋਰਾ ਭਰ ਕੇ, ਗੁਰੂ ਜੀ 
ਦੇ ਸਨਮੁੱਖ ਲੈ ਆਏ। ॥੬॥ 


ਉਨ੍ਹਾਂ ਨੇ ਗੁਰੂ ਜੀ ਨੂੰ ਇਹੋ ਜਤਲਾਇਆ -ਸਮਝੋ ਮੁਲਤਾਨ ਪੀਰਾਂ'$ ਨਾਲ ਪਹਿਲੇ ਹੀ ਭਰਪੂਰ 
(ਭਰਿਆ ਹੋਇਆ) ਹੈ”'। ਆਪਾਂ? ਦਾ ਇੱਥੇ ਸਮਾਉਣਾ ਸੰਭਵ ਨਹੀਂ, (ਤੁਸੀਂ) ਕੋਈ ਹੋਰ 
ਥਾਂ ਵੇਖਾਂ? ਕੇ ਉੱਥੇ ਜਾਉ॥2॥ 


ਜਦੋਂ ਨੇੜੇ ਆ ਕੇ (ਉਨ੍ਹਾਂ ਨੇ ਕਟੋਰਾ) ਸਾਹਮਣੇ ਧਰਿਆ, ਗੁਰੂ ਜੀ ਨੇ ਸਾਰੀ ਜੁਗਤਾਂ“ ਸਮਝ ਲਈ 
ਉਨ੍ਹਾਂ ਇੱਕ ਚਮੇਲੀ ਦਾ ਫੁੱਲ ਲਿਆ ਤੇ ਹੱਥਾਂ” ਨਾਲ ਉਸ ਦੁੱਧ "ਤੇ ਧਰ ਦਿੱਤਾ ॥੮॥ 


5।। 53000 38000 50101 ਹ। ੬0੫9 ਤ80&15॥006%0181.00 


ਸਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤਰਯੋ ਦੂਧ ਪਰ ਭਲੇ ਸਮਾਯੋ। ਇਸ ਪ੍ਰਕਾਰ ਦ੍ਰਿਸ਼ਟਾਂਤ ਦਿਖਾਯੋ। 
- ਫੂਲ ਸਮਾਯੋ ਭਰੇ ਕਟੋਰੇ । ਤਿਉ' ਹਮ ਕੋ ਜਾਨਹੁ ਇਸ ਠੌਰੇ -॥੯॥ 


ਇਹ ਸਬ ਰੀਤਿ" ਲਖ ਜਬ ਪੀਰਾ । ਜਾਨ੍ਯੋ ਮਨ ਮੈ' ਗੁਨੀ ਗਹੀਰਾ?। 
ਪ੍ਰਾਕ$ ਸ਼ਮਸ ਨੈ ਗਿਰਾ ਉਚਾਰੀ । ਜੱਗਯਾਸੀ” ਇੱਛਾ ਉਰ ਧਾਰੀ£'2? ॥੧੦॥ 


ਦੋਹਰਾ 
“ਕਠਨ ਕੂਰਾੰ ਛਪ ਹੋ' ਕਰਾ ਸੁਸਕ ਸਰੀਰ ਬਿਸਾਲ। 
ਨਾਸ਼ਨ ਮਨ ਕੀ ਬਾਸ਼ਨਾ ਜਤਨ ਕੀਨ ਚਿਰ ਕਾਲ॥੧੧॥ 


ਚੌਪਈ 
ਇਕ ਛਿਨ ਮਨ ਨਹਿ ਹੋਵਤ ਇਸਥਰ”£। ਚੰਚਲ ਅਤਿ ਹੀ ਦੀਪ ਸਿਖਾਸਰ”। 
ਮਨ ਕੋ ਨਾਸ਼ ਹੋਇ ਜਿਸ ਰੀਤੀ।ਸੋ ਉਪਦੇਸ਼ ਦੇਹੁ ਯੂਤ ਪ੍ਰੀਤੀ” ॥੧੨॥ 


ਸੁਨ ਸ੍ਰੀ ਨਾਨਕ ਬਚਨ ਉਚਾਰੇ । “ਮਰੈ ਨ ਅਹਿ$ ਬਰਮੀ ਕੇ ਮਾਰੇ। 
ਮੰਤ੍ਨ ਸੋਂ ਬਸ ਹੋਵਤ ਸੋਊ। ਔਰ ਉਪਾਉ ਨ ਤਾਂਕੋ ਕੋਊ॥੧੩॥ 


ਤਪ ਸਾਧੇ ਮਨ ਬਸ ਨਹਿ` ਆਵਹਿ।ਮਨ ਚੰਚਲ ਦਸਹੂੰ ਦਿਸ ਧਾਵਹਿ। 
ਤਿਉਂ ਤਿਉਂ ਚਾਹਤ ਮਾਨ ਬਡਾਈ ।ਜਿਉਂ' ਜਿਉੱ' ਤਪ ਕਰ ਹ੍ਹੋ ਹਿਤ ਲਾਈ॥੧੪॥ 


ਦੋਹਰਾ 
ਸਤਿਗੁਰ ਸ਼ਬਦ ਬਿਚਾਰਨੋ ਮੰਤ੍ਰ ਪਛਾਨਹੂ ਸੋਇ। 
ਤਿਹ ਸੋਂ ਇਹ ਬਸ ਹੋਤ ਹੈ ਔਰ ਉਪਾਵ ਨ ਕੋਇ'॥੧੫॥ 


ਚੌਪਈ 


ਬੂਝੈ ਸ਼ੱਮਸ “ਸਬਦ ਸੁ ਕੌਨ?”। ਸੁਨ ਬੋਲੇ ਗੁਰ ਕਰੁਨਾ ਭੌਨ?। 
“ਜਗ ਝੂਠੇ, ਐਸੋ ਦਿਢ ਜਾਨਾ । ਮ੍ਰਿਗ ਤ੍ਰਿਸ਼ਨਾ ਕੇ ਨੀਰ ਸਮਾਨਾ॥੧੬॥ 


230 
5।। 53000 38000 50101 ਹ। ੬099 ੧3101500੫੧)60011.60।। 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲੁ ਗੋਸ਼ਟ 


ਦੁੱਧ `ਤੇ ਤਰਨ ਕਰਕੇ ਫੁੱਲ ਉਸ ਕਟੋਰੇ ਵਿੱਚ ਭਲੀ-ਪ੍ਰਕਾਰ ਸਮਾ ਗਿਆ। (ਗੁਰੂ ਜੀ ਨੇ) 
ਇਸ ਪ੍ਰਕਾਰ ਦ੍ਰਿਸ਼ਟਾਂਤ ਦਿਖਾਇਆ (ਕਿ) -ਜਿਵੇ' ਭਰੇ ਹੋਏ ਕਟੋਰੇ ਉੱਤੇ ਫੁੱਲ ਸਮਾ ਗਿਆ 
ਹੈ, ਤਿਵੇਂ ਹੀ ਮੈਨੂੰ ਇਸ ਥਾਂ `ਤੇ (ਸਮਾਇਆ) ਸਮਝੋ-। ॥੯॥ 


ਜਦੋਂ' ਪੀਰਾਂ ਨੇ ਇਹ ਵਿਹਾਰ” ਵੇਖਿਆ, ਉਨ੍ਹਾਂ ਨੇ ਮਨ ਵਿੱਚ ਜਾਣ ਲਿਆ ਕਿ ਇਹ ਗੁਣਾਂ ਦੇ 
ਭੰਡਾਰ£ ਹਨ । ਪਹਿਲਾਂ? ਸ਼ਮਸ-ਤਬਰੇਜ਼ ਮਨ ਵਿੱਚ ਜਾਣਨ ਦੀ “ਇੱਛਾ ਧਾਰਨ ਕਰਕੇ 
ਬੋਲਿਆ ॥੧੦॥ 


ਦੋਹਰਾ 
“ਮੈਂ ਬਹੁਤ ਸਖ਼ਤ ਅਤੇ ਤਿੱਖਾ (ਘੋਰ) ਤਪ ਕੀਤਾ ਹੈ, ਮੇਰਾ ਸਰੀਰ ਸੁੱਕ ਗਿਆ ਹੈ।ਬਹੁਤ 
ਲੰਮੇ ਸਮੇਂ ਤੋਂ ਮਨ ਦੀਆਂ ਵਾਸ਼ਨਾਵਾਂ ਦਾ ਵਿਨਾਸ਼ ਕਰਨ ਦਾ ਜਤਨ ਕੀਤਾ। ॥੧੧॥ 


(ਪਰ) ਇੱਕ ਪਲ ਲਈ ਵੀ ਮੇਰਾ ਮਨ ਸਥਿਰ£ (ਕੇਂਦਰਤ) ਨਹੀਂ ਹੁੰਦਾ। ਇਹ ਦੀਵੇ ਦੀ 
ਲਾਟ? ਵਾਂਗੂੰ ਅਤਿਅੰਤ ਚੰਚਲ ਹੈ। ਮੈਨੂੰ ਪ੍ਰੇਮ ਸਹਿਤ ਉਹ ਉਪਦੇਸ਼ ਦਿਉ, ਜਿਸ ਢੰਗ ਨਾਲ 
ਮਨ ਮਾਰਿਆ ਜਾ ਸਕੇ। ” ॥੧੨॥ 


ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ, “ਵਰਮੀ (ਸੱਪ ਦੀ ਖੁੱਡ) ਦੇ ਭੰਨਣ ਨਾਲ 
ਸੱਪਦ ਕਦੇ ਨਹੀਂ ਮਰਦਾ। ਉਹ ਤਾਂ ਮੰਤਰਾਂ ਨਾਲ ਹੀ ਵੱਸ ਵਿੱਚ ਹੁੰਦਾ ਹੈ। ਉਸ (ਸੱਪ) ਦਾ 
ਹੋਰ ਕੋਈ ਉਪਾਅ ਨਹੀਂ ਹੈ। ॥੧੩॥ 


ਤਪੱਸਿਆ ਕਰਨ ਨਾਲ ਮਨ ਵੱਸ ਵਿੱਚ ਨਹੀਂ ਆਉਂਦਾ। ਚੰਚਲ ਮਨ ਤਾਂ ਦਸਾਂ-ਦਿਸ਼ਾਵਾਂ ਵਿੱਚ 
ਭੱਜਦਾ ਹੈ। ਜਿਉਂ-ਜਿਉਂ ਪ੍ਰੇਮ ਲਾ ਕੇ ਤਪ ਕੀਤਾ ਜਾਂਦਾ ਹੈ, ਤਿਵੇਂ-ਤਿਵੇਂ ਇਹ ਮਨ, ਮਾਨ 
ਅਤੇ ਵਡਿਆਈ ਦੀ ਇੱਛਾ ਕਰਦਾ ਰਹਿੰਦਾ ਹੈ। ॥੧੪॥ 


ਦੋਹਰਾ 
ਸਤਿਗੁਰੂ ਦੇ ਸ਼ਬਦ ਦੇ ਵਿਚਾਰਨ ਨੂੰ ਹੀ ਮੰਤਰ ਸਮਝੋ। ਉਸ ਨਾਲ (ਹੀ) ਇਹ (ਮਨ) ਵੱਸ 
ਵਿੱਚ ਹੁੰਦਾ ਹੈ, ਇਸਦਾ ਹੋਰ ਕੋਈ ਉਪਾਅ ਨਹੀਂ।” ॥੧੫॥ 


ਚੌਪਈ 

ਸ਼ਮਸ ਪੁੱਛਣ ਲੱਗਾ, “ਉਹ ਸ਼ਬਦ ਕਿਹੜਾ ਹੈ?” ਇਹ ਸੁਣ ਕੇ, ਦਇਆ ਦੇ ਘਰਾ (ਗੁਰੂ ਜੀ) 
ਬੋਲੇ, “ਸੰਸਾਰ ਝੂਠਾ ਹੈ, ਇਹ ਪੱਕਾ ਕਰ ਕੇ ਜਾਣ ਲਵੋ। ਇਹ (ਤਾਂ) ਮਿਰਗ-ਤ੍ਰਿਸ਼ਨਾ ਦੇ 
ਪਾਣੀ ਦੇ ਸਮਾਨ ਹੈ। ॥੧੬॥ 


5।। 58000 08000 50101 ੬0੫9 _?”'  ੧੧0੧1500੧60੧ਗ00। 


ਸਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤਿਹ ਸੋ ਕਛੂ ਸੰਕਲਪ” ਨ ਕਰੀਏ । ਝੂਠ ਜਾਨ ਮਨ ਤੇ ਪਰਹਰੀਏ?। 
ਸਸੇ? ਸੀਂਗ ਧਨੁ” ਲੇ ਕਰ ਮਾਂਹੀ । ਰਿਪੁਨਂ ਜੀਤਨ ਇਛ ਕੋ ਨ ਕਰਾਹੀ॥ ੧੭॥ 


ਹਰੀ ਲਤਾ” ਭੀ ਬੀਚ ਅਕਾਸ਼ਾ।ਤਿਸ ਕੇ ਪੁਸ਼ਪ ਕੌਨ ਕਰ ਆਸਾ। 
ਹਰਿ ਚੰਦਉਰੀ£”? ਕੇਰ ਬਜਾਰਾ।ਫੁਰੇ ਨ ਕਿਹਾ ਕਰਨੋ ਬਿਵਹਾਰਾ॥੧੮॥ 


ਤਿਉ ਅਸੱਤ ਲਖ ਜਗ ਪਰਪੰਚਾ । ਕਿਉਂ ਸੰਕਲਪ ਉਠਾਵਹਿ ਰੰਚਾ$”। 
ਸਤਿਗੁਰ ਬਚਨ ਰਿਦੇ ਦ੍ਰਿਢ ਧਾਰਾ । ਸ਼ੁਧ ਆਤਸੈ ਜਗਤ ਬਿਸਾਰਾ॥੧੯॥ 


ਮਨ ਰਿਪੁ ਜੀਤਨ ਕੀ ਇਹ ਰੀਤਾ। ਪਾਵਹਿ ਸੁਖ ਜੁ ਕਰਹਿ ਧਰ ਚੀਤਾ ॥ 
ਪੀਰ ਬਹਾਵਲਹੱਕ ਇਕ ਅਹਿ ਹੀ। ਸੁਨ ਕੈ ਬਚਨ ਬਹੁਰ” ਸੋ ਕਹਹੀ॥ ੨੦॥ 


ਦੋਹਰਾ 
“ਸ੍ਰੀ ਨਾਨਕ! ਉਪਦੇਸ਼ ਮਹਿ ਮਾਯਾ ਕਹਉ ਜਿ ਕੂਰ। 
ਪੁਨ ਤਿਸ ਬਿਨ ਬਿਵਹਾਰ ਜੇ ਹੋਤ ਨਹੀਂ ਕੋ ਪੂਰ” ॥੨੧॥ 


ਚੌਪਈ 


ਉੱਤਰ ਸ੍ਰੀ ਗੁਰ ਸੁਨਤ ਅਲਾਯਾ । “ਨਿਸਚੈ ਜਾਨਹੁ ਝੂਠੀ ਮਾਯਾ। 
ਤੈਸੇ ਝੂਠੇ ਤਿਹ ਬਿਵਹਾਰਾ। ਲਖਉ ਸੱਤਿ ਜਿਉਂ ਦਾਮਾਂ? ਬਿਹਾਰਾ॥੨੨॥ 


ਸੁਪਨ ਬਿਖੈ ਜਿਉ ਸਰਿਤਾ ਬਾਰਾ! । ਚਹਿਤ ਨਾਉ ਚਢਿ ਉਤਰਯੋ ਪਾਰਾ। 
ਸੁਪਨ ਟਕਾ ਦੇ ਸੋ ਲੰਘ ਜਾਈ। ਇਸੀ ਰੀਤਿ ਤਿਹ ਲੇਉ ਲਖਾਈ॥ ੨੩॥ 


ਪਰਮੇਸ਼ੁਰ ਨਿਤ ਸੱਤਿ ਪਛਾਨਹੁ । ਤਾਂਕੋ ਨਾਮ ਸੱਤਿ ਮਨ ਮਾਨਹੁ”। 
ਰੁਕਨਦੀਨ ਪੁਨ ਬੈਨ ਅਲਾਏ । “ਸੰਤਿ ਜੁ ਲੱਛਨ ਦੇਉ ਬਤਾਏ॥੨੪॥ 


ਕੈਸੋ ਤਿਨ ਅਚਾਰ ਬਿਵਹਾਰਾ? । ਤਿਹ ਮਿਸਾਂ? ਦੇ ਉਪਦੇਸ਼ ਸੁਖਾਰਾ`। 
ਸ੍ਰੀ ਗੁਰ ਭਨਯੋ'? “ਸੁਨਹੁ ਦੇ ਕਾਨਾ । ਬੁਜਰਕ'“ ਸੁਹਬਤ ਅੱਬਲ'? ਜਾਨਾ॥੨੫॥ 


5।। 58000 8001 5010 ਹ। ੬00੫2? ੧(81੧01੧੪8ਇ॥0੫੧॥60118.60।। 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲ ਗੋਸ਼ਟ 


ਇਸ ਤੋ' ਕੋਈ ਮਨੋਰਥ ਨਾ ਚਿਤਵੋ'। ਇਸ ਨੂੰ ਝੂਠ ਜਾਣ ਕੇ ਮਨ ਤੋਂ ਤਿਆਗ£ ਦਿਉ। ਸਹੇ” 
(ਖ਼ਰਗੋਸ਼) ਦੇ ਸਿੰਗਾਂ ਰੂਪੀ ਧਨੁੱਖ" ਨੂੰ ਹੱਥ ਵਿੱਚ ਫੜ ਕੇ ਦੁਸ਼ਮਣ£ ਨੂੰ ਜਿੱਤਣ ਦੀ ਇੱਛਾ ਕੋਈ 
ਨਹੀਂ ਕਰ ਸਕਦਾ। ॥੧੭॥ 


ਜੇਕਰ ਕੋਈ ਹਰੀ ਵੇਲ£ ਅਕਾਸ਼ ਵਿੱਚ ਉੱਗੀ ਹੋਵੇ, ਉਸ ਦੇ ਫੁੱਲਾਂ ਦੀ (ਪ੍ਰਾਪਤੀ ਦੀ) ਆਸ 
ਕੌਣ ਕਰ ਸਕਦਾ ਹੈ? “ਹਰ ਚੰਦਉਰੀ” ਨਗਰੀ ਦੇ ਬਜ਼ਾਰ ਵਿੱਚੋਂ ਵਿਹਾਰ ਕਰਨ (ਵਣਜ- 
ਵਪਾਰ) ਦੀ (ਗੱਲ) ਕਿਸੇ” ਨੂੰ ਵੀ ਫੁਰ ਨਹੀਂ ਸਕਦੀ। ॥੧੮॥ 


ਇਸੇ ਤਰਾਂ ਹੀ ਸੰਸਾਰ ਰੂਪੀ ਪਰਪੰਚ ਨੂੰ ਝੂਠਾ ਸਮਝੋ। (ਇਸ ਤੋਂ) ਥੋੜ੍ਹੀ ਜਿੰਨੀ ਇੱਛਾ ਵੀ 
ਕਿਉਂ ਰੱਖੋ?” ਉਸ ਨੇ (ਸਤਿਗੁਰੂ ਜੀ ਦਾ) ਫ਼ਰਮਾਨ ਮਨ ਅੰਦਰ ਪੱਕਾ ਕਰਕੇ ਧਾਰਨ ਕਰ 
ਲਿਆ ਤੇ ਆਤਮਾ ਨੂੰ ਸ਼ੁੱਧ ਕਰਕੇ ਸੰਸਾਰ ਨੂੰ ਭੁਲਾ ਦਿੱਤਾ। ॥੧੯॥ 


ਮਨ ਰੂਪੀ ਦੁਸ਼ਮਣ ਨੂੰ ਜਿੱਤਣ ਦਾ ਇਹੋ ਹੀ ਢੰਗ ਹੈ।ਜੋ ਇਸ ਢੰਗ ਉੱਤੇ ਮਨ ਪੱਕਾ ਕਰਕੇ 
ਅਮਲ ਕਰਦਾ ਹੈ, ਉਸ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇੱਕ “ਬਹਾਵਲ ਹੱਕ” ਨਾਂ ਦਾ ਪੀਰ 
ਸੀ, ਸਤਿਗੁਰਾਂ ਦੇ ਬਚਨ ਸੁਣ ਕੇ ਫੇਰ” ਉਹ ਆਖਣ ਲੱਗਾ। ॥੨੦॥ 

ਦੋਹਰਾ 

ਹੇ ਗੁਰੂ ਨਾਨਕ ਜੀਓ ! ਆਪਣੇ ਉਪਦੇਸ਼ ਵਿੱਚ ਜੋ ਤੁਸੀਂ ਮਾਇਆ ਨੂੰ ਝੂਠਾ ਆਖਦੇ ਹੋ, (ਪਰ) 
ਫੇਰ ਇਸ ਤੋਂ ਬਗ਼ੈਰ ਤਾਂ ਸੰਸਾਰ ਦਾ ਕੋਈ ਵੀ ਕੰਮ ਪੂਰਾ ਨਹੀਂ ਹੁੰਦਾ। " ॥੨੧॥ 


ਚੌਪਈ 

ਸੁਣ ਕੇ ਗੁਰੂ ਜੀ ਨੇ ਉੱਤਰ ਦਿੱਤਾ, “ਯਕੀਨਨ ਇਸ ਮਾਇਆ ਨੂੰ ਝੂਠਾ ਜਾਣ ਲਵੋ। 
(ਕਿਉਂਕਿ) ਇਵੇਂ ਹੀ, ਇਸ ਦੇ ਕਾਰ-ਵਿਹਾਰ ਵੀ ਝੂਠੇ ਹਨ। ਪਰ ਤੁਸੀਂ ਇਨ੍ਹਾਂ ਨੂੰ ਇਉ' ਸੱਚ 
ਕਰਕੇ ਜਾਣਦੇ ਹੋ, ਜਿਵੇਂ ਰੱਸੀ? ਵਿੱਚੋਂ ਸੱਪ ਦਾ ਭਰਮ ਲੱਗਦਾ ਹੈ। ॥੨੨॥ 


ਜਿਵੇ' ਸੁਪਨੇ ਅੰਦਰ, ਜਲਾ ਦੀ ਨਦੀ ਨੂੰ ਪਾਰ ਕਰਨ ਲਈ ਕਿਸ਼ਤੀ `ਤੇ ਚੜ੍ਹਦੇ ਹੋ। ਸੁਪਨੇ 
ਵਿੱਚ ਇੱਕ ਟਕਾ ਦੇ ਕੇ ਪਾਰ ਲੰਘ ਜਾਈਦਾ ਹੈ। ਇਸੇ ਤਰਾਂ ਹੀ ਇਹ ਜਾਣ ਲਵੈ। ॥੨੩॥ 


ਪਰਮੇਸ਼ਰ ਨੂੰ ਸਦੀਵੀ ਅਤੇ ਅਟੱਲ ਮੰਨ ਲਵੋ । ਉਸ ਦੇ ਨਾਮ ਨੂੰ ਵੀ ਆਪਣੇ ਹਿਰਦੇ ਤੋਂ ਸੱਚ 
ਮੰਨੋ। ” ਫੇਰ ਰੁਕਨਦੀਨ ਬੋਲਿਆ, “ਜੋ ਸੰਤ ਦੇ ਲੱਛਣ ਹੁੰਦੇ ਹਨ, ਉਹ ਵੀ ਦੱਸ ਦਿਉ ! ॥੨੪॥ 
ਉਨ੍ਹਾਂ ਸੰਤਾਂ ਦਾ ਆਚਾਰ-ਵਿਹਾਰ ਕੈਸਾ ਹੁੰਦਾ ਹੈ? ਇਸ ਦੇ ਬਹਾਨੇ' ਸਾਨੂੰ ਸੌਖਾ ਉਪਦੇਸ਼ 
ਦੇ ਦਿਉ। ” ਸ੍ਰੀ ਗੁਰੂ ਜੀ ਨੇ ਫ਼ਰਮਾਇਆ'?, “ਧਿਆਨ ਨਾਲ ਸੁਣੋ । ਜੋ ਵਿਅਕਤੀ ਸੰਤਾਂ'£ 
ਦੀ ਸੰਗਤ ਨੂੰ (ਉੱਤਮ ਜਾਣ ਕੇ) ਪਹਿਲਾਂ? ਦੇਵੇ। ॥੨੫॥ 


5।। 53000 8001 50101 ਹ। ੬0੫9 233 !੧8101815॥08/6018॥.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ ਰ 
ਪਰਗੁਨ' ਸੁਨਤ ਪ੍ਰਸੰਸ ਹੂ, ਪੁਨਿ ਸੇਵਹਿ£ ਗੁਨਵਾਨ। 
ਆਤਮ ਗਯਾਨ ਬਿਚਾਰਨਾਂ ਨਿਤਪ੍ਤਿ,ਸੋ ਬੁਧਿਵਾਨ॥ ੨੬॥ 


ਚੌਪਈ 
ਮਨ ਦਿਯਾਲ ਨਿਤ ਸੁਮਤਿ ਬਿਚਾਰਹਿ । ਪਰ ਤਿਯ? ਦੇਖਨ ਚਖ” ਹਟਕਾਰਹਿ। 
ਨਰ ਕੁਕਰਮ ਭਵ ਮੈਂ' ਜੋ ਰਚੈ । ਤਿਨ ਕੋ ਸੰਗ ਕਰਨ ਤੇ ਬਚੈ ॥੨੭॥ 


ਨਿਜ ਬਲ ਪਰ ਕੋ ਕਬ ਨ ਜਨਾਈ । ਸੱਤਰ ਮੀਤ ਬਿਖੈ ਸਮਤਾਈ”। 
ਸ਼ੋਕ ਹਰਖ£ ਪੁਨਿ ਮਾਨ ਅਮਾਨੂੰ । ਦੁਖ ਸੁਖ ਇਨ ਮਹਿ ਰਹਿਤ ਸਮਾਨੂ॥ ੨੮॥ 


ਸਿਫ਼ਤ ਪ੍ਰਮੇਸ਼ੁਰ ਨਿਸੁ” ਦਿਨ ਗਾਵਹਿ । ਨਾਮ ਸੰਗ ਨਿਜ ਬੈਸ$ ਬਿਤਾਵਹਿ”। 
ਅਸ ਕਹਿ ਸ੍ਰੀ ਗੁਰ ਕ੍ਰਿਪਾ ਨਿਧਾਨਾ । ਹਾਜ਼ਰਨਾਮਾ ਕੀਨ ਬਖਾਨਾ ॥੨੯॥ 


/ਤਨਾਗਾ #ਹਲਾ 5% 

ਹਾਜ਼ਰਾਂ ਕਉ ਮਿਹਰ ਹੈ॥ ਬਿਹਾਜਰਾਂ ਕਉ ਬਿਮਿਹਰ ਹੈ॥ ਈਮਾਨ ਦੋਸਤ ਹੈ॥ ਬੇਈਮਾਨ ਕਾਫ਼ਰ ਹੈ॥ 
ਤਕੱਬਰ ਕਹਰ ਹੈ॥ ਗੁੱਸਾ ਹਰਾਮ ਹੈ॥ ਨਫ਼ਸ ਸ਼ੈਤਾਂਨ ਹੈ॥ ਗੁਮਾਨ ਲਾਨਤੀ ਹੈ॥ 
ਪਸਕੈਬਤ ਕਾ ਮੂੰਹ ਕਾਲਾ ਹੈ। ਦਿਆਨਤਦਾਰ ਸੁਰਖਰੋਇ ਹੈ॥ ਬੇਦਿਆਨਤ ਸਿਆਹ ਰੋਇ ਹੈ॥ ਅਕਿਰਤਘਣ ਜ਼ਰਦਕੂਇ ਹੈ॥ 
ਬਦਨੀਅਤ ਨਾਪਾਕ ਹੈ॥ ਮੋਮ ਦਿਲ ਪਾਕ ਹੈ॥ ਬੇਹਿਰਸ ਆਉਲੀਆ ਹੈ॥ ਹਿਰਸਮੰਦ ਫ਼ਾਜਰਨ ਹੈ॥ 
ਦਰੋਗ਼ ਦੋਜ਼ਕ ਹੈ॥ ਸੱਚੁ ਭਿਸਤੁ ਹੈ॥ ਬਦ ਜ਼ੁਬਾਨ ਫਿੱਕਾ ਹੈ॥ ਦਰਦਵੰਦ ਦਰਵੇਸ਼ ਹੈ॥ 
ਬੇਦਰਦ ਕਸਾਈ ਹੈ॥ ਚੋਜੀਬਖ਼ਸ ਰਹੀਮ ਹੈ॥ ਇਲਮ ਹਲੀਮੀ ਹੈ॥ ਤਵੱਜਾ ਬੁਲੰਦੀ ਹੈ॥ 
ਖੈਰਵੰਦ ਸਤੀ ਹੈ॥ ਬੇਸ਼ੈਰ ਬਖ਼ੀਲ ਹੈ॥ ਜ਼ੋਰ ਜ਼ੁਲਮ ਹੈ॥ ਬੇਜ਼ੋਰ ਪਾਕ ਹੈ॥ 
ਮੁਸਾਫ਼ਾ ਸਿਫ਼ਤ ਹੈ॥ ਹਿਕਮਤ ਕਤੇਬ ਹੈ॥ ਦੁਆਇ ਦੌਲਤ ਹੈ॥ ਬਦਦੁਆਇ ਕਹਿਰ ਹੈ॥ 
ਇਨਸਾਫ਼ ਸਾਫ ਹੈ॥ ਚੋਰੀ ਲਾਲਚ ਹੈ॥ ਯਾਰੀ ਪਲੀਤੀ ਹੈ॥ ਸਿਫਤ ਉਜ਼ੂ ਹੈ। 
ਬਾਂਗ ਬਲੇਲਿ ਹੈ॥ ਕਰਾਮਾਤ ਕੁਦਰਤਿ ਹੈ॥ ਫਕੀਰੀ ਸਬੂਰੀ ਹੈ॥ ਨਾਸਬੂਰੀ ਮਕਰ ਹੈ॥ 
ਰਾਹੁ ਪੀਰਾਂ ਹੈ॥ ਬੇਰਾਹੂ ਬੇਪੀਰਾਂ ਹੈ॥ ਤੇਗ ਮਰਦਾਂ ਹੈ॥ ਦੇਗ ਖਰਾਇਤ ਹੈ॥ 
ਅਦਲ ਬਾਦਸ਼ਾਹ ਹੈ॥ ਏਤੇ ਟੋਲਿ ਜਿ ਜਾਣ ਜਣਾਵੈ॥ ਤਉ ਨਾਨਕ ਦਾਨਸ਼ਵੰਦ ਕਹਾਵੈ ॥੧॥ 


ਦੋਹਰਾ 


ਇਸ ਪ੍ਰਕਾਰ ਸੁਨ ਪੀਰ ਸਬ ਬੰਦੇ ਪਦ ਅਰਬਿੰਦ । 
ਕਰਤ ਪ੍ਰਸੰਸਾ ਅਧਿਕ ਮੁਖ ਭਰ ਕੈ ਰਿਦੈ ਅਨੰਦ ॥੩੦॥ 


$। 28000 2801 50101 3। 0੦੧” ੧3101500੫੧6011.601। 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲ ਗੋਸ਼ਟ 


ਦੋਹਰਾ 
ਦੂਜੇ' ਦੇ ਗੁਣਾਂ ਨੂੰ ਸੁਣ ਕੇ ਖੁਸ਼ ਹੋਵੇ ਅਤੇ ਗੁਣਵਾਨ ਵਿਅਕਤੀਆਂ ਦਾ ਆਦਰ£ (ਸੇਵਾ) ਕਰੇ 
ਤੇ ਨਿਤਾਪ੍ਰਤੀ ਆਤਮ-ਗਿਆਨ ਨੂੰ ਵਿਚਾਰੇ, ਉਹੋ ਵਿਅਕਤੀ ਹੀ ਬੁੱਧੀਮਾਨ ਹੈ। ॥੨੬॥ 


ਚੌਪਈ 

(ਸੰਤ ਉਹ ਹੈ ਜੋ) ਮਨ ਤੋਂ ਦਇਆਵਾਨ ਹੋ ਕੇ ਤੇ ਸਦਾ ਸ਼੍ਰੇਸ਼ਟ-ਬੁੱਧੀ ਸਹਿਤ ਵਿਚਾਰ ਕਰੇ, 
ਪਰਾਈ-ਇਸਤਰੀ? ਵੱਲ ਦੇਖਣ ਤੋ' (ਆਪਣੇ) ਨੇਤਰਾਂ” ਨੂੰ ਮੋੜੇ ਅਤੇ ਜੋ ਸੰਸਾਰ ਵਿੱਚ ਖੋਟੇ 
ਕੰਮਾਂ ਵਿੱਚ ਰਚੇ ਹੋਏ ਜੋ ਵਿਅਕਤੀ ਹਨ, ਉਨ੍ਹਾਂ ਦੀ ਸੰਗਤ ਕਦੇ ਵੀ ਨਾ ਕਰੇ। ॥੨੭॥ 


(ਜੋ ਵਿਅਕਤੀ) ਦੂਜਿਆਂ ਨੂੰ, ਕਦੇ ਵੀ ਆਪਣੀ ਸ਼ਕਤੀ ਨਾ ਦਿਖਾਵੇ, ਦੁਸ਼ਮਣ ਅਤੇ ਮਿੱਤਰ ਨੂੰ 
ਇੱਕ ਬਰਾਬਰ ਜਾਣੇ ਅਤੇ ਉਹ, ਖ਼ੁਸ਼ੀ£-ਗ਼ਮੀ ਅਤੇ ਮਾਨ-ਅਪਮਾਨ ਤੇ ਦੁੱਖ-ਸੁੱਖ ਵਿੱਚ 
ਇੱਕੋ? ਸਮਾਨ ਹੀ ਰਹਿੰਦਾ ਹੈ ॥੨੮॥ 


ਜੋ ਮਨੁੱਖ ਦਿਨੇ-ਰਾਤ” ਪਰਮੇਸ਼ਰੁ ਦੀ ਸਿਫ਼ਤ-ਸਾਲਾਹ ਗਾਉਂਦਾ ਹੈ ਤੇ ਆਪਣੀ ਸਾਰੀ ਉਮਰ 
ਭਰ ਨਾਮ ਦਾ ਸੰਗ ਨਹੀਂ ਤਿਆਗਦਾ। ” ਇਉੱ' ਆਖ ਕੇ ਦਇਆ ਦੇ ਭੰਡਾਰ. ਸ੍ਰੀ ਗੁਰੂ ਜੀ ਨੇ 
“ਹਾਜ਼ਰਨਾਮਾ” ਉਚਾਰਨ ਕੀਤਾ। ॥੨੯॥ 


ਪਾਤਸ਼ਾਹੀ ਪਹਿਲੀ, ਰਾਗ ਤਿਲੰਗ ॥ 

ਪਰਮੇਸ਼ਰ ਦੇ ਹਜ਼ੂਰ, ਹਾਜ਼ਰ ਰਹਿਣ ਵਾਲਿਆਂ (ਸਨਮੁੱਖ ਵਿਚਰਨ ਵਾਲੇ) `ਤੇ ਪਰਮੇਸ਼ਰ ਦੀ ਕਿਰਪਾ 
ਰਹਿੰਦੀ ਹੈ। ਉਸ ਨੂੰ ਭੁਲਾਉਣ ਵਾਲੇ (ਮਨਮੁੱਖਾਂ) ਉੱਤੇ ਉਸ ਦੀ ਕਰੋਪੀ ਹੁੰਦੀ ਹੈ। ਵਿਸ਼ਵਾਸ (ਮਨੁੱਖ 
ਦਾ) ਮਿੱਤਰ ਹੈ ਤੇ ਬੇਈਮਾਨੀ ਮਨੁੱਖ-ਵਿਰੋਧੀ ਹੈ। ਹੰਕਾਰ ਰੱਬੀ ਕਰੋਪੀ ਹੈ। ਗੁੱਸਾ ਨਾ-ਹੱਕ ਹੈ। ਵਿਸ਼ੇ- 
ਵਿਕਾਰ ਸ਼ਰਾਰਤੀ ਹਨ। ਹੰਕਾਰ ਰੱਬੀ ਲਾਹਨਤ ਹੈ। ਨਿੰਦਕ ਦਾ ਮੂੰਹ ਕਾਲਾ ਹੁੰਦਾ ਹੈ। ਈਮਾਨਦਾਰ 
ਮਨੁੱਖ ਦਾ ਮੁੱਖ ਉੱਜਲ ਹੁੰਦਾ ਹੈ। ਬੇਈਮਾਨ ਦਾ ਮੂੰਹ ਕਾਲਾ ਹੁੰਦਾ ਹੈ। ਕੀਤੀ ਨੂੰ ਭੁਲਾਉਣ ਵਾਲੇ ਦਾ ਮੁੱਖ 
ਪੀਲਾ ਹੁੰਦਾ ਹੈ। ਮੰਦੀ ਨੀਤ ਵਾਲਾ ਅਪਵਿੱਤਰ ਹੁੰਦਾ ਹੈ। ਦਇਆਵਾਨ-ਦਿਲ ਪਵਿੱਤਰ ਹੁੰਦਾ ਹੈ। 
ਸਬਰ ਵਾਲਾ (ਲਾਲਚਹੀਣ) ਮਨੁੱਖ ਸੰਤ ਹੈ। ਲਾਲਚੀ ਪਾਪੀ ਹੈ। ਝੂਠ ਨਰਕ ਹੈ। ਸੱਚ ਸਵਰਗ 
ਹੈ। ਮੰਦਾ ਬੋਲਣ ਵਾਲਾ ਫਿੱਕਾ ਹੁੰਦਾ ਹੈ। ਦਰਦ ਵੰਡਾਉਣ ਵਾਲਾ ਦਰਵੇਸ਼ ਹੈ। ਨਿਰਦਈ ਕਸਾਈ 
ਸਮਾਨ ਹੈ। ਉਪਜੀਵਕਾ ਦੇਣ ਵਾਲਾ ਤਰਸਵਾਨ ਹੁੰਦਾ। ਵਿੱਦਿਆ ਨਿਮਰਤਾ ਹੈ। ਧਿਆਨ ਉਚਾਈ `ਤੇ 
ਲਿਜਾਂਦਾ ਹੈ। ਸ਼ੁਭਚਿੰਤਕ ਅਵਿਨਾਸ਼ੀ ਹੈ। ਮੰਦਾ ਚਿਤਵਨ ਵਾਲਾ ਕਮੀਨਾ ਹੈ। ਜ਼ੋਰ ਤੋ ਜ਼ੁਲਮ ਉਪਜਦਾ 
ਹੈ। ਨਿਰਬਲ ਪਵਿੱਤਰ ਹੁੰਦਾ ਹੈ। ਵੰਡਣ ਦੀ ਕਿਰਿਆ ਪਰਸੰਸਨੀਯ ਹੈ। ਦਾਨਾਈ ਗ੍ਰੰਥ ਹੈ। ਅਸੀਸ 
ਦੌਲਤ ਦੇ ਸਮਾਨ ਹੈ। ਬਦ-ਅਸੀਸ ਮੁਸੀਬਤ ਹੈ। ਇਨਸਾਫ਼ ਉੱਜਲ ਹੈ। ਚੋਰੀ ਦਾ ਮੂਲ ਲੋਭ ਹੈ। 
ਯਾਰੀ ਅਪਵਿੱਤਰਤਾ ਹੈ। ਪਰਸੰਸਾ ਪਵਿੱਤਰ ਕਰਨ ਵਾਲਾ ਕਰਮ ਹੈ। ਬਾਂਗ ਐਵੇ' ਆਵਾਜ਼ ਮਾਤਰ ਹੈ। 
ਕਰਾਮਾਤ ਸ਼ਕਤੀ ਦੀ ਉਪਜ ਹੈ। ਫ਼ਕੀਰੀ, ਸਬਰ ਦਾ ਦੂਜਾ ਨਾਂ ਹੈ। ਬੇ-ਸਬਰਾਪਣ ਫ਼ਰੇਬ ਨੂੰ ਜਨਮਦਾ 
ਹੈ ॥੧॥ (ਇਹ ਸ਼ਬਦ ਗੁ. ਗ੍ਰੰ. ਸਾਹਿਬ ਵਿੱਚ ਨਹੀਂ' ਹੈ) 
ਦੋਹਰਾ 

ਇਹ ਸੁਣ ਕੇ ਸਾਰੇ ਪੀਰ (ਗੁਰੂ ਜੀ ਦੇ) ਚਰਨ-ਕੰਵਲਾਂ `ਤੇ ਢਹਿ ਪਏ। ਹਿਰਦੇ ਤੋ' ਅਨੰਦਿਤ 
ਹੋ ਕੇ ਮੁੱਖੋਂ ਬਹੁਤ ਪਰਸੰਸਾ ਕਰਨ ਲੱਗੇ। ॥੩੦॥ 


235 


5।। 53000 38001 50101 ਹ। ੬0੫9 ੧3101500੫੧)60011.60।। 


ਸ੍ਰੀਂ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੋਰਠਾ 
ਸ੍ਰੀ ਗੁਰੁ ਗਿਰਾ ਅਲਾਇ 'ਸੁਣ ਹੋ ਪੀਰ ਬਹਾਵਲੀ। 
ਲੋਭ ਰਿਦੈ ਡਹਿਕਾਇ” ਰਾਹ ਚਲਾਏ ਜਗਤ ਬਹੁ” ॥੩੧॥ 


ਚੌਪਈ 
ਬੰਦਹਿ£ ਹਾਥ ਪੀਰ ਪੁਨ ਕਹਿਹੀ। ਧੰਨ ਧੰਨ ਸ੍ਰੀ ਨਾਨਕ ਅਹਿਹੀ”। 
ਬੈਨ ਸੁਧਾ" ਸਮ ਮਿਰਿਤੁ ਦੁਖ ਟਾਰੇ।ਰਾਵਰ ਕੋ ਅਮੋਘੰ ਦਰਸਾਰੇ॥ ੩੨॥ 


ਧੰਨ ਫਕੀਰੀ ਤੁਮ ਜੁ ਕਮਾਈ।ਹੈ ਜਿਸ ਕੀ ਏਵਡ ਵਡਿਆਈ। 
ਸਰਬ ਜਗਤ ਕੀ ਜੋ ਗੁਰਿਆਈ। ਸੋ ਤੁਮਰੀ ਲਾਇਕ ਬਨਿਆਈ॥ ੩੩॥ 


ਕਲੀਕਾਲ ਨਰ ਦੇ ਉਪਦੇਸ਼ਾ।ਕੋਟ ਉਧਾਰੇ ਸ੍ਰੀ ਜਗਤੇਸ਼ਾ। 
ਅਹੈ -- ਫਕੀਰੀ -- ਯਾਂਕੋ ਨਾਮਾ।ਜੋ ਕੀਨੀ ਤੁਮ ਕਰੁਨਾਂਧਾਮਾ ! ੩੪॥ 


੪ 


ਦੋਹਰਾ 
ਕੀਨੋ ਸ਼ੇਖ ਫ਼ਰੀਦ ਜੋ --ਜ਼ੁਹਦ£ --ਨਾਮ ਹੈ ਤਾਂਹਿ। 
--ਸਤ --ਸੋਈ ਸੀਤਾ ਕੀਓ, -ਜਤ --ਲਛਮਨ ਕੋ ਪ੍ਰਾਹਿੰ॥੩੫॥ 


ਚੌਪਈ 


ਹੈ ਸੋ -ਭਗਤਿ --ਜੁ ਕਰੀ ਕਬੀਰਾ /ਸੋ -ਹਠ -ਜੋ ਭਾ ਧੂ ਸਰੀਰਾ। 
ਸੋ -ਗ੍ ਹਸਤ -ਜੋ ਆਦਮ“? ਕੀਆ। --ਜੋਗ --ਸੋਈ ਜੋ ਗੋਰਖ ਲੀਆ॥੩੬॥ 


--ਤਿਆਗਨ --ਸੋਇ ਜੁ ਭਰਥਰਿ ਕੀਨੋ।ਸੋ -ਤਪ --ਜਨਕ ਜਾਹਿ ਮਨ ਭੀਨੋ। 
ਹੈ -ਸੰਗ੍ਰਾਮ -ਜੁ ਦਹਿਸਿਰ ਲਰਿਓ।-ਸੋ -ਬਿਯੋਗ ਜੋ ਰਘੁਪਤਿ ਕਰਿਓ॥੩੭॥ 


ਸੋ --ਸੰਨਿਯਾਸ -ਦੱਤ ਉਰਧਾਰਾ”। ਅਸ ਕਹਿ ਬੰਦਤ” ਬਾਰੰਬਾਰਾ। 
ਬਹੁ ਪ੍ਰਕਾਰ ਕੀ ਉਸਤਤਿ ਕਰਕੈ।ਸੇਵਕ ਭਏ ਹਰਖ ਉਰ ਭਰਕੈ॥ ੩੮ ॥ 


5।। 5800੫ 08000 5001 ੬0੫੧7” ੧(3॥101੪5॥0੫੧॥60118.60।। 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲ ਗੋਸ਼ਟ 


ਸੋਰਠਾ 
ਸਤਿਗੁਰੂ ਜੀ ਨੇ ਫ਼ਰਮਾਇਆ, “ਐ ਪੀਰ ਬਹਾਵਲ ਹੱਕ! ਸੁਣ, ਲਾਲਚ ਵਿੱਚ ਭਰਮ' ਕੇ 
(ਲੋਕਾਂ ਨੇ) ਸੰਸਾਰ `ਤੇ ਬਹੁਤ ਧਰਮ ਚਲਾਏ ਹਨ। ” ॥੩੧॥ 


ਚੌਪਈ 
ਫੇਰ ਹੱਥ ਜੋੜ? ਕੇ ਪੀਰ ਆਖਿਆ, “ਧੰਨ ਹੋ?, ਨਾਨਕ ਜੀ (ਤੁਸੀਂ) ਧੰਨ ਹੋ ! ਤੁਹਾਡੇ ਅੰਮ੍ਰਿਤ” 
ਮਈ ਬਚਨ ਮੌਤ ਦਾ ਦੁੱਖ ਦੂਰ ਕਰਨ ਵਾਲੇ ਹਨ। ਤੁਹਾਡੇ ਦਰਸ਼ਨ ਸਫ਼ਲ” ਹਨ। ॥੩੨॥ 


ਧੰਨ ਹੈ ਉਹ ਫ਼ਕੀਰੀ ਜੋ ਤੁਸਾਂ ਕਮਾਈ ਹੈ। ਜਿਸ ਸਾਧਨਾ ਨੂੰ ਏਡੀ ਵਡਿਆਈ ਪ੍ਰਾਪਤ ਹੋਈ 
ਹੈ। (ਇਸੇ ਕਰਕੇ) ਸਾਰੇ ਹੀ ਜਗਤ ਦੀ ਗੁਰਿਆਈ ਆਪ ਜੀ ਨੂੰ ਪ੍ਰਾਪਤ ਹੋਈ ਹੈ। ॥੩੩॥ 


ਹੇ ਜਗਤ ਦੇ ਮਾਲਕ! ਤੁਸੀਂ' ਕਲਜੁਗ ਦੇ ਲੋਕਾਂ ਨੂੰ ਉਪਦੇਸ਼ ਦੇ ਕੇ, ਕਰੋੜਾਂ ਹੀ (ਜੀਵਾਂ) ਦਾ 
ਉਧਾਰ ਕਰ ਦਿੱਤਾ ਹੈ। (ਅਸਲ ਵਿੱਚ) ਇਸ ਦਾ ਨਾਂ -(ਅਸਲ) ਫ਼ਕੀਰੀ ਹੈ- ਹੇ ਦਇਆ 
ਦੇ ਘਰ! (ਸਤਿਗੁਰੂ ਜੀਓ) ਜੋ ਫ਼ਕੀਰੀ ਤੁਸਾਂ ਕੀਤੀ ਹੈ। ॥੩੪॥ 


ਜੋ ਸ਼ੇਖ ਫ਼ਰੀਦ ਨੇ ਕੀਤੀ ਸੀ, ਉਸ ਦਾ ਨਾਂ -(ਅਸਲ) ਤਪੱਸਿਆਓ- ਹੈ। -ਸਤਿ- ਓਹੀ ਹੈ 
ਜੋ “ਸੀਤਾ” ਨੇ ਕੀਤਾ (ਕਮਾਇਆ) ਸੀ, ਪਰ ਜੋ ਲਛਮਣ ਨੇ ਕਮਾਇਆ ਸੀ, ਉਸ ਨੂੰ -ਜਤ- 
ਕਹੀਦਾ ਹੈ। ॥੩੫॥ 


ਚੌਪਈ 
__ -ਭਗਤੀ- ਉਹ ਹੈ, ਕੋ ਕਬੀਰ (ਜੀ) ਨੇ ਕੀਤੀ ਸੀ। ਜੋ ਧਰੂ ਨੇ ਸਰੀਰ `ਤੇ (ਹੰਢਾਇਆ) ਸੀ, 
`_ਉਹ -ਹਠ- ਹੈ। ਉਹ -ਗ੍ਰਿਸਤ- ਹੈ ਜੋ “ਆਦਮ” (ਅਦਹਮ ਇਬਰਾਹੀਮ) ਨੇ ਨਿਭਾਇਆ 
ਸੀ। -ਜੋਗ- ਉਸੇ ਨੂੰ ਆਖਦੇ ਹਨ, ਜੋ ਗੋਰਖ-ਨਾਥ ਨੇ ਲਿਆ ਸੀ। ॥੩੬॥ 


-ਤਿਆਗ- ਭਰਥਰੀ ਨੇ ਕੀਤਾ ਸੀ।-ਤਪ- ਉਹੋ (ਕਮਾਲ ਦਾ) ਸੀ ਜਿਸ ਵਿੱਚ (ਰਾਜੇ) 
“ਜਨਕ” ਦਾ ਮਨ ਭਿਜਿਆ ਸੀ। (ਨਮੂਨੇ ਦਾ) -ਯੁੱਧ- ਉਹੋ ਸੀ ਜੋ “ਰਾਵਣ” ਨੇ ਲੜਿਆ। 
-ਵਿਛੋੜਾ- ਉਹੋ ਸੀ, ਜੋ “ਰਾਮਚੰਦਰ? ਜੀ ਨੇ ਪ੍ਰਾਪਤ ਕੀਤਾ ਸੀ। ॥੩੭॥ 


-ਸੰਨਿਆਸ- ਅਸਲ ਵਿੱਚ ਉਹੋ ਹੀ ਸੀ ਜੋ ਕਿ “ਦੱਤ” (ਚੌਵੀ ਅਵਤਾਰਾਂ 'ਚੋਂ ਇੱਕ “ਦੱਤਾ- 
ਤੇਅ) ਨੇ ਧਾਰਿਆ ਸੀ।” ਇਉਂ ਆਖ ਕੇ, ਉਸ (ਪੀਰ “ਬਹਾਵਲਹੱਕ”) ਨੇ (ਗੁਰੂ ਜੀ ਨੂੰ) 
ਮੁੜ-ਮੁੜ ਨਮਸਕਾਰ ਕੀਤੀ । ਬਹੁਤ ਤਰਾਂ ਦੀ ਪਰਸੰਸਾ ਕਰਦੇ ਹੋਏ ਬਹੁਤ ਜ਼ਿਆਦਾ 
ਪਰਸੰਨਤਾ ਸਹਿਤ, ਗੁਰੂ ਜੀ ਦੇ ਸੇਵਕ ਬਣ ਗਏ। ॥੩੮॥ 


5।। 58000 0800 50101 ੬0੫9 _ 2?” ।੧੧0੧%150060੧ਗ00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਕਰੁਨਾਨਿਧ ਬੋਲੇ ਬਹੁਰ 'ਚੇਤਹੁ” ਨਾਮ ਖ਼ੁਦਾਇ। 
ਬੁਜਰਕ£ ਕੀ ਸੰਗਤ ਕਰਹੁ ਲਹਹੁ ਸਰਬ ਸੁਖ ਪਾਇ ॥ ੩੯॥ 


ਚੌਪਈ 
ਸਾਹਿਬ ਭੈ ਰਾਖਹੁ ਮਨ ਮਾਂਹੀਂ' । ਬਿਸ਼ਯ ਬਾਸ਼ਨਾ ਮਨ ਹ੍ਹੈ ਨਾਹੀਂ । 
ਸਤਿ ਸੰਗਤ ਨਰ ਕਰ ਹੈੱ' ਜਬਹੀ।ਗਤਿ ਸੁਖੈਨ? ਹ੍ਹੈ ਪ੍ਰਾਪਤ ਤਬ ਹੀ॥੪੦॥ 


ਸੁਨ ਕੈ ਸਰਬ ਪੀਰ ਭੇ ਨਾਂਢੇ" ।ਬੰਦਨ ਕਰਹਿ ਪ੍ਰੇਮ ਬਹੁ ਬਾਢੇ”। = 
ਮਿਲਕੈ ਭੇ ਅਧਿਕਾਇ ਪ੍ਰਸੰਨ। ਕਹੈ' “ਗੁਰੂ ਨਾਨਕ! ਤੁਮ ਧੰਨ`॥੪੧॥ 


ਤਿਨ ਤੇ ਬਿਦਾ ਹੋਇ ਸੁਖਦਾਈ? । ਗਮਨੇ ਮੰਦ ਮੰਦ ਪਗ ਜਾਈ'। 
ਸ੍ਰੀ ਅੰਗਦਿ! ਸੁਨੀਏ ਤਹ ਕਾਲਾ । ਮੈਂ' ਬੂਝੇ ਤਬ ਦੀਨ ਦਿਯਾਲਾ ॥੪੨॥ 


“ਇਨਕੇ ਬਿਖੈ” ਪੀਰ ਕੋ ਨੀਕਾ$?”। ਸੁਨ ਬੋਲੇ ਬੇਦੀ ਕੁਲਟੀਕਾ?:- 
ਸ਼ਮਸ ਤਬ੍ਰੇਜ਼ ਨਾਮ ਹੈ ਜਿਹਕੋ । ਸਬ ਤੇ ਊਚੋ ਪਦ ਹੈ ਤਿਹਕੋ ॥੪੩॥ 


ਇਸ ਕੋ ਸੁਨੋ ਸਰਬ ਪ੍ਰਸੰਗਾ । ਜਿਸ ਪ੍ਰਕਾਰ ਭਾ ਮਤੋ ਉਤੰਗਾ'£। 
ਰੂਮ ਵਿਲਾਇਤ ਜਹਾਂ ਸੁ ਅਹਿਹੀ । ਪੇਂਜਾ ਤਹਿ ਮਨਸੂਰ£?? ਸੁ ਰਹਿ ਹੀ ॥੪੪॥ 


ਮਿਲਕੋ ਸੰਤ ਕੋ? ਤਾਂਹਿ ਮਹਾਨਾ। ਸਗਰੋ ਜੀਵ ਭਾਵ? ਕਿਯ ਹਾਨਾ“। 
ਅਨਲਹਕ ਬੋਲਯੋ ਬੱਖਯਾਤਾਂ? । ਜਿਹ ਉਰ ਤੇ ਭੀ ਦ੍ਰੈਤ ਨਿਪਾਤਾਂ5 ॥੪੫॥ 


ਤਿਹ ਪੁਰ ਰਹਤਿ ਏਕ ਮੁਉਲਾਨਾ । ਤੁਰਕ ਸ਼ਰਾ ਮਤ ਚਲਨ ਮਹਾਨਾ। 
ਅਨਲਹਕ ਬੋਲਤ ਤਿਹ ਸੁਨਯੋ । ਰਹਯੋ ਹਟਾਇ ਅਧਿਕ ਡਰ ਭਨਯੋ'॥੪੬॥ 


੨1 5800੫ 0801 50101 0। ੪03” ੧3101500੫੧)6011.60।। 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲ ਗੋਸ਼ਟ 


ਦੋਹਰਾ 
ਫੇਰ ਦਇਆ ਦੇ ਭੰਡਾਰ (ਸ੍ਰੀ ਗੁਰੂ ਜੀ) ਬੋਲੇ, “ਖ਼ੁਦਾ ਦੇ ਨਾਮ ਦਾ ਸਿਮਰਨਾਂ ਕਰੋਂ । ਸੰਤਾਂ£ ਦੀ 
ਸੰਗਤ ਕਰੋ ਅਤੇ ਸਾਰੇ ਸੁੱਖ ਪ੍ਰਾਪਤ ਕਰ ਲਵੋ। ॥੩੯॥ 


ਚੌਪਈ 

ਮਾਲਕ (ਪ੍ਰਭੂ) ਦਾ ਭੈਅ ਚਿੱਤ ਵਿੱਚ ਰੱਖੋ। ਮਨ ਨੂੰ ਵਿਸ਼ੇ-ਵਾਸ਼ਨਾ ਤੋ' ਮੁਕਤ ਕਰ ਲਵੋ। ਜਦੋਂ 
ਮਨੁੱਖ ਸੰਤਾਂ ਦੀ ਸੰਗਤ ਕਰਦਾ ਹੈ ਤਾਂ ਉਸ ਨੂੰ ਸਹਿਜੇ? ਹੀ ਮੁਕਤੀ ਪ੍ਰਾਪਤ ਹੋ ਜਾਂਦੀ 
ਹੈ।” ॥੪੦॥ 


ਇਹ ਸੁਣ ਕੇ ਸਾਰੇ ਪੀਰ ਉੱਠ ਖਲੋਤੇ“ ਅਤੇ ਬਹੁਤ ਜ਼ਿਆਦਾ” ਪ੍ਰੇਮ ਸਹਿਤ ਬੰਦਨਾ ਕਰਨ 
ਹੀ! ਜ਼ (ਗਰਜ ਮੀ ਰਤ ਜਿਕਲਨਰਕਲ ਚਲਨ ਪਓ ਅਲ ਲਗ “ਹੇ ਗੁਰੂ 
ਨਾਨਕ (ਜੀਓ)! ਤੁਸੀਂ ਧੰਨ ਹੋ।” ॥੪੧॥ 


ਸੁੱਖਾਂ ਦੇ 5ਦਾਤੇ ਗੁਰੂ ਜੀ ਉਨ੍ਹਾਂ ਤੋਂ ਵਿਦਾ ਹੋ ਕੇ ਹੌਲੇ-ਹੌਲੇ ਕਦਮੀ' ਜਾ ਰਹੇ ਸਨ। ਹੇ ਸ੍ਰੀ 
ਗੁਰੂ ਅੰਗਦ ਦੇਵ ਜੀਓ! ਸੁਣੋ, ਕਿ ਉਸ ਵੇਲੇ ਮੈਂ (ਭਾਈ ਬਾਲਾ ਨੇ) ਗ਼ਰੀਬਾਂ 'ਤੇ ਦਇਆਵਾਨ 
ਹੋਣ ਵਾਲੇ (ਗੁਰੂ ਜੀ) ਨੂੰ ਪੁੱਛਿਆ। ॥੪੨॥ 


“ਇਨ੍ਹਾਂ ਵਿੱਚ ਉੱਤਮਾਂ ਪੀਰ ਕਿਹੜਾ ਸੀ?” (ਇਹ) ਸੁਣ ਕੇ ਬੇਦੀ ਕੁਲ ਦੇ ਨਿਸ਼ਾਨ? (ਗੁਰੂ 
ਜੀ) ਬੋਲੇ, “ਜਿਸ ਦਾ ਨਾਂ 'ਸ਼ਮਸ ਤਬਰੇਜ਼” ਹੈ। ਉਸ ਦੀ ਪਦਵੀ ਸਭਨਾਂ ਤੋਂ ਉੱਚੀ ਹੈ ॥੪੩॥ 


ਇਸ ਦਾ ਸਾਰਾ ਪਰਸੰਗ ਸੁਣੋ, (ਉਹ) ਜਿਸ ਪ੍ਰਕਾਰ (ਇਹ) ਉੱਚੀ? ਮੱਤ ਵਾਲਾ ਹੋਇਆ'। 
“ਰੂਮ” (ਰੋਮ) ਦਾ ਮੁਲਕ ਜਿਥੇ ਹੈ ਸੀ, ਉੱਥੇ “ਮਨਸੂਰ” ਨਾਂ ਦਾ ਇੱਕ 'ਪੇੱਜਾ” (ਰੂੰ ਪਿੰਜਣ 
ਵਾਲੀ ਜਾਤ ਦਾ) ਰਹਿੰਦਾ ਸੀ ॥੪੪॥ 


ਉਸ ਨੂੰ ਕੋਈਂ£ ਮਹਾਨ ਸੰਤ ਮਿਲਿਆ, ਜਿਸ ਨੇ (ਉਸ ਦੀ) ਸਾਰੀ ਹੋਂਦ-ਭਾਵਨਾਂ? (ਹਉਮੈ) 
ਨਸ਼ਟਾਂ“ ਕਰ ਦਿੱਤੀ ਤੇ ਮਨਸੂਰ ਨੇ ਪਰਗਟ” ਰੂਪ ਵਿੱਚ ਆਪਣੇ ਆਪ ਨੂੰ ' ਅਨਲਹੱਕ” ਕਹਿ ਦਿੱਤਾ 
ਸੀ, ਜਿਸ ਦੇ (ਮਨਸੂਰ ਦੇ) ਹਿਰਦੇ ਤੋਂ ਦਵੈਤ (ਦੂਈ ਦੀ ਭਾਵਨਾ) ਨਸ਼ਟਾਂ ਹੋ ਚੁੱਕੀ ਸੀ ॥੪੫॥ 


ਉਸੇ ਨਗਰ ਵਿੱਚ ਇੱਕ ਮੌਲਾਨਾ (ਮਸੀਤ ਦਾ ਮੁੱਲਾਂ) ਰਹਿੰਦਾ ਸੀ। ਉਹ ਇਸਲਾਮੀ ਸ਼ਰ੍ਹਾ 
(ਮੁਸਲਮਾਨੀ ਮਰਯਾਦਾ) ਤੇ ਤੁਰਨ ਵਾਲਾ ਤੇ ਉੱਚੇ ਚਾਲ-ਚਲਨ ਵਾਲਾ ਬੰਦਾ ਸੀ। ਉਸ ਨੇ 
ਉਸ (ਮਨਸੂਰ) ਨੂੰ “ਅਨਲਹੱਕ” (ਮੈ ਰੱਬ ਹਾਂ) ਬੋਲਦਾ ਸੁਣ ਲਿਆ। (ਮੌਲਾਨਾ) ਬਹੁਤ ਭੈਅ 
(ਆਖ)? ਦੇ ਕੇ, ਉਸ ਨੂੰ ਹਟਾਉਂਦਾ ਰਿਹਾ (ਵਰਜਦਾ ਰਿਹਾਂ)। ॥੪੬॥ 


5।। 58000 08000 50101 ੬0੧ __“”> ।੧੧੧0੧15000੧601੧00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਜਾਂਕੋ ਇਹਾਂ ਵਥੂ ਪ੍ਰਾਪਤਿ ਹੋਈ।ਡਰ ਕਿਹ? ਕੋ ਨਹਿ ਮਾਨਤ ਸੋਈ। 
ਕਰਯੋ ਮੁਲਾਨੇ ਬਾਦ? ਘਨੇਰਾ । ਨਹਿ ਮਾਨਯੋ ਗਹਿ ਲਿਯ ਬਿਨ ਦੇਰਾ॥੪੭॥ 


ਸੂਰੀ“ ਪਰ ਸੋ ਦੀਨ ਚਢਾਈ । ਅਨਲਹਕ ਬੋਲਯੋ ਤਿਹ ਥਾਈਂ'। 
ਸਰਬ ਸਰੀਰ ਭੇਦਗੀ” ਸੂਰੀ । ਤਦਪਿ ਨ ਡੁਲਯੋ ਟਿਕੀ ਬ੍ਰਿਤ ਰੂਰੀ£ ॥੪੮॥ 


ਸ਼ੋਣਤ” ਕੀ ਬੂੰਦੈਂ ਧਰ ਪਰਈ' । ਅਨਲਹਕ ਕੋ ਸਬਦ ਉਚਰਈਂ। 
ਦੇਖ ਮੁਲਾਨੇ ਮਾਨ ਅਚੰਭਾ।ਸੋ ਜਰਾਇ ਦੀ ਲਖੈ ਅਸੰਭਾ ॥੪੯॥ 


ਜਿਤੀ ਭਸਮ ਹੋਈ ਤਨ ਕੇਰੀ । ਅਨਲਹਕ ਪੁਨਿ ਪੁਨਿ ਸੇ ਟੇਰੀ?। 
ਕਚ ਸ਼ੀਸ਼ੇ ਮਹਿ' ਸੋ ਤਿਨ ਪਾਈ । ਕਰਕੈ ਖਾਂਮ'? ਧਰੇ ਘਰ ਜਾਈ॥੫੦॥ 


ਕਰਯੋ ਕੈਦ ਐਸੇ ਮਨ ਜਾਨੀ । ਅਨਲਹਕ ਨਹਿ ਬੋਲਹਿ ਬਾਨੀ। 
ਕਿਤਕ ਕਾਲ ਜਬ ਬਿਤਯੋ ਮਝਾਰੀ''। ਤਿਹਕੇ ਤਨੁਯਾ£ ਹੁਤੀ ਕੁਆਰੀ ॥੫੧॥ 


ਲੇ ਸ਼ੀਸ਼ਾ ਮੁਖ ਖੋਲਨ ਕੀਨਾ । ਸੂੰਘਿਯੋ ਲਖਯੋ ਸੁਗੰਧ ਬਿਹੀਨਾ। 
ਕਾਢ ਬੀਚ ਤੇ ਮੁਖ ਮਹਿ' ਪਾਈ।ਕਛੂ ਨ ਸਾਦ ਤਾਹਿ' ਕੋ ਆਈ॥੫੨॥ 


ਰਿਦੇ ਬਿਚਾਰਤ -- ਇਹ ਕਯਾ ਹੋਈ? । ਸਾਦ ਸੁਗੰਧਿ ਨ ਜਿਸ ਮਹਿ ਕੋਈ। 
ਪਿਤ ਨੈ ਆਨ ਧਰੀ ਘਰ ਮਾਂਹੀਂ । ਕਿਸੂ ਕਾਜ ਕੀ ਦੀਸਤ ਨਾਂਹੀ' -- ॥੫੩॥ 


ਤਬ ਤੇ ਹਮਲ'? ਰਹਕੋ ਤਿਸ ਤਾਈ' । ਕੇਤਿਕ ਦਿਨ ਭੇ ਚਿਹਨ“ ਲਖਾਈ। 
ਮਾਦਰ ਪਿਦਰ ਪਿਖਤ ਬਿਸਮਾਂਨੇ । ਦੁਖ਼ਤਰ'? ਕੋ ਕੁਕਰਮਿ ਪਹਿਚਾਨੇ ॥੫੪॥ 


ਚਿਤ ਮਹਿ ਚਿੰਤਾ ਬਧੀ ਬਿਸਾਲਾ । ਇਉਂ ਬਿਚਾਰ ਕੀਨੋ ਤਿਹ ਕਾਲਾ। 
--ਇਸ ਕੋ ਮਾਰਨ ਹੈ ਸੁਭ ਕਾਜਾ । ਸਭ ਜਗ ਮਹਿ ਰਹਿ ਆਵਤ ਲਾਜਾ--॥੫੫॥ 


5।। 53000 8001 50101 ਗ 61009" ੧3101500੫੧)6011.60।। 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲ ਗੋਸ਼ਟ 


(ਪਰ) ਜਿਸ ਨੂੰ ਅਕਾਸ਼ੀ' (ਭਾਵ ਦੈਵੀ) ਵਸਤ ਪ੍ਰਾਪਤ ਹੋ ਗਈ ਹੋਵੇ, ਉਹ ਕਿਸੇ£ ਦੇ ਡਰ ਨੂੰ 
ਨਹੀਂ ਮੰਨਿਆ ਕਰਦਾ। ਮੌਲਾਨੇ ਨੇ ਬਹੁਤ ਝਗੜਾ (ਬਹਿਸ)? ਕੀਤਾ। (ਜਦੋਂ) ਉਹ ਮਨਸੂਰ 
ਨਾ ਮੰਨਿਆ ਤਾਂ ਉਸ ਨੂੰ ਬਿਨਾਂ ਦੇਰੀ ਕੀਤੇ ਫੜ ਲਿਆ ਗਿਆ। ॥੪੭॥ 


ਉਸ ਨੂੰ ਸੂਲੀ” ਉੱਤੇ ਚੜ੍ਹਾ ਦਿੱਤਾ। (ਪਰ) ਉਹ ਉੱਥੇ ਵੀ “ਅਨਲਹੱਕ' ਦਾ ਨਾਅਰਾ ਲਾਉਂਦਾ 
ਰਿਹਾ। ਸੂਲੀ ਨੇ ਸਾਰਾ ਸਰੀਰ ਵਿੰਨ੍ਹਾਂ ਦਿੱਤਾ (ਪਰ) ਉਸ ਦੀ ਬਿਰਤੀ ਇੰਨੀ ਚੰਗੀ£ ਤਰਾਂ 
ਟਿਕੀ (ਅਡੋਲ) ਹੋਈ ਸੀ ਕਿ ਉਹ ਫੇਰ ਵੀ ਨਾ ਡੋਲਿਆ। ॥੪੮॥ 


(ਉਸ ਦੀ) ਰੱਤਾ ਦੀਆਂ ਜੋ ਬੂੰਦਾਂ ਧਰਤੀ ਉੱਤੇ ਡਿੱਗੀਆਂ, ਉਨ੍ਹਾਂ ਵਿੱਚੋਂ ਵੀ “ਅਨਲਹੱਕ” ਦੀ 
ਅਵਾਜ਼ ਆ ਰਹੀ ਸੀ। ਮੌਲਾਨੇ ਨੇ ਹੈਰਾਨ ਹੋ ਕੇ ਉਸ ਮਨਸੂਰ ਦੀ ਦੇਹ ਨੂੰ ਅਸ਼ੁੱਭ£ ਜਾਣ 
ਕੇ ਸਾੜ ਦਿੱਤਾ। ॥੪੯॥ 


ਉਸ ਮਨਸੂਰ ਦੇ ਸਰੀਰ ਦੀ ਜਿਤਨੀ ਸੁਆਹ ਬਣੀ ਸੀ, ਉਹ ਵੀ ਮੁੜ-ਮੁੜ ਕੇ “ਅਨਲਹੱਕ” 
ਆਖਦੀ? ਸੀ। ਉਸ ਮੌਲਾਨੇ ਨੇ ਉਹ ਸਾਰੀ ਸੁਆਹ ਕੱਚ ਦੀ ਇੱਕ ਸ਼ੀਸ਼ੀ (ਭਾਂਡੇ) ਵਿੱਚ ਪਾ 
ਲਈ। ਉਸ ਸ਼ੀਸ਼ੀ ਨੂੰ ਬੰਦ'$ ਕਰਕੇ, ਘਰ ਲਿਜਾ ਕੇ ਰੱਖ ਦਿੱਤਾ। ॥੫੦॥ 


ਉਸ (ਮੌਲਵੀ-ਮੌਲਾਣੇ) ਨੇ ਸੋਚ ਲਿਆ ਕਿ ਮੈਂ' ਉਸ ਨੂੰ ਸ਼ੀਸ਼ੀ ਵਿੱਚ ਕੈਦ ਕਰ ਦਿੱਤਾ ਹੈ ਸੋ 
ਹੁਣ ਇਹ “ਅਨਲਹੱਕ” ਦਾ ਸ਼ਬਦ ਨਹੀਂ ਬੋਲ ਸਕੇਗਾ । ਰਾਖ ਨੂੰ ਅੰਦਰ'' ਪਿਆਂ ਕਾਫ਼ੀ 
ਸਮਾਂ ਬੀਤ ਗਿਆ। ਉਸ ਦੇ ਘਰ ਇੱਕ ਕੁਆਰੀ ਪੁੱਤਰੀ'? ਸੀ। ॥੫੧॥ 


(ਕੁੜੀ ਨੇ) ਸ਼ੀਸ਼ੀ ਚੁੱਕ ਕੇ, ਉਸ ਦਾ ਮੂੰਹ (ਢੱਕਣ) ਖੋਲ੍ਹਿਆ। ਉਸ ਨੂੰ ਸੁੰਘਿਆ ਤਾਂ ਉਹ 
ਸੁਗੰਧੀ ਹੀਣ ਸੀ। ਉਸਨੇ ਥੋੜ੍ਹੀ ਜਿਹੀ ਰਾਖ ਕੱਢ ਕੇ ਮੂੰਹ ਵਿੱਚ ਪਾ ਲਈ, ਉਸ ਨੂੰ ਕੋਈ 
ਸੁਆਦ ਵੀ ਨਾ ਲੱਗਾਂ। ॥੫੨॥ 


ਸੋਚਣ ਲੱਗੀ ਕਿ -ਇਹ ਹੈ ਕੀ? ਜਿਸ ਦੀ ਨਾ ਕੋਈ ਸੁਗੰਧੀ ਹੈ ਤੇ ਨਾ ਹੀ ਕੋਈ ਸੁਆਦ ਹੈ। 
(ਪਰ) ਪਿਤਾ ਨੇ ਇਹ ਘਰ ਵਿੱਚ ਲਿਆ ਕੇ ਰੱਖ ਦਿੱਤੀ ਹੈ। ਇਹ ਕਿਸੇ ਕੰਮ ਦੀ (ਵਸਤੂ) 
ਨਹੀਂ ਦਿੱਸਦੀ-। ॥੫੩॥ 


ਓਦੋਂ ਤੋਂ ਹੀ, ਉਸ ਕੁੜੀ ਨੂੰ ਗਰਭਾਂ? ਹੋ ਗਿਆ। ਕੁਝ ਸਮੇਂ ਮਗਰੋਂ (ਗਰਭ) ਦੇ ਲੱਛਣਾਂ” 
ਦਿਖਾਈ ਦੇਣ ਲੱਗ ਪਏ । ਮਾਤਾ-ਪਿਤਾ ਵੇਖ ਕੇ ਹੈਰਾਨ ਹੋਣ ਲੱਗੇ। ਪੁੱਤਰੀ'? ਨੂੰ ਕੁਕਰਮੀ 
ਸਮਝਣ ਲੱਗ ਪਏ ॥੫੪॥ 


(ਉਨ੍ਹਾਂ ਦੇ) ਮਨਾਂ ਅੰਦਰ ਬਹੁਤ ਚਿੰਤਾ ਵਧ ਗਈ। ਉਸ ਵੇਲੇ ਉਨ੍ਹਾਂ ਸੋਚਿਆ ਕਿ -ਇਸ ਕੁੜੀ 
ਨੂੰ ਮਾਰ ਦੇਣਾ ਹੀ ਠੀਕ ਹੈ ਤਾਂ ਹੀ ਸੰਸਾਰ ਅੰਦਰ ਸਾਡੀ ਪਤ ਬਚ ਸਕਦੀ ਹੈ-। ॥੫੫॥ 


5।। 53000 38000 50101 ਹ। ੬09 ਕਮ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


%੧ ੯ ੯੫ 


ਨਿਸਾ ਬਿਖੈ ਜਬ ਪਰ ਕੈ ਸੋਯੋ। ਇਸ ਪ੍ਰਕਾਰ ਕੋ ਸੁਪਨੋ ਹੋਯੋ। 
ਦੁਖ਼ਤਰਾਂ ਮਾਰਨ ਜੋ ਮਨ ਠਾਨੀ। ਇਹ ਬਿਧਿ ਤੋਹਿ ਹੋਹਿ ਦੁਖਦਾਨੀ॥੫੬॥ 


ਨਾਸ ਹੋਇਗੋ ਤੋਰ ਤਦਾਈ' । ਨਾਹਿ ਤ ਤਜ ਦਿਹੁ ਇਸ ਮਤ ਤਾਈ' --। 
ਰਿਦੇ ਮੁਲਾਨੇ ਭੈ ਤਬ ਖਾਈ। ਰਾਖੀ ਦੁਖ਼ਤਰ ਸਦਨ ਦੁਰਾਈ? ॥੫੭॥ 

ਭਯੋ ਮਾਸ ਨੌ ਜਨਮਯੋ ਬਾਲਕ । ਲਯੋ ਮੁਲਾਨੇ ਕਰ? ਤਤਕਾਲਕ । 

ਇਕ ਮਟਕੇ ਕੇ ਭੀਤਰ ਡਾਰਾ। ਮੂੰਦ ਬਹਾਯੋ ਨਦੀ ਮਝਾਰਾ॥੫੮॥ 


ਗਾਜ਼ਰ” ਹੁਤੋ ਤੀਰ ਪਰ ਬਾਰੀ£।ਲਿਯ ਨਿਕਾਸ ਤਿਹ ਖੋਲ ਨਿਹਾਰੀ”। 
ਜਬਹਿ ਬਿਲੋਕਯੋ ਅੰਤਰ ਕੌਦਕ£।ਲੀਨ ਉਚਾਇ ਤਾਂਹਿ ਉਰ ਮੋਦਕ” ॥੫੯॥ 


ਖਾਨਹਿ ਆਨ ਪਾਰਨਾ?$ ਕੀਨੋ ।ਸ਼ਮਸ ਤਬ੍ਰੇਜ਼ ਨਾਮ ਧਰ ਲੀਨੋ। 
ਕਿਤਕ ਬਰਖ ਮਹਿ ਭਯੋ ਬਡੇਰੋ।ਜਿਹ ਮਸਤਾਨੋ ਤੌਰ ਘਨੇਰੋ॥੬੦॥ 


ਤਿਹ ਮੁੱਲਾਂ ਕੀ ਮਕਤਬ'' ਜੋਈ । ਇਕ ਦਿਨ ਮਹਿ ਪਹੁੰਚਕੋ ਚਲ ਸੋਈ। 
ਬਾਲਕ ਮਿਲੇ ਬ੍ਰਿੰਦ'? ਤਿਹ ਥਾਨਾ । ਪਢ ਹੈ' ਸਬਕ ਕਿਤਾਬ ਕੁਰਾਨਾ॥੬੧॥ 


ਤਿਹ ਛਿਨ ਤਹਾਂ ਮੁਲਾਨਾ ਨਾਹ। । ਗਯੋ ਹੁਤੋ ਅਪਨੇ ਘਰ ਮਾਂਹੀ। 

ਲੈ ਕਿਤਾਬ ਸਬ ਕੀ ਬਰਿਆਈ'”। ਆਇ ਹੌਜ਼ ਮਹਿ ਦੀਨ ਬਗਾਈ॥੬੨॥ 
ਤਬ ਹੀ ਭਯੋ ਸ਼ਿਸ਼ਨ ਮਹਿ! ਰੌਰਾ । ਅਯੋ ਮੁਲਾਨਾ ਘਰ ਤੇ ਦੌਰਾ। 

ਗਹਿਨ ਹੇਤ ਪਾਛੇ ਤਿਹ ਧਾਈ । ਗਹਯੋ ਨ ਜਾਤ ਰਹੇ ਪਛੂਤਾਈ॥੬੩॥ 
ਹੌਜ਼ ਸਮੀਪ ਗਯੋ ਚਲ ਤਬਹੀ । ਲਈ ਨਿਕਾਸ ਕਿਤਾਬੈ' ਸਬਹੀ। 

ਕਰ ਸੋਂ ਝਾਰਤ ਗਰਦ ਉਡਾਈ। ਇਹ ਅਜ਼ਮਤ'“ ਤਿਹ ਦੀਨ ਦਿਖਾਈ॥੬੪॥ 


ਇਉਂ ਬਿਲੋਕ ਮੁੱਲਾਂ ਬਿਸਮਾਨਾ। ਅਜ਼ਮਤਵਾਨ ਮਹਾਨ ਪਛਾਨਾ। 
ਆਬ'? ਕਿਤਾਬੈ' ਪਰਸ੍ਯੋ ਨਾਂਹੀ।ਬਹੁਰ ਧੂਰ ਝਾਰਨ ਤਿਨ ਮਾਹੀਂ ॥੬੫॥ 


42 


2 
__$।1 58000 9801 500। ਹ। 00੧ ੧8॥101੮॥0੫੧6011.60 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲ ਗੋਸ਼ਟ 


ਰਾਤ ਨੂੰ ਜਦੋਂ ਉਹ ਸੌ' ਗਏ ਤਾਂ ਉਨ੍ਹਾਂ ਨੂੰ ਇਉਂ ਸੁਪਨਾ ਆਇਆ ਕਿ -ਜੋ ਤੁਸੀਂ ਧੀ' ਨੂੰ ਮਾਰ 
ਦੇਣ ਦੀ ਠਾਣੀ ਹੈ, ਇਸ ਨਾਲ ਤੁਹਾਨੂੰ ਕਸ਼ਟ ਪ੍ਰਾਪਤ ਹੋਵੇਗਾ। ॥੫੬॥ 


(ਅਤੇ) ਓਦੋਂ' ਤੁਹਾਡਾ ਨਾਸ਼ ਹੋ ਜਾਏਗਾ। (ਭਲੀ ਚਾਹੋ ਤਾਂ) ਇਸ ਵਿਚਾਰ ਨੂੰ ਛੱਡ ਦਿਉ-। 
ਉਦੋਂ' ਤੋਂ ਮੁਲਾਣੇ ਦੇ ਮਨ ਨੂੰ ਭੈਅ ਖਾਣ ਲੱਗ ਪਿਆ। ਸੋ, ਉਨ੍ਹਾਂ ਨੂੰ ਪੁੱਤਰੀ ਘਰ ਦੇ ਅੰਦਰ ਹੀ 
ਲੂਕੋ£ ਕੇ ਰੱਖ ਰੱਖੀ। ॥੫੭॥ 


ਜਦ ਨੌ ਮਹੀਨੇ ਹੋ ਗਏ ਤਾਂ ਬੱਚਾ ਜਨਮਿਆ। ਤਾਂ ਮੁਲਾਣੇ ਨੇ ਤੁਰੰਤ ਬਾਲਕ ਨੂੰ ਹੱਥ” ਵਿੱਚ 
ਚੁੱਕਿਆ ਤੇ ਇੱਕ ਮਟਕੇ ਵਿੱਚ ਬੰਦ ਕਰਕੇ ਨਦੀ ਵਿੱਚ ਰੋੜ੍ਹ ਦਿੱਤਾ। ॥੫੮॥ 


ਉਸ ਜਲ£ (ਨਦੀ) ਕੰਢੇ? 'ਤੇ ਧੋਬੀ” ਰਹਿੰਦਾ ਸੀ । ਉਸ ਨੇ (ਮਟਕਾ ਫੜ ਕੇ) ਖੋਲ੍ਹ ਕੇ ਵੇਖਿਆ'। 
ਜਿਉਂ ਹੀ ਉਸ ਦੇ ਅੰਦਰ ਬੱਚਾ ਵੇਖਿਆ ਤਾਂ ਬਹੁਤ ਖ਼ੁਸ਼? ਹੋ ਕੇ, ਉਸ ਨੂੰ ਚੁੱਕ ਲਿਆ ॥੫੯॥ 


ਉਸ ਨੇ ਘਰ ਲਿਆ ਕੇ, ਉਸ ਨੂੰ ਪਾਲ'! ਲਿਆ। ਉਸ ਦਾ ਨਾਂ 'ਸ਼ਮਸ ਤਬਰੇਜ਼" ਰੱਖ ਲਿਆ। 
ਕਈ ਵਰ੍ਹਿਆਂ ਮਗਰੋਂ ਉਹ ਵੱਡਾ ਹੋ ਗਿਆ। ਉਸ ਦੇ ਤੌਰ-ਤਰੀਕੇ ਬੜੇ ਮਸਤਾਨੇ ਸਨ। ॥੬੦॥ 


ਉਸ ਮੁੱਲਾਂ ਦਾ ਜੋ ਮਦਰੱਸਾ'! (ਸਕੂਲ, ਪਾਠਸ਼ਾਲਾ) ਸੀ, ਇਹ (ਤਬਰੇਜ਼) ਇੱਕ ਦਿਨ ਉੱਥੇ 
ਜਾ ਪੁੱਜਾ। ਉੱਥੇ ਉਸ ਨੂੰ ਬੱਚਿਆਂ ਦਾ ਟੋਲਾ!£ ਮਿਲਿਆ, ਜੋ ਕੁਰਾਨ ਦੀ ਪੁਸਤਕ ਵਿੱਚੋਂ ਪਾਠ 
ਪੜ੍ਹ ਰਹੇ ਸਨ। ॥੬੧॥ 


ਉਸ ਸਮੇਂ ਮੁਲਾਣਾ ਉੱਥੇ ਨਹੀਂ ਸੀ। ਉਹ ਆਪਣੇ ਘਰ ਨੂੰ ਗਿਆ ਹੋਇਆ ਸੀ। (ਸ਼ਮਸ ਤਬਰੇਜ਼ ਨੇ) 
ਸਾਰਿਆਂ ਦੀਆਂ ਪੁਸਤਕਾਂ ਖੋਹ'? ਲਈਆਂ ਤੇ ਲਿਆ ਕੇ ਪਾਣੀ ਦੇ ਚੁਬੱਚੇ ਵਿੱਚ ਸੁੱਟ ਦਿੱਤੀਆਂ ॥੬੨॥ 


ਉਦੋ ਹੀ ਬੱਚਿਆਂ ਵਿੱਚ ਰੌਲਾ ਪੈ ਗਿਆ । ਮੁਲਾਣਾ ਰੌਲਾ ਸੁਣ ਕੇ ਘਰ ਤੋਂ ਭੱਜਿਆ 
ਆਇਆ। ਉਹਨੂੰ ਫੜਨ ਲਈ (ਉਸ ਦੇ) ਪਿੱਛੇ ਭੱਜਿਆ। ਨਾ ਫੜਿਆ ਜਾਂਦਾ ਵੇਖ ਕੇ, 
ਪਛਤਾਉਂਦੇ ਹੀ ਰਹਿ ਗਏ। ॥੬੩॥ 


ਤਦੋ' ਉਹ ਚੁਬੱਚੇ ਦੇ ਕੋਲ ਗਏ ਤੇ ਸਾਰੀਆਂ ਹੀ ਪੁਸਤਕਾਂ ਕੱਢ ਲਈਆਂ। ਹੱਥਾਂ ਨਾਲ ਝਾੜਨ 
ਨਾਲ ਉਨ੍ਹਾਂ ਦੀ ਗਰਦ ਉਡੀ । ਉਨ੍ਹਾਂ ਨੂੰ ਇਹ ਕਰਾਮਾਤ“, ਦਿਖਾਈ ਦਿੱਤੀ। ॥੬੪॥ 
ਇਹ ਵੇਖ ਕੇ ਮੌਲਵੀ ਹੈਰਾਨ ਰਹਿ ਗਿਆ। ਉਸ (ਤਬਰੇਜ਼) ਨੂੰ ਮਹਾਨ ਕਰਾਮਾਤਾਂ ਵਾਲਾ 


ਜਾਣਿਆ । ਪਾਣੀ”, ਨੇ ਪੁਸਤਕਾਂ ਨੂੰ ਛੂਹਿਆ ਵੀ ਨਹੀਂ' ਸੀ, ਸਗੋ ਝਾੜਨ ਨਾਲ ਉਨ੍ਹਾਂ 
ਵਿੱਚੋ (ਤਾਂ) ਧੂੜ ਝੜਦੀ ਸੀ। ॥੬੫॥ 


5।। 53000 38000 50101 ਹ। ੬099 24₹।੧8॥੧01੧1੨॥॥੫॥601.60।। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਮੁਰਸ਼ਦ ਜਾਨ ਪਰਯੋ ਤਬ ਪਾਈ । ਕਹ 'ਖ਼ੁਦਾਇ ਮਗ' ਦਿਹੁ ਬਤਲਾਈ”। 
ਕਹਯੋ ਸ਼ਮਸ “ਜਿ ਅਸ ਮਨ ਤੇਰੇ । ਆਇਸੁ£ ਮੁਰ ਮਾਨਹੁ ਬਿਨ ਦੇਰੇ ॥੬੬॥ 


ਆਨ ਸ਼ਰਾਬ ਪਯਾਉ ਮੁਝ ਤਾਈਂ । ਨਿਜ ਦੁਖ਼ਤਰ ਦੇਵਹੁ ਸੰਗ ਪਾਈ”। 
ਸੁਨਤ ਮੁਲਾਨਾ ਡੋਲਯੋ ਨਾਂਹੀ । ਲੇ ਗਮਨਯੋ ਅਪਨੇ ਘਰ ਮਾਂਹੀ॥੬੭॥ 
ਮੰਚ ਡਸਾਇ ਬਿਠਾਇ ਸਪ੍ਰੀਤੀ। ਆਪਹਿ ਆਨ ਸੁਰਾ” ਤਬ ਦੀਤੀ। 

ਨਿਜ ਦੁਖ਼ਤਰ ਤਿਹ ਨਿਕਟ ਪਠਾਈਨ ।ਘਰ ਕਪਾਟ ਦੇ ਕੁਲਫ$ ਲਗਾਈ॥ ੬੮॥ 


ਤਬਹਿ ਸ਼ਮਸ ਨਿਜ ਮਾਤ ਸੰਗਾਰੇ। ਆਪਨ ਸਰਬ ਪ੍ਰਸੰਗ ਉਚਾਰੇ । 
“ਤੋਰ ਗਰਭ ਤੇ ਜਨਮ ਹਮਾਰਾ । ਅਸਥਨ£ ਮੈ ਨ ਪਿਯੋ ਤਿਸ” ਬਾਰਾ॥੬੯॥ 


ਅਬ ਮੈਂ ਪਿਵੋਂ' ਦੇਹੁ, ਹੇ ਮਾਤਾ”! ਜਾਨ ਗਈ ਸੋ ਸਗਰੀ ਬਾਤਾ । 
-- ਲੈ ਜੁ ਗਯੋ ਬਾਲਕ ਪਿਤ ਮੇਰਾ। ਸਰਿਤਾ ਬਿਖੈ ਜਾਇ ਤਿਨ ਗੇਰਾ॥੭੦॥ 


ਸੋ ਕਿਨ ਪਾਰਯੋ ਕੀਨ ਬਡੇਰਾ --। ਅਸ ਕਹਿ ਅਸਥਨ ਛੀਰ” ਬਧੇਰਾ। 


ਸ਼ਮਸ ਕਹਯੋ “ਮੈਂ ਜਾਵੋ ਅਬ ਹੀ।ਤਵ ਪਿਤ ਬੂਝਨ ਲਾਗਹਿ ਜਬਹੀ॥ ੭੧॥ 


ਤਿਹ ਕੋ ਇਸ ਬਿਧ ਦੇਹੁ ਦਿਖਾਏ। -- ਗਯੋ ਅਬੈ ਸੋ ਅਮਕੀ'£ ਥਾਏ । 

ਤੂੰ ਬੂਝਯੋ ਕੁਛ ਚਹਿਤ ਜਿ ਤਾਹੂ। ਮਿਲਹੁ ਜਾਇ ਤਿਹ ਥਲ ਕੇ ਮਾਂਹੂ" --॥੭੨॥ 
ਨਿਕਸ ਗਯੋ ਤਿਹ ਵਹਿਰ ਪਧਾਰਾ । ਕੁਲਫ ਰਹਮੋ ਲਾਗਯੋ ਤਿਸ ਬਾਰਾ”'। 
ਦਿਨ ਚਢ ਆਨ ਮੁਲਾਨੇ ਖੋਲਾ। ਨਿਜ ਦੁਖ਼ਤਰ ਕੋ ਦੇਖਤ ਬੋਲਾ॥ ੭੩॥ 


“ਕਹਾਂ ਗਯੋ ਜੁ ਹੁਤੋ ਨਿਸ ਮਾਂਹੀ। ਭਿਰੇ'2 ਕਪਾਟ ਖੁਲੇ ਇਹੁ ਨਾਂਹੀ”। 
ਤਿਸ ਨੈ ਸਰਬ ਬਾਤ ਸਮਝਾਈ। “ਜਾਇ ਮਿਲਹੁ ਹੋਵਹਿ ਤਿਸ ਥਾਂਈ'?”।੭੪। 


5 53000 2800 5॥00। 2 0੫੧” ੧8101੨॥0੧60111.00।। 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲ ਗੋਸ਼ਟ 


ਉਸ ਨੂੰ ਮੁਰਸ਼ਦ (ਗੁਰੂ) ਮੰਨ ਕੇ, ਉਸ ਦੇ ਚਰਨੀਂ ਢਹਿ ਪਿਆ ਤੇ ਆਖਣ ਲੌਗਾ, “ਮੈਨੂੰ ਵੀ 
ਖ਼ੁਦਾ ਦਾ ਰਾਹਾਂ ਦੱਸ ਦਿਉ। ” ਸ਼ਮਸ ਨੇ ਕਿਹਾ, “ਜੇਕਰ ਅਜਿਹੀ ਇੱਛਾ ਤੇਰੇ ਮਨ ਵਿੱਚ ਹੈ 
ਤਾਂ ਬਿਨਾਂ ਦੇਰੀ ਕੀਤਿਆਂ ਮੇਰੀ ਆਗਿਆ£ ਮੰਨ। ॥੬੬॥ 


ਮੈਨੂੰ ਸ਼ਰਾਬ ਲਿਆ ਕੇ ਪਿਆ ਅਤੇ ਆਪਣੀ ਪੁੱਤਰੀ ਲਿਆ ਕੇ ਮੇਰੇ ਨਾਲ ਪਾ (ਲਿਟਾ) ਦੇ । 
ਇਹ ਸੁਣ ਕੇ ਮੌਲਵੀ ਘਬਰਾਇਆ ਨਹੀਂ ਤੇ ਉਸ ਨੂੰ ਲੈ ਕੇ ਆਪਣੇ ਘਰ ਆ ਗਿਆ। ॥੬੭॥ 


(ਉਸਨੇ) ਮੰਜਾ? ਡਹਾ ਕੇ ਪ੍ਰੇਮ ਸਹਿਤ ਸ਼ਮਸ ਨੂੰ ਬਿਠਾਇਆ ਤੇ ਖ਼ੁਦ ਸ਼ਰਾਬ ਲਿਆ ਕੇ ਦੇ 
ਦਿੱਤੀ। ਆਪਣੀ ਪੁੱਤਰੀ ਉਸ ਦੇ ਕੋਲ ਭੇਜ” ਦਿੱਤੀ। ਫੇਰ ਘਰ ਦੇ ਬੂਹੇ ਨੂੰ ਜੰਦਰਾ£ ਲਾ ਦਿੱਤਾ 
ਗਿਆ। ॥੬੮॥ 


ਫੇਰ ਉਸ ਵੇਲੇ ਸ਼ਮਸ ਤਬਰੇਜ਼ ਨੇ ਆਪਣੀ ਮਾਤਾ ਭਾਵ ਉਸ ਲੜਕੀ ਨੂੰ ਸਾਰੀ ਗੱਲ ਦੱਸ ਦਿੱਤੀ 
“ਤੇਰੇ ਗਰਭ ਤੋਂ ਮੇਰਾ ਜਨਮ ਹੋਇਆ ਸੀ (ਪਰ) ਓਦੋਂ” ਮੈਂ ਤੇਰੀ ਛਾਤੀ ਤੋਂ ਦੁੱਧ ਨਹੀਂ 
ਸੀ ਪੀਤਾ। ॥੬੯॥ 


ਹੇ ਮਾਤਾ! ਹੁਣ ਲਿਆ, ਮੈਂ ਪੀ ਲਵਾਂ। ” ਉਸ ਨੇ (ਮਾਂ ਨੇ) ਸਾਰੀ ਗੱਲ ਸਮਝ ਲਈ ਕਿ ਮੇਰਾ 
ਪਿਤਾ ਜਿਸ ਬਾਲਕ ਨੂੰ ਚੁੱਕ ਕੇ ਲੈ ਗਿਆ ਸੀ (ਅਤੇ) ਉਸ ਨੂੰ ਨਦੀ ਵਿੱਚ ਸੁੱਟ ਦਿੱਤਾ 
ਸੀ। ॥੭੦॥ 


ਉਹ ਕਿਸੇ ਨੇ ਪਾਲ ਕੇ ਵੱਡਾ ਕਰ ਦਿੱਤਾ ਹੋਣਾ ਹੈ-। ਇੰਨਾ ਕਹਿੰਦਿਆਂ ਉਸ ਦੀ ਛਾਤੀ ਵਿੱਚੋਂ 
ਦੁੱਧ$ ਉਤਰ ਆਇਆ। ਸ਼ਮਸ ਨੇ ਕਿਹਾ, “ਹੁਣ ਮੈਂ ਜਾਂਦਾ ਹਾਂ। ਜਦੋਂ ਤੇਰਾ ਪਿਤਾ ਪੁੱਛੇ । ।੭੧॥ 


ਉਸ ਨੂੰ ਇਸ ਪ੍ਰਕਾਰ ਦਿਖਾ (ਜਚਾ) ਦੇਵੀਂ -ਉਹ ਹੁਣੇ ਹੀ ਫਲਾਣੀ”? ਥਾਂ ਗਿਆ ਹੈ। ਜੇਕਰ ਤੂੰ 
(ਉਸ ਤੋਂ) ਕੁਝ ਪੁੱਛਣਾ ਚਾਹੇ' ਤਾਂ ਤੂੰ ਆਖੀਂ ਉਸ ਨੂੰ ਉਸ ਥਲ ਵਿੱਚ ਜਾ ਕੇ ਮਿਲ ਲੈ-। ॥੭੨॥ 


ਉਹ ਬਾਹਰ ਨਿਕਲ ਕੇ ਉਧਰ ਚਲਾ ਗਿਆ ਤੇ ਜੰਦਰਾ ਉਸ ਬੂਹੇ ਉੱਤੇ ਲੱਗਿਆ ਹੀ ਰਿਹਾ। 
ਮੁਲਾਣੇ ਨੇ, ਦਿਨ-ਚੜ੍ਹੇ ਆ ਕੇ ਉਹ ਖੋਲ੍ਹਿਆ ਤੇ ਆਪਣੀ ਪੁੱਤਰੀ ਨੂੰ ਵੇਖਦਿਆਂ ਹੀ 
ਬੋਲਿਆ। ॥੭੩॥ 


“ਜੋ ਰਾਤ-ਭਰ ਇੱਥੇ ਸੀ, ਉਹ ਕਿੱਥੇ ਗਿਆ? ਬੰਦ'? ਕੀਤਾ ਹੋਇਆ ਇਹ ਦਰਵਾਜ਼ਾ (ਤਾਂ) 


ਖੁੱਲ੍ਹਿਆ (ਵੀ) ਨਹੀਂ। ” ਉਸ (ਲੜਕੀ) ਨੇ ਸਾਰੀ ਗੱਲ ਸਮਝਾ ਦਿੱਤੀ (ਕਿ), “ਉਸ ਨੂੰ 
ਫਲਾਣੇ! ਥਾਂ ਜਾ ਮਿਲੋ, ਉੱਥੇ ਹੀ ਹੋਵੇਗਾ। ” ॥੭੪॥ 


5॥ 58000 280 5000 3 ੬03 __”।੧੧੧0੧੫॥03੧60181.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੁਨਕੈ ਤੂਰਨ ਵਹਿਰ ਪਯਾਨਾ' । ਮਿਲਯੋ ਜਾਇ ਬੈਸੇ ਤਿਹ ਥਾਨਾ। 
ਦੀਨ£ ਭਯੋ ਪਰਯੋ ਜਬ ਪਾਂਈ । ਸ਼ਮਸ ਦੀਨ ਉਪਦੇਸ਼ ਬਤਾਈ॥ ੭੫॥ 


ਮਿਲਨ ਖ਼ੁਦਾਇ ਭੇਦ ਸਮਝਾਯੋ। ਅਪਰ ਥਾਨ ਤਬ ਆਪ ਸਿਧਾਯੋ। 
ਬੀਤਯੋ ਜਬ ਪੁਨ ਕੇਤਿਕ ਕਾਲਾ ।ਤਹਿ' ਇਕ ਭੂਪਤ ਹੁਤੋਂ ਬਿਸਾਲਾ॥ ੭੬॥ 


ਕਿਸ” ਕਾਰਨ ਤਿਹ ਸੁਤ ਮਰ ਗਯੋ । ਬਹੁਤ ਸ਼ੋਕ ਮੈਂ ਬਿਹਬਲ ਭਯੋ । 
ਤਿਨ ਗਹਿ ਲੀਨ ਫ਼ਕੀਰ ਮੁਲਾਨੇ । ਬਹੁਤ ਆਨ ਕਰ ਕੈਦ ਕਰਾਨੇ ॥ ੭੭॥ 


ਸਭ ਸੋ ਇਸ ਬਿੱਧ ਬਾਕ ਸ਼ੁਗੋਵਾ“। “ਪੁਰਾ ਪਿਕੰਬਰ ਈਸਾ ਹੋਵਾ। 
ਤਿਨ ਕਿਤਾਬ ਮੈ'' ਲਿਖਯੋ ਬਨਾਈ। ਸੋ ਮੈਂ' ਤੁਮ ਸੋਂ ਦੇਉ' ਸੁਨਾਈ॥ ੭੮॥ 


ਦੋਹਰਾ 
ਮੈਂ ਮੁਰਦਾ ਜਿੰਦਾ ਕਰੋਂ ਹੁਕਮ ਖ਼ੁਦਾ ਕੇ ਸਾਥ। 
ਹੋਇ ਅਗਾਰੀ ਜਗਤ ਮਹਿ ਐਸੇ ਸੁਨ ਤਿਨ ਗਾਥ॥ ੭੯॥ 


ਚੌਪਈ 
ਅਪਨੋ ਜਬਹੀ ਹੁਕਮ ਉਚਰਹੀ' । ਮੁਰਦੇ ਕਉ ਜਿੰਦਾ ਸੋ ਕਰਹੀਂ। 
ਇਉਂ ਲਿਖ ਗਯੋ ਪਿਕੰਬਰ ਥਾਰੋ ।ਨੀਕੇ£ ਹਿਰਦੇ ਬਿਖੈ ਬਿਚਾਰੋ ॥ ੮੦॥ 


ਮੇਰੇ ਸੁਤ ਮਰ ਗਯੋ ਦੁਖ ਪਾਇ । ਤਾਂਕੋ ਅਬ ਤੁਮ ਦੇਹੁ ਜਿਵਾਇ। 
ਨਤੁ” ਭਾਖੋ ਮਿਲਕੈ ਸਭ ਲੋਗਾ । ਲਿਖ੍ਯੋ ਪਿਕੰਬਰ ਇਹੈ ਦਰੋਗਾ” ।੮੧। 


ਇਸ ਬਿਧ ਭੂਪਤ ਕੀ ਸੁਨ ਬਾਨੀ । ਚਿੰਤਮਾਨ ਭੇ ਕਿਨਹੁੰ ਨ ਮਾਨੀ। 
ਬੈਠੇ ਸਬ ਹੀ ਕੈਦ ਮਝਾਰੀ£।ਛੁਟਨ ਉਪਾਇ ਨ ਪਾਇ? ਬਿਚਾਰੀ॥ ੮੨॥ 


ਤਿਹ ਠਾਂ ਆਪ ਸ਼ਮਸ ਚਲ ਗਯੋ । ਕੈਦਿਨ ਕੋ ਬੂਝਤ ਅਸ'? ਭਯੋ। 
“ਬੈਠੇ ਕਿਉਂ ਚਿੰਤਾਤੁਰ ਹੋਈ? । ਬਿਗਰਯੋ ਤੁਮਰੋ ਕਾਰਜ ਕੋਈ?॥੮੩॥ 


5।। 53000 8001 50101 6080 ੧3101500੫੧)6011.60।। 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲ ਗੋਸ਼ਟ 


(ਉਹ) ਸੁਣਦਿਆਂ ਹੀ, ਤੁਰੰਤ ਬਾਹਰ ਚਲਾ! ਗਿਆ ਤੇ ਉਸ (ਸ਼ਮਸ) ਨੂੰ ਉੱਥੇ ਜਾ ਮਿਲਿਆ, 
ਜਿਥੇ ਉਹ ਬੈਠਾ ਸੀ। ਉਹ ਬਹੁਤ ਨਿਮਾਣਾ£ ਹੋ ਕੇ, ਚਰਨੀ' ਢਹਿ ਪਿਆ। ਸ਼ਮਸ ਨੇ (ਉਹਨੂੰ ) 
ਦੀਨ (ਧਰਮ) ਦਾ ਉਪਦੇਸ਼ ਦਿੱਤਾ। ॥੭੫॥ 


(ਉਹਨੇ) ਖ਼ੁਦਾ ਨੂੰ ਮਿਲਣ ਦਾ ਭੇਤ (ਢੰਗ) ਦੱਸਿਆ ਅਤੇ ਫੇਰ ਆਪ ਕਿਸੇ ਹੋਰ ਥਾਂ ਚਲਾ 
ਗਿਆ। ਜਦੋਂ' ਕਾਫ਼ੀ ਸਮਾਂ ਬੀਤ ਗਿਆ। ਉੱਥੇ ਇੱਕ ਬਹੁਤ ਵੱਡਾ ਰਾਜਾ ਹੋਇਆ। ॥੭੬॥ 


ਕਿਸੇ? ਕਾਰਨ ਉਸ ਦਾ ਪੁੱਤਰ ਮਰ ਗਿਆ (ਤੇ) ਉਹ ਦੁੱਖ ਦੇ ਕਾਰਨ ਬਹੁਤ ਵਿਆਕੁਲ ਹੋ 
ਗਿਆ। ਉਸ (ਰਾਜੇ) ਨੇ ਸਾਰੇ ਫ਼ਕੀਰ ਅਤੇ ਮੁਲਾਣੇ ਫੜ ਲਏ ਅਤੇ ਉਹ ਸਾਰੇ ਲਿਆ ਕੇ ਕੈਦ 
ਵਿੱਚ ਪਾ ਦਿੱਤੇ। ॥੭੭॥ 


(ਉਸ ਨੇ) ਉਨ੍ਹਾਂ ਸਾਰਿਆਂ ਨੂੰ ਇਹ ਕਿਹਾ", “ਪਹਿਲਾਂ” ਇੱਕ ਪੈਗ਼ੰਬਰ “ਈਸਾ ਹੋਇਆ ਹੈ। 
ਉਸ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, ਉਹ ਮੈਂ' ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ 
ਹਾਂ। ॥੭੮॥ 

ਦੋਹਰਾ 

-ਖ਼ੁਦਾ ਦੇ ਹੁਕਮ ਨਾਲ, ਸੈਂ' ਮੁਰਦੇ ਜ਼ਿੰਦਾ ਕਰਦਾ ਹਾਂ। ਅੱਗੇ-ਅੱਗੇ ਸੰਸਾਰ ਵਿੱਚ ਅਜਿਹੇ 
(ਲੋਕ ਅਥਵਾ ਸੰਤ) ਹੋਣਗੇ, ਉਨ੍ਹਾਂ ਬਾਰੇ ਗੱਲ ਸੁਣੋ। ॥੭੯॥ 


ਚੌਪਈ 

ਜਦੋਂ ਉਹ ਆਪਣਾ ਹੁਕਮ ਕਰਨਗੇ ਤਾਂ ਮੁਰਦਾ ਜ਼ਿੰਦਾ ਕਰ ਦਿੱਤਾ ਕਰਨਗੇ-। ਤੁਹਾਡਾ ਪੈਗ਼ੰਬਰ 
(ਈਸਾ) ਇਉਂ ਲਿਖ ਗਿਆ ਹੈ। ਤੁਸੀਂ ਚੰਗੀ£ ਤਰਾਂ ਆਪਣੇ ਮਨ ਵਿੱਚ ਵਿਚਾਰ 
ਕਰੋ। ॥੮੦॥ 


ਮੇਰਾ ਪੁੱਤਰ ਦੁੱਖ ਪਾ ਕੇ ਮਰ ਗਿਆ ਹੈ । ਹੁਣ ਤੁਸੀ ਉਸ ਨੂੰ ਜਿਉਂਦਾ ਕਰ ਦਿਓ। ਨਹੀ 
ਤਾਂ ਤੁਸੀਂ ਸਾਰੇ ਜਣੇ ਮਿਲ ਕੇ ਲੋਕਾਂ ਨੂੰ ਦੱਸ ਦਿਉ -ਪੈਗ਼ੰਬਰ ਨੇ ਇਹ ਝੂਠ ਲਿਖਿਆ 
ਹੈ-।” ॥੮੧॥ 

ਰਾਜੇ ਦੀ ਅਜਿਹੀ ਗੱਲ ਸੁਣ ਕੇ ਸਾਰੇ ਚਿੰਤਾਵਾਨ ਹੋ ਗਏ ਤੇ ਕਿਸੇ ਨੇ ਵੀ ਉਹਦੀ (ਗੱਲ) 
ਨਾ ਮੰਨੀ। ਸਾਰੇ (ਮੁਲਾਣੇ ਤੇ ਫ਼ਕੀਰ) ਹੀ ਕੈਦ ਵਿੱਚ£ ਬੈਠੇ ਵਿਚਾਰਦੇ ਰਹੇ ਪਰ ਛੁਟਕਾਰੇ ਦੀ 
ਕੋਈ ਤਰਕੀਬ ਨਾਂ ਲੱਭ? ਸਕੇ। ॥੮੨॥ 


(ਇੱਕ ਦਿਨ) ਉਸ ਥਾਂ 'ਤੇ ਸ਼ਮਸ-ਤਬਰੇਜ਼ ਆਣ ਪੁੱਜਾ ਤੇ ਕੈਦੀਆਂ ਨੂੰ ਇਉਂ”? ਪੁੱਛਣ ਲੱਗਾ, 
“ਤੁਸੀਂ ਚਿੰਤਾਵਾਨ ਹੋਏ ਕਿਉਂ ਬੈਠੇ ਹੋ? ਕੀ ਤੁਹਾਡਾ ਕੋਈ ਕੰਮ ਵਿਗੜ ਗਿਆ ਹੈ?” ॥੮੩॥ 


5।। 53000 8000 501010। ੬0) _ 27 ।੧8001੧1ਇ॥00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਭ ਨੈ ਸੁਨ ਅਸ ਗਿਰਾ ਉਚਾਰੀ । 'ਨਿਪ੍ਰ ਕਹਿ,-ਮੁਰਦਾ ਦੇਹੁ ਜਿਵਾਰੀ --। 
ਗਹਿ ਕੈ ਰਾਖੈ ਕੈਦ ਮਝਾਰੀ' । ਐਸੀ ਸ਼ਕਤਿ ਨ ਕਿਸ ਮਹਿ' ਭਾਰੀ”॥੮੪॥ 


ਸ਼ਮਸ ਕਹੈ “ਮੈ' ਦੇਉ' ਜਿਵਾਇ । ਤੁਮ ਮੁਝ ਕੋ ਹੋਵਹੁ ਦੁਖਦਾਇ”। 
ਕਰ ਜੋਰੇ ਸੁਨ ਕੈ ਯੋ ਸਬਹੀ । “ਤੁਮ ਕੋ ਹਮ ਦੁਖ ਦੇਹਿ ਨ ਕਬਹੀ॥ ੮੫॥ 


ਇਸੈ ਜਿਵਾਇ ਛੁਟਾਵਹੂ ਸਾਰੇ । ਮਿਲਕੈ ਬੰਦਹਿਂ ਪਾਇ ਤੁਮਾਰੇ ”। 
ਤਬ ਚਲ ਸ਼ਮਸ ਗਯੋ ਤਿਹ ਥਾਈ । ਜਾਇ ਨਾਂਢ£ ਹੁਇ ਗਿਰਾ ਅਲਾਈ॥ ੮੬॥ 


“ਮੇਰੇ ਹੁਕਮ ਸਾਥ ਉਠ ਜੀਵਹੁ । ਬਿਚਰਹੁ ਪੂਰਬ ਜਯੋ ਅਬ ਥੀਵਹੁ?”। 
ਤਿਹ ਛਿਨ ਤਹਾਂ ਜੁ ਮਿਰਤਕ ਪਰਯੋ । ਉਠ ਬੈਠਯੋ, ਨ੍ਹਿਪ ਦੁਖ ਪਰਹਰਯੋ” ॥੮੭॥ 


ਹਿਰਦੇ ਭਾ ਅਨੰਦ ਸਭ ਤਾਈ' । ਕਰੇ ਕੈਦ ਜੇ ਦੀਨ ਛੁਡਾਈ । 
ਭਏ ਮੁਲਾਨੇ ਸਭ ਇਕ ਥਾਈ' । ਕਹਿਣ ਲਗੇ “ਇਨ ਕੀਨ ਖੁਟਾਈ॥੮੮॥ 


ਸ਼ਰਾ ਬਿਖੈ ਰਖ਼ਨਾੰ ਇਨ ਗੇਰਾ । ਕਹਯੋ -- ਜੀਵ ਭਾ ਹੁਕਮ ਜੁ ਮੇਰਾ --। 
ਨਹੀਂ ਖ਼ੁਦਾਇ ਨਾਮ ਕੋ ਲੀਨੋ। ਇਸੀ ਬਾਤ ਇਨ ਕੀਨ ਮਲੀਨੋ£ ॥੮੯॥ 


ਨਹੀਂ ਮਜ਼ਹਬ ਹਮਰੇ ਮੈ ਭਾਈ । ਯਾਂ ਤੇ ਚਹੀਅਤ ਦਈ ਸਜਾਈ”। 
ਸਭ ਮਿਲ ਸ਼ਮਸ ਲੀਨ ਗਹਿ” ਤਬਹੀ । ਕਹਿਤ ਜੁ ਥੇ--ਦੁਖ ਦੇਹਿਂ ਨ ਕਬਹੀ--॥੯੦॥ 


ਤਬਹ ਸ਼ਮਸ ਨੇ ਗਿਰਾ ਅਲਾਈ । “ਕਿਆ ਸਜ਼ਾਇ ਤੁਮ ਦਿਹੁ ਮੁਝ ਤਾਈਂ। 
ਜੋ ਹੈ ਮਨ ਮੈਂ ਸੋ ਕਰ ਲੀਜੈ । ਹੋ ਝੂਠੇ ਨਿਜ ਰਿਦੇ ਲਖੀਜੈ$”॥ ੯੧॥ 


ਕਹਿਤ ਮੁਲਾਨੇ “ਸ਼ਰਾ ਮਝਾਰੀ” । ਖਾਲ ਉਤਾਰਨ ਉਚਿਤ ਤੁਮਾਰੀ। 
ਅਪਨ ਹੁਕਮ ਸੋ ਮੁਰਦਾ ਜ਼ਿੰਦਾ । ਕਰਯੋ ਤੈ' ਤਾਂਤੇ ਤੁਝ ਨਿੰਦਾ` ॥੯੨॥ 


5॥ 5800੫ 28001 5॥10। 2। ॥॥੩ ੧81101੩॥੨॥॥0੫॥60181.0।। 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲ ਗੋਸ਼ਟ 


ਸਾਰਿਆਂ ਨੇ ਸੁਣ ਕੇ ਇਉਂ ਗੱਲ ਕਹੀ, “ਰਾਜਾ ਕਹਿੰਦਾ ਹੈ ਕਿ -ਮੁਰਦਾ ਜਿਵਾ ਦਿਉਂ-। (ਤੇ) 
ਸਾਨੂੰ ਫੜ ਕੇ ਕੈਦ ਵਿੱਚ ਰੱਖਿਆ ਹੋਇਆ ਹੈ। ਪਰ ਇੰਨੀ ਭਾਰੀ ਸ਼ਕਤੀ ਕਿਸੇ ਵਿੱਚ ਵੀ 
ਨਹੀਂ।? ॥੮੪॥ 


ਸ਼ਮਸ ਬੋਲਿਆ, “ਮੈਂ ਜਿਵਾ ਦਿੰਦਾ ਹਾਂ ਪਰ ਫੇਰ ਤੁਸੀ' ਹੀ ਮੈਨੂੰ ਦੁਖ ਦਿਉਗੇ। ” ਇਹ ਸੁਣ 
ਕੇ ਸਾਰਿਆਂ ਨੇ ਹੀ ਹੱਥ ਜੋੜੇ (ਤੇ ਬੋਲੇ), “(ਤੂੰ ਜਿਵਾ ਦੇਹ), ਅਸੀਂ ਤੈਨੂੰ ਕਦੇ ਵੀ ਦੁੱਖ ਨਹੀਂ 
ਦੇਵਾਂਗੇ। ॥੮੫॥ 


(ਤੂੰ) ਇਸ ਨੂੰ ਜਿਵਾ ਕੇ ਸਾਨੂੰ ਸਾਰਿਆਂ ਨੂੰ ਛੁਡਵਾ ਦੇਹ। ਅਸੀਂ ਮਿਲ ਕੇ, ਤੇਰੇ ਚਰਨਾਂ ਵਿੱਚ 
ਮੱਥਾ ਟੇਕਾਂਗੇ” । ਤਦੋਂ ਸ਼ਮਸ ਚੱਲ ਕੇ, ਉੱਥੇ ਗਿਆ। (ਕੋਲ) ਜਾ ਕੇ, ਤੇ ਖੜ੍ਹਾ ਹੋ ਕੇ ਇਹ 
ਗੱਲ ਕਹੀ। ॥੮੬॥ 


“ਮੇਰੇ ਹੁਕਮ ਨਾਲ ਉੱਠ, ਜਿਊਂਦਾ ਹੋ ਜਾ। ਜਿਵੇਂ' ਪਹਿਲਾਂ ਤੁਰਦਾ-ਫਿਰਦਾ ਸੀ, ਓਵੇਂ ਹੀ ਹੋ” 
ਜਾਹ!” ਉਸੇ ਪਲ, ਜੋ ਲੜਕਾ ਮਰਿਆ ਪਿਆ ਸੀ, ਉਹ ਉੱਠ ਬੈਠਾ ਅਤੇ ਰਾਜੇ ਦਾ ਕਲੇਸ਼ 
ਕੱਟਿਆਓ ਗਿਆ। ॥੮੭॥ 


ਸਾਰੇ ਜਣਿਆਂ ਦੇ ਹਿਰਦੇ ਖ਼ੁਸ਼ ਹੋ ਗਏ। ਜੋ ਕੈਦ ਕੀਤੇ ਹੋਏ ਸਨ, ਸਭ ਛੁਡਵਾ ਦਿੱਤੇ ਗਏ। 
ਸਾਰੇ ਮੁਲਾਣੇ ਇਕੱਠੇ ਹੋ ਗਏ ਤੇ ਆਖਣ ਲੱਗੇ, “ਇਸ ਨੇ ਖੋਟਾ (ਸ਼ਰ੍ਹਾ ਦੇ ਵਿਰੁੱਧ) ਕੰਮ ਕੀਤਾ 
ਹੈ। ॥੮੮॥ 


ਇਸ ਨੇ ਸ਼ਰ੍ਹਾ (ਇਸਲਾਮੀ ਮਰਆਦਾ) ਵਿੱਚ ਵਿਘਨ (ਰੁਕਾਵਟ) ਪਾ ਦਿੱਤਾ ਹੈ (ਕਿਉਂਕਿ) 
ਇਸ ਨੇ ਆਖਿਆ ਹੈ -ਮੇਰੇ ਹੁਕਮ ਨਾਲ ਜਿਉਂਦਾ ਹੋ ਜਾਹ-। ” ਇਸ ਨੇ ਖ਼ੁਦਾ ਦਾ ਨਾਂ ਨਹੀਂ 
ਲਿਆ। “ਇਹੋ ਗੱਲ ਇਹਨੇ ਘਟੀਆ£ (ਗੰਦੀ) ਕੀਤੀ ਹੈ। ॥੮੯॥ 


(ਇਹ ਗੱਲ) ਸਾਡੇ ਮਜ਼ਹਬ ਵਿੱਚ ਚੰਗੀ ਨਹੀ' ਮੰਨੀ ਜਾਂਦੀ । ਇਸ ਕਰਕੇ ਇਸ ਨੂੰ ਸਜ਼ਾ ਦਿੱਤੀ 
ਜਾਣੀ ਚਾਹੀਦੀ ਹੈ। ” ਤਦੋਂ ਉਨ੍ਹਾਂ ਸਾਰਿਆਂ ਨੇ, ਮਿਲ ਕੇ, ਸ਼ਮਸ ਨੂੰ ਫੜਾ ਲਿਆ, ਜੋ ਆਖਦੇ 
ਸਨ _-ਅਸੀਂ' ਤੈਨੂੰ ਕਦੇ ਦੁੱਖ ਨਹੀਂ ਦਿਆਂਗੇ-। ॥੯੦॥ 


ਉਸ ਸਮੇਂ ਸ਼ਮਸ ਬੋਲਿਆ, “ਤੁਸੀਂ ਮੈਨੂੰ ਕੀ ਸਜ਼ਾ ਦਿਉਗੇ? ਜੋ ਤੁਹਾਡੇ ਮਨ ਵਿੱਚ ਹੈ, ਤੁਸੀਂ 
ਉਹ ਕਰ ਲਵੋਂ। ਪਰ ਇਹ ਜਾਣ ਲਵੋ£ ਕਿ ਤੁਹਾਡੇ ਮਨ ਝੂਠੇ (ਖੋਟੇ) ਹਨ” ॥੯੧॥ 


ਮੁਲਾਣਿਆਂ ਨੇ ਕਿਹਾ, “ਸ਼ਰ੍ਹਾ ਵਿਚ' ਤੇਰੀ ਖੱਲ ਉਤਾਰਨੀ ਉਚਿਤ ਹੈ (ਕਿਉਂਕਿ) ਤੂੰ 
ਆਪਣੇ ਹੁਕਮ ਨਾਲ ਮੁਰਦਾ ਜਿਉਂਦਾ ਕੀਤਾ ਹੈ, ਇਸ ਕਰਕੇ ਤੂੰ ਨਿੰਦਾਜਨਕ ਕੰਮ ਕੀਤਾ 
ਹੈ| ॥ਇਊ॥ 


5।। 53000 8000 50101 ਹ। ੬0 _2% ।੧080011ਇ॥00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਅਸ ਕਹ ਲੀਨੀ ਖਾਲ ਉਤਾਰੀ । ਦਯੋ ਛੋਰ ਬਹਿ ਸ਼੍ਰੋਣਾਂ ਧਾਰੀ?। 
ਭਯੋ ਕੁਰੂਪ ਭਯਾਨਕ ਭਾਰੀ । ਪੂਂ? ਪਰਗੀ ਸਭ ਅੰਗ ਮਝਾਰੀ” ॥ ੯੩॥ 


ਭਿਨਕਹਿ' ਮਾਖੀ_ ਚਹੁਦਿਸ ਮਾਂਹੀ । ਕੋ ਸਮੀਪ ਆਵਨ ਦੇ ਨਾਂਹੀ। 
ਤਾਹਿ“ ਦੇਸ ਕੋ ਛੋਰ ਸਿਧਾਰਾ । ਆਵਤ ਭਾ ਮੁਲਤਾਨ ਮਝਾਰਾ॥ ੯੪॥ 


ਛੁਧਾ$ ਬਿਖੈ ਆਤੁਰ ਹਰੈ ਸੋਊ । ਜਾਚਹਿ” ਅੰਨ ਦੇਤ ਨਹਿ ਕੋਊ। 
ਤਬ ਇਕ ਮੀਨ ਮਾਂਗਤੇ ਪਾਈ। ਨਹਿ ਭੁਰਜਨ ਦੇਵੈ ਕਿਸ ਥਾਈ ॥੯੫॥ 


ਆਇ ਸ਼ਹਿਰ ਬੈਠਯੇ ਇਕ ਥਾਨਾ।ਇਉਂ' ਸੂਰਜ ਸੇ ਬਚਨ ਬਖਾਨਾ। 
'ਸ਼ਮਸ ਨਾਮ ਹੈ ਇਕ ਮਮ ਤੋਰਾ।ਯਾਂਤੇ ਕਾਜ ਕਰਹੁ ਤੁਮ ਮੋਰਾ॥੯੬॥ 


ਨੀਚੇ ਆਣ ਭੁਰਜੀਏ ਮੀਨਾ । ਪੁਨ ਖਾਵੋਂ ਮੈ ਛੂਧਾ ਅਧੀਨਾ”। 
ਤਬ ਸਵਿਤਾ£ ਨੀਚੇ ਕੋ ਆਯਾ । ਤਪਯੋ, ਤੇਜਨੈ ਜਿਹ ਅਧਿਕ ਬਧਾਯਾ॥ ੯੭॥ 


ਤਪਤ ਲੋਕ ਅਤਿਸੈ'$ ਅਕੁਲਾਏ'' । ਮਹਮਾ ਲਖੀ ਪਰੇ ਤਬ ਪਾਏ । 
ਸਬ ਪ੍ਰਕਾਰ ਕੀ ਸੇਵਾ ਠਾਨੀ। ਸੇਵਕ ਭਏ ਕਰਮ ਮਨ ਬਾਨੀ॥੯੮॥ 


ਤਬ ਤੇ ਸ਼ਮਸ ਰਹਕੋ ਤਿਹ ਥਾਨਾ । ਸਬ ਤੇ ਅਜ਼ਮਤ ਜਾਹਿ ਮਹਾਨਾ। 
ਇਸ ਪ੍ਰਕਾਰ ਕੋ ਹੁਤੋ ਪ੍ਰਸੰਗਾ।ਜੋ ਭਾਖਯੋ ਬਾਲੇ! ਤੁਝ ਸੰਗਾ॥੯੯॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤ੍ਰਾਰਧੇ “ਮੁਲਤਾਨ ਸ਼ਮਸ” ਪ੍ਰਸੰਗ ਬਰਨਨੰ ਨਾਮ 
ਸੈੱਤੀਸਮੋ ਧਜਾਇ ॥੩੭॥ 


5।। 58000 2800 500। ਹ। 0੧7 ੧3101500੫੧)6011.60।। 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲ ਗੋਸ਼ਟ 


ਇਉਂ ਆਖ ਕੇ, ਉਸ ਦੀ ਖੱਲ ਉਤਾਰੀ ਗਈ ਤੇ ਲਹੂ' ਦੀਆਂ ਧਾਰਾਂ? ਵਗਦੇ ਹੋਏ ਨੂੰ ਛੱਡ 
ਦਿੱਤਾ, ਉਹ ਬਹੁਤ ਕਰੂਪ ਅਤੇ ਭਿਆਨਕ ਹੈ ਗਿਆ। (ਉਸ ਦੇ) ਸਾਰੇ ਅੰਗਾਂ ਵਿੱਚ ਪੀਕ? 
ਪੈ ਗਈ। ॥੯੩॥ 


(ਉਸ ਦੇ) ਚੌਹੀਂ-ਪਾਸੀ' ਮੱਖੀਆਂ ਭਿਣਕਣ ਲੱਗੀਆਂ। ਕੋਈ ਵੀ (ਉਸ ਨੂੰ) ਨੇੜੇ ਨਾ ਲੱਗਣ 
ਦੇਂਦਾ । ਉਹ ਉਸ” ਦੇਸ਼ ਨੂੰ ਛੱਡ ਕੇ ਚਲਾ ਗਿਆ ਤੇ (ਉਥੋਂ) ਚੱਲ ਕੇ ਮੁਲਤਾਨ ਵਿੱਚ ਆ 
ਗਿਆ। ॥੯੪॥ 


ਉਹ ਭੁੱਖ£ ਦੇ ਕਾਰਨ ਆਤੁਰ (ਤੰਗ) ਹੋ ਗਿਆ। ਉਹ ਖਾਣ ਨੂੰ ਅੰਨ ਮੰਗਦਾ”, ਪਰ ਕੋਈ ਵੀ 
ਨਾ ਦਿੰਦਾ। ਤਦੋਂ ਮੰਗਦੇ ਹੋਏ ਨੂੰ, ਇੱਕ ਮੱਛੀ ਮਿਲ ਗਈ (ਪਰ) ਉਸ ਨੂੰ ਕੋਈ ਭੂੰਨਣ ਵੀ ਨਾ 
ਦੇਵੇ। ॥੯੫॥ 


(ਤਾਂ) ਉਹ ਸ਼ਹਿਰ ਵਿੱਚ ਇੱਕ ਥਾਂ `ਤੇ ਆਣ ਬੈਠਾ ਅਤੇ ਉਸ ਨੇ ਸੂਰਜ ਨੂੰ ਇੱਕ ਗੱਲ ਆਖੀ, 
“ਤੇਰਾ ਤੇ ਮੇਰਾ, ਦੋਨਾਂ ਦਾ ਹੀ ਨਾਂ “ਸੂਰਜ” (ਸ਼ਮਸ) ਹੈ, ਤਾਂ ਤੇ ਤੂੰ ਹੀ ਮੇਰਾ ਕੰਮ ਕਰ 
ਦੇਹ। ॥੯੬॥ 


ਹੇਠਾਂ ਆ, ਤੇ ਆਹ ਮੱਛੀ ਭੁੰਨ ਦੇਹ ਤਾਂ ਜੋ ਮੈ' ਖਾ ਕੇ ਭੁੱਖ ਮਿਟਾ ਸਕਾਂ। ” ਤਾਂ ਸੂਰਜ” ਹੇਠਾਂ 
ਆਇਆ ਤੇ ਉਸ ਨੇ ਆਪਣੀ ਗਰਮੀ ਦੀ ਤਪਸ਼? ਨੂੰ ਹੋਰ ਵਧਾ ਦਿੱਤਾ। ॥੯੭॥ 


ਸੇਕ ਨਾਲ ਸੜਦੇ ਹੋਏ ਲੋਕੀ' ਅਤੀਅੰਤ'? ਵਿਆਕੁਲਾਂ' ਹੋਏ ਤੇ ਜਦੋ ਇਸ ਫ਼ਕੀਰ, ਸ਼ਮਸ 
ਦੀ ਵਡਿਆਈ ਦਾ ਪਤਾ ਲੱਗਾ ਤਾਂ ਉਸ ਦੇ ਚਰਨੀ ਢਹਿ ਪਏ। (ਫੇਰ) ਹਰ ਪ੍ਰਕਾਰ ਨਾਲ 
ਉਸ ਦੀ ਸੇਵਾ ਕਰਨ ਦੀ ਧਾਰ ਲਈ ਅਤੇ ਮਨ, ਬਚਨ ਤੇ ਸਰੀਰ (ਮਨ-ਬਚ-ਕਰਮ) ਕਰਕੇ 
ਉਸ (ਸ਼ਮਸ) ਦੇ ਸੇਵਕ ਬਣ ਗਏ। ॥੮੯੮॥ 


ਤਦ ਉਪਰੰਤ ਸ਼ਮਸ-ਤਬਰੇਜ਼ ਓਸੇ ਥਾਂ `ਤੇ ਹੀ ਰਿਹਾ। ਜਿਸ ਦੀ ਵਡਿਆਈ ਸਭ ਤੋ' ਉੱਤਮ 
ਹੈ। ਸੋ (ਉਸ ਦਾ) ਸ਼ਮਸ ਤਬਰੇਜ਼ ਦਾ ਪਰਸੰਗ ਇਸ ਤਰਾਂ ਸੀ, ਹੇ ਬਾਲੇ! ਜੋ (ਮੈਂ) ਤੈਨੂੰ 
ਦੱਸਿਆ ਹੈ ॥੯੯॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਮੁਲਤਾਨ ਦਾ ਸ਼ਮਸ ਤਬਰੇਜ਼” ਨਾਮੀ 
ਸੈੱਤੀਵਾਂ ਅਧਿਆਇ ਸਮਾਪਤ ਹੋਇਆ। 


5।। 5800੫ 9801 5000੧ ਹ। ੬009 25  ੧8001815001960078।.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਸਾਰ 


'ਮਾਨਚੰਦ” ਦੇ ਪਿੰਡੋਂ ਤੁਰ ਕੇ ਗੁਰੂ ਜੀ ਮੁਲਤਾਨ ਅੱਪੜੇ, ਜਿੱਥੇ ਉਹ “ਸ਼ਮਸ 
ਤਬਰੇਜ਼' ਨੂੰ ਉਪਦੇਸ਼ ਦੇਣਾ ਚਾਹੁੰਦੇ ਸਨ। ਪਰ, ਤਬਰੇਜ਼ ਦੇ ਸਾਥੀ ਫ਼ਕੀਰ ਆਪ ਦੀ ਸ਼ੋਭਾ 
ਸੁਣ ਕੇ ਭੈਅ-ਭੀਤ ਸਨ। ਉਨ੍ਹਾਂ ਦੁੱਧ ਦਾ ਭਰਿਆ ਕਟੋਰਾ, ਜੋ ਮੁਲਤਾਨ ਸ਼ਹਿਰ ਦੇ, ਪੀਰਾਂ 
ਨਾਲ ਭਰਪੂਰ ਹੋਣ ਦਾ ਪ੍ਰਤੀਕ ਸੀ, ਲੈ ਕੇ ਗੁਰੂ ਜੀ ਨੂੰ ਪੇਸ਼ ਕੀਤਾ। ਸੂਝਵਾਨ ਸਤਿਗੁਰੂ ਜੀ 
ਨੇ ਉਸ ਦੇ ਉੱਤੇ ਇੱਕ ਚਮੇਲੀ ਦਾ ਫੁੱਲ ਧਰ ਕੇ, ਅਨੁਭਵ ਕਰਾਇਆ ਕਿ ਉਨ੍ਹਾਂ ਦੀ ਹੋਂਦ 
ਬੇਮਲੂਮ ਰਹੇਗੀ। ਪੀਰ-ਫ਼ਕੀਰ ਬੜੇ ਪ੍ਰਭਾਵਤ ਹੋਏ। ਉਨ੍ਹਾਂ ਦਾ ਸਿਰਮੌਰ ਪੀਰ, ਸ਼ਮਸ- 
ਤਬਰੇਜ਼ ਜਾਣਨਾ ਚਾਹੁੰਦਾ ਸੀ ਕਿ ਘੋਰ-ਕਠਿਨ ਤਪੱਸਿਆ ਕਰਨ `ਤੇ ਵੀ ਉਸ ਦੇ ਮਨ ਨੂੰ 
ਸ਼ਾਂਤੀ ਤੇ ਸਥਿਰਤਾ ਕਿਉਂ' ਪ੍ਰਾਪਤ ਨਹੀਂ ਹੋਈ? ਗੁਰੂ ਜੀ ਨੇ ਦੱਸਿਆ ਕਿ ਮਨ ਦਾ ਅਭਿਆਸ 
ਤੇ ਆਤਮਾ ਦੀ ਸ਼ੁੱਧੀ ਹੀ ਆਤਮਕ-ਸ਼ਾਂਤੀ ਦੇ ਸਾਧਨ ਹਨ। ਮਾਇਆ ਦਾ ਤਿਆਗ, 
ਪਰਮੇਸ਼ਰ ਵਿੱਚ ਅਟੱਲ ਵਿਸ਼ਵਾਸ ਵਧਣਾ ਜ਼ਰੂਰੀ ਹੈ। “ਬਹਾਵਲਹੱਕ” ਨੂੰ ਉੱਤਰ ਦੇਂਦਿਆਂ 
ਗੁਰੂ ਜੀ ਨੇ ਦੱਸਿਆ ਕਿ ਮਾਇਆ ਝੂਠੀ ਹੈ, ਕੇਵਲ ਪਰਮੇਸ਼ਰ ਹੀ ਅਟੱਲ ਹੈ।ਫ਼ਕੀਰ 
ਰੁਕਨਦੀਨ ਨੂੰ ਦੱਸਿਆ ਕਿ ' ਸੰਤ” ਉਹ ਹੁੰਦਾ ਹੈ ਜੋ ਸੰਤਾਂ ਦੀ ਸੰਗਤ ਨੂੰ ਪਹਿਲ ਦੇਵੇ। 
ਵਿਕਾਰਾਂ ਦਾ ਤਿਆਗ ਕਰੇ, ਦਿਆਲਤਾ ਧਾਰਨ ਕਰੇ। ਆਤਮ-ਗਿਆਨ ਦਾ ਵਿਚਾਰ, ਖੋਟੀ 
ਸੰਗਤ ਦਾ ਤਿਆਗ, ਸਿਮਰਨ ਵਿਚ ਮਗਨ, ਖ਼ੁਸ਼ੀ-ਗ਼ਮੀ ਨੂੰ ਇੱਕ-ਸਮਾਨ ਜਾਣਨ ਵਾਲਾ ਹੀ 
ਸੰਤ ਹੈ। ਬਹਾਵਲਹੱਕ ਸਤਿਗੁਰੂ ਜੀ ਦੀ ਫ਼ਕੀਰੀ, ਸਾਧਨਾ, ਪ੍ਰਾਪਤੀ `ਤੇ ਧੰਨ-ਧੰਨ ਕਰ 
ਉੱਠਿਆ। ਬਾਲੇ ਨੂੰ ਗੁਰੂ ਜੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਪੀਰਾਂ-ਫ਼ਕੀਰਾਂ `ਚੋਂ ਸ਼ਮਸ- 
ਤਬਰੇਜ਼ ਦਾ ਦਰਜਾ ਸਭ ਤੋ ਉੱਤਮ ਹੈ। 'ਰੁਮ” ਦੇਸ਼ ਦੇ ਫ਼ਕੀਰ “ਮਨਸੂਰ” ਨੂੰ ਕੱਟੜਪੰਥੀ 
ਮੁਲਾਣਿਆਂ ਨੇ “ਅਨਲਹੱਕ” ਆਖਣ ਪਿੱਛੇ ਸੂਲੀ `ਤੇ ਟੰਗ ਦਿੱਤਾ ਤੇ ਉਸ ਦੇ ਸਰੀਰ ਦੀ 
ਦੁਰਗਤੀ ਕਰਨ ਵਜੋ ਸਾੜ ਕੇ ਸੁਆਹ, ਸ਼ੀਸ਼ੀ ਵਿੱਚ ਪਾ ਦਿੱਤੀ। ਉਸ ਵਿੱਚੋਂ ਵੀ “ਅਨਲਹੱਕ” 
ਦੀ ਆਵਾਜ਼ ਆਈ ਜਾਂਦੀ ਸੀ। ਮੁਲਾਣੇ ਦੇ ਘਰ ਪਈ ਸ਼ੀਸ਼ੀ `ਚੋਂ ਸੁਆਹ ਚੱਖ ਵੇਖਣੁ ਕਰਕੇ , 
ਮੁਲਾਣੇ ਦੀ ਕੁਆਰੀ ਧੀ ਗਰਭਵਤੀ ਹੋ ਗਈ। ਜੋ ਬੱਚਾ ਜੰਮਿਆ ਉਸ ਦਾ ਨਾਂ ਸ਼ਮਸ-ਤਬਰੇਜ਼ 
ਰੱਖਿਆ ਗਿਆ । ਇਹ, ਮਨਸੂਰ ਦੀ ਆਤਮਾ ਦਾ ਪੁਨਰਜਨਮ ਹੋਣ ਕਰਕੇ, 'ਅਨਲਹੱਕ 
ਸ਼ਬਦ ਦਾ ਧਾਰਨੀ ਸੀ। ਕੱਟੜਪੰਥੀ ਮੌਲਾਣੇ ਦੇ ਵਿਰੋਧ ਵੱਜੋਂ ਤਬਰੇਜ਼ ਨੇ “ਕੁਰਾਨ” ਦੀਆਂ 
ਪੁਸਤਕਾਂ ਪਾਣੀ ਵਿੱਚ ਸੁੱਟ ਦਿੱਤੀਆਂ ਸਨ ਜੋ ਫੇਰ ਸੁੱਕੀਆਂ ਕੱਢ ਵਿਖਾਈਆਂ। ਮਨਸੂਰ ਨੂੰ 
ਫਾਹੇ ਲਾਉਣ ਵਾਲੇ ਕਾਜ਼ੀ ਨੇ ਤਬਰੇਜ਼ ਨੂੰ ਮੁਰਸ਼ਦ ਧਾਰਨ ਕਰ ਲਿਆ। ਰਾਜੇ ਦੇ ਪੁੱਤਰ ਨੂੰ 
ਜੀਵਤ ਕਰਕੇ, ਇਸਲਾਮੀ ਕੱਟੜਪੰਥੀ ਫ਼ਕੀਰਾਂ ਨੂੰ ਮੁਕਤ ਕਰਵਾ ਕੇ ਤਬਰੇਜ਼ ਦੀ ਖੱਲ, ਉਨ੍ਹਾਂ 
ਹੀ, ਮੁਕਤ ਕਰਵਾਏ ਗਏ ਮੁਲਾਣਿਆਂ ਨੇ ਲੂਹਾ ਦਿੱਤੀ ਸੀ। ਇਉਂ ਧਾਰਮਕ ਕੱਟੜਤਾ ਤੇ 
ਅਗਿਆਨਤਾ ਦੇ ਹੱਥੋਂ, ਦੋ ਸਮਿਆਂ ਵਿੱਚੋਂ “ਮਨਸੂਰ” ਅਤੇ “ਤਬਰੇਜ਼” ਦੇ ਰੂਪ ਵਿੱਚ ਮੌਤ 
ਅਤੇ ਤਸੀਹੇ ਝੱਲੇ। ਭੁੱਖੋਂ ਆਤੁਰ ਤਬਰੇਜ਼ ਨੇ, ਸੂਰਜ ਨੂੰ ਬੇਨਤੀ ਕੀਤੀ ਤੇ ਸੂਰਜ ਨੇ ਧਰਤੀ 
ਦੇ ਨੇੜੇ ਹੋ ਕੇ ਉਸ ਨੂੰ ਇਕ ਮੱਛੀ ਭੁੰਨ ਦਿੱਤੀ, ਪਰ ਮੁਲਤਾਨ ਸ਼ਹਿਰ ਸੇਕ ਕਾਰਨ ਮੱਚ 
ਉੱਠਿਆ। ਸੇਕ ਕਾਰਨ ਵਿਆਕੁਲ ਹੋਏ ਮੁਲਤਾਨ ਦੇ ਲੋਕ ਸ਼ਮਸ-ਤਬਰੇਜ਼ ਦੇ ਚਰਨੀ' ਢਹਿ 
ਪਏ। 


252 


5।। 53000 38000 50101 ਹ। ੬099 ੧3101500੫੧)6011.60।। 


ਅਧਿਆਇ 37 ਮੁਲਤਾਨ ਦੇ ਪੀਰਾਂ ਨਾਲ ਗੋਸ਼ਟ 


(੯1) ਦੋ ਸੂਫ਼ੀ-ਫਕੀਰ “'ਸ਼ਮਸ ਤਬਰੇਜ਼` ਹੋਏ ਹਨ। “ਮਹਾਨਕੋਸ਼” ਅਨੁਸਾਰ ਇੱਕ ਗ਼ਜ਼ਨੀ 
ਦੇ ਇਲਾਕੇ ਵਿੱਚ 560 ਹਿਜਰੀ (1165 ਈਸਵੀ) ਵਿੱਚ ਹੋਇਆ। ਉਸ ਦਾ ਨਾਂ ਮਖ਼ਦੂਮ ਸ਼ਾਹ 
ਸ਼ਮਸੁੱਦੀਨ ਸੀ। ਇਹ ' ਮੁਲਤਾਨ” (ਭਾਰਤ) ਵਿਖੇ ਆਇਆ ਸੀ। ਮੁਲਤਾਨ ਦੇ ਹਾਕਮ ਨੇ 
ਅਨਲਹੱਕ” (ਮੈਂ ਖ਼ੁਦਾ ਹਾਂ) ਕਹਿਣ ਪਿੱਛੇ ਉਸ ਦੀ ਖੱਲ ਉਤਰਵਾ ਕੇ, ਖੂਹ ਵਿੱਚ ਸੁਟਵਾ 
ਰੀ ਦੂਜੇ ਸਾਧੂ ਦਾ ਜਨਮ 603 ਹਿਜਰੀ (1208 ਈਸਵੀ) ਵਿੱਚ ਹੋਇਆ। ਉਸ 
ਦਾ ਨਾਂ ਸ਼ਮਸੁੱਦੀਨ ਮੁਰੰਮਦ ਸੀ ਤੇ ਉਹ 'ਤਬਰੇਜ਼` ਦਾ ਵਸਨੀਕ ਸੀ। ਇਸ ਨੇ ਇਹ ਆਖ 
ਕੇ ਮੁਰਦੇ ਨੂੰ ਜਿਉਂਦਾ ਕਰ ਦਿੱਤਾ ਸੀ ਕਿ “ਮੇਰੇ ਹੁਕਮ ਨਾਲ ਉੱਠ ਖੜ੍ਹਾ ਹੋ!” ਇਸ ਅਪਰਾਧ 
ਕਾਰਨ 645 ਹਿਜਰੀ (1250 ਈਸਵੀ) ਵਿੱਚ ਅਲਾਉੱਦੀਨ ਮਹਿਮੂਦ ਨੇ ਇਸ ਦੀ ਖੱਲ 
ਉਤਰਵਾ ਕੇ ਖੂਹ ਵਿੱਚ ਸਿਟਵਾ ਦਿੱਤਾ ਸੀ। ਇਸ ਬਾਰੇ ਮਸ਼ਹੂਰ ਹੈ ਕਿ ਮੱਛੀ ਜਾਂ ਬੈਲ ਦਾ 
ਮਾਸ ਭੁੰਨਣ ਲਈ ਸੂਰਜ, ਹੇਠਾਂ ਉਤਰ ਆਇਆ ਸੀ। _'ਮਹਾਨਕੋਸ਼” (ਪੰਨਾ 158) 
ਅਨੁਸਾਰ, ਭਾਈ ਸੰਤੋਖ ਸਿੰਘ ਨੇ ਇਨ੍ਹਾਂ ਦੋਹਾਂ ਸੰਤਾਂ ਦੀ ਕਥਾ ਰਲਗੱਡ ਕਰ ਦਿੱਤੀ ਹੈ। 
(2) ਇੱਥੇ 'ਸ਼ਮਸ ਤਬਰੇਜ਼' ਦੀ, ਸ੍ਰੀ ਗੁਰੂ ਨਾਨਕ ਦੇਵ ਜੀ ਨਾਲ, ਵਾਰਤਾਲਾਪ ਹੋਈ 
ਦਿਖਲਾਈ ਗਈ ਹੈ। ਪ੍ਰੰਤੂ “ਮਹਾਨਕੋਸ਼” ਅਨੁਸਾਰ ਦੋਵੇਂ “ਸ਼ਮਸ ਤਬਰੇਜ਼', ਸਤਿਗੁਰੂ ਜੀ 
ਤੋਂ ਢੇਰ ਸਮਾਂ ਪਹਿਲੋਂ ਹੋ ਚੁੱਕੇ ਸਨ। ਇੱਕ ਦਾ ਜਨਮ ਗ਼ਜ਼ਨੀ ਵਿਖੇ ਤੇ ਦੂਜੇ ਦਾ ਜਨਮ 
'ਤਬਰੇਜ਼” ਵਿਖੇ ਹੋਇਆ ਸੀ। 
(3) ਖ਼ਰਗੋਸ਼ ਦੇ ਸਿੰਗ, ਅਕਾਸ਼ ਅੰਦਰ ਉੱਗੀ ਹੋਈ ਵੇਲ ਅਤੇ “ਹਰ ਚੰਦਉਰੀ ਨਗਰੀ” 
ਇਹ ਤਿੰਨੇ ਹੀ ਚੀਜ਼ਾਂ ਵਾਸਤਵਿਕ ਹੋਂਦ ਵਿੱਚ ਨਹੀਂ ਹੁੰਦੀਆਂ, ਇਹ ਮਿੱਥੀਆਂ ਹੋਈਆਂ ਹਨ। 


(੧) 'ਆਦਮ? ਦੀ ਗੱਲ ਕਰਦਿਆਂ, ਆਮ ਤੌਰ 'ਤੇ “ਆਦਮ-ਹੱਵਾ' ਦੀ, ਸਵਰਗਾਂ ਤੋਂ 
ਕੱਢੇ ਜਾਣ ਵਾਲੀ ਘਟਨਾ ਵੱਲ ਧਿਆਨ ਜਾਂਦਾ ਹੈ। ਪਰ ਇੱਥੇ ਖ਼ੁਦਾ ਨੂੰ ਪੁੱਜੇ ਹੋਏ ਵਲੀ 
“ਇਬਰਾਹੀਮ ਅਦਹਮ' ਵੱਲ ਸੰਕੇਤ ਹੈ ਜੋ ਕਿ ਪਹਿਲੋਂ ਬਲਖ ਦਾ ਬਾਦਸ਼ਾਹ ਸੀ। ਫੇਰ ਉਹ 
ਫ਼ਕੀਰ ਬਣ ਗਿਆ ਸੀ। ਜੰਗਲ ਵਿੱਚੋਂ ਲੱਕੜੀਆਂ ਲਿਆ ਕੇ ਵੇਚਦਾ ਤੇ ਆਪਣਾ ਜੀਵਨ- 
ਨਿਰਬਾਹ ਕਰਦਾ। ... 

(ਓਰੀਐੱਟਲ ਬਾਇਓਗਰਾਫੀਕਲ ਡਿਕਸ਼ਨਰੀ, ਪੰਨਾ 171) 
(5) “ਮਹਾਨਕੋਸ਼” ਦੇ ਕਰਤਾ ਅਨੁਸਾਰ ਪਰਸਿੱਧ ਸੂਫ਼ੀ ਫ਼ਕੀਰ “ਮਨਸੂਰ” ਈਰਾਨ ਦੇਸ਼ 
ਦੇ ਨਗਰ “ਬੈਜ਼ੇ` ਵਿੱਚ ਪੈਦਾ ਹੋਇਆ ਸੀ। ਇਸ ਨੂੰ “ਅਨਲਹੱਕ” ਕਹਿਣ ਪਿੱਛੇ 'ਖ਼ਲੀਫ਼ਾ 
ਮੁਕਤਦਿਰ” ਦੁਆਰਾ 26 ਮਾਰਚ ਸੰਨ 922 (309 ਹਿਜਰੀ) ਵਿੱਚ ਸੂਲੀ ਚੜ੍ਹਾ ਦਿੱਤਾ ਗਿਆ 
ਸੀ। ਇੱਥੇ, “ਨਾਨਕ-ਪ੍ਰਕਾਸ਼” ਦੇ ਪਾਠ ਅਨੁਸਾਰ “ਮਨਸੂਰ” ਰੂਮ (ਰੋਮ) ਦੇਸ਼ ਦਾ ਜੰਮਪਲ 
ਸੀ। ਸੂਲੀ ਚੜ੍ਹਾਉਣ ਮਗਰੋਂ, ਉਸ ਦੀ ਰਾਖ ਚੱਖਣ ਦੇ ਕਾਰਨ, ਸੂਲੀ ਚੜ੍ਹਾਉਣ ਵਾਲੇ ਮੌਲਵੀ 
ਦੀ ਪੁੱਤਰੀ ਦੇ ਗਰਭਵਤੀ ਹੋ ਜਾਣ 'ਤੇ 'ਸ਼ਮਸ ਤਬਰੇਜ਼' ਦਾ ਜਨਮ ਹੋਇਆ ਸੀ, ਜੋ ਕਿ 
ਖ਼ੁਦ “ਅਨਲਹੱਕ” ਦਾ ਪੁਜਾਰੀ ਬਣਿਆ। ਇਸ ਕਥਾ ਦੇ ਅਨੁਸਾਰ ਇਉ! ਜਾਪਦਾ ਹੈ ਜਿਵੇਂ 
“ਸ਼ਮਸ-ਤਬਰੇਜ਼” ਦੇ ਰੂਪ ਵਿੱਚ “ਮਨਸੂਰ” ਦਾ ਹੀ ਪੁਨਰਜਨਮ ਹੋ ਗਿਆ ਹੋਵੇ। 


5।। 53000 38000 50101 ਹ। ੬09 ਵਸ ੧3101500੫੧)6011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਅਠੱਤੀਵਾਂ 
(ਸ਼ਬਦ ਮਹਿਮਾਂ। ਸ਼ਹੁ ਸੁਹਾਗਨ, ਬਾਲ ਗੁੰਦਾਈ, ਮੂਲਾ) 


ਦੋਹਰਾ 
ਸਤਿਗੁਰ ਸਬਦ ਸਹਾਇ ਲੇ ਨਾਮ ਜਪਨ ਹਥਿਯਾਰ। 
ਮਨ ਰਿਪੁ£ ਜੀਤੈ' ਮਨੂਜ ਜੇ ਦ੍ਰੈ ਲੋਕਨ ਸੁਖ ? ਸਾਰ॥੧॥ 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਸੁਨੋ ਕਥਾ ਪੁਨ ਫੇਰੂ ਨੰਦਨ! ਮਾਰਗ ਚਲਤਯੋ ਕਲੂਖ ਨਿਕੰਦਨ। 

ਸ਼ਮਸ” ਕਹਾਣੀ ਸਰਬ ਸੁਨਾਈ । ਗਮਨਤ ਪਹੁੰਚਤ ਭੇ ਇਕ ਜਾਈ ॥੨॥ 


ਜਹਿਂ' ਫਕੀਰ ਕੋ ਲੂਟ ਗਯੋ ਮੇਲਾ । ਨਿੰਦਾ ਪ੍ਰਗਟੀ ਭਯੋ ਦੁਹੇਲਾ?। 
ਗਯੋ ਪਖੰਡ ਉਘਰ ਸਭ ਪਾਜਾ£ । ਲੋਕਨ ਬਿਖੈ ਅਧਿਕ ਸੋ ਲਾਜਾ੭ ॥੩॥ 


ਤਿਹ ਕੋ ਕਰਨ ਕ੍ਰਿਤਾਰਥ ਫੇਰਾ । ਗਏ ਗੁਰੂ ਸੋ ਦੁਖੀਆ ਹੇਰਾ। 
ਤਿਸੀ ਤੀਅ ਕੈ ਕੀਨੋ ਡੇਰਾ । ਜਾਵਤ ਕੀਨੋ ਜਹਾਂ ਬਸੇਰਾ॥੪॥ 


ਚੰਦਰਾਤ ਪੁਨ ਤਾਂ ਦਿਨ ਸੋਈ। ਮੇਲਾ ਤਾਂ ਕੇ ਭਯੋ ਨ ਕੋਈ। 
ਅਸ ਪਿਖ ਉਪਜੀ ਕਰੁਨਾ£ ਭਾਰੀ। ਬੂਝਨ ਕੀਨ ਬ੍ਰਿਥਾ ਸੋ ਨਾਰੀ॥੫॥ 


ਦੋਹਰਾ 

“ਸ਼ਹੁ ਸੋਹਾਗਣ ਜਹਿਂ ਹੁਤੋ ਮੇਲਾ ਭਯੋ ਨ ਤਾਂਹਿ। 

ਰਹਤ ਇਹਾਂ ਕੈਧੋੱ ਨਹੀਂ?ਮਾਨਵ ਮਾਨਹਿ”£ ਜਾਹਿਂ”॥੬॥ 
ਚੌਪਈ 


ਤੀਯ ਕਹੈ “ਤਿਹ ਝੂਠ ਸਮਾਜਾ''। ਉਘਰ ਗਯੋ ਜੋ ਕੀਨੋ ਪਾਜਾ। 
ਸੇਮਰ'2 ਫਲ ਜਿਮ ਤਾਹਿਂ ਬਨਾਉ।ਪਾਕੇ ਤੇ ਸੋ ਤੂਲਾਂ? ਉਡਾਉ”॥ ੭॥ 


5॥ 58000 2800 500 3 ੬03)? __।੧੧0੧0੧੫॥03੧60181.0। 


ਅਧਿਆਇ 38 ਬਾਲਗੁੰਦਾਈ ਦੇ ਟਿੱਲੇ ਜਾਣਾ 


ਅਧਿਆਇ ਅਠੱਤੀਵਾਂ 
(ਸ਼ਹੁ ਸੁਹਾਗਣ, ਬਾਲ ਗੁੰਦਾਈ ਅਤੇ ਮੂਲਾ ਪ੍ਰਸੰਗ) 


ਦੋਹਰਾ 

ਜੋ ਮਨੁੱਖ, ਗੁਰੂ ਦੇ ਉਪਦੇਸ਼ ਦੀ ਸਹਾਇਤਾ ਨਾਲ, “ਨਾਮ-ਸਿਮਰਨ” ਰੂਪੀ ਹਥਿਆਰ ਵਰਤ 
ਕੇ, ਮਨ ਰੂਪੀ ਵੈਰੀ? ਨੂੰ ਜਿੱਤ ਲੈਂਦੇ ਹਨ, ਉਹ ਦੋਵੇਂ ਲੋਕਾਂ (ਲੋਕ ਅਤੇ ਪਰਲੋਕ) ਤੋਂ 
ਪਰਮਪਦ? ਪ੍ਰਾਪਤ ਕਰ ਲੈਂਦੇ ਹਨ। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਹੇ ਫੇਰੂ ਜੀ ਦੇ ਸਪੁੱਤਰ (ਗੁਰੂ ਅੰਗਦ ਦੇਵ) ਜੀਓ! ਫੇਰ ਤੁਸੀਂ ਅਗਲੀ ਕਥਾ ਸੁਣੋ । ਪਾਪਾਂ 
ਦੇ ਨਾਸ਼-ਕਰਤਾ (ਗੁਰੂ ਨਾਨਕ ਜੀ) ਨੇ ਰਾਹ ਵਿੱਚ ਚਲਦਿਆਂ-ਚਲਦਿਆਂ ਸ਼ਮਸ-ਤਬਰੇਜ਼” 
ਦੀ ਸਾਰੀ ਕਹਾਣੀ ਸੁਣਾਈ ਸੀ ਅਤੇ ਚੱਲਦੇ ਹੋਏ ਉਹ ਇੱਕ (ਅਜਿਹੀ) ਥਾਂ ਜਾ ਪੁੱਜੇ ॥੨॥ 


ਜਿੱਥੇ ਇੱਕ ਫ਼ਕੀਰ ਨੂੰ ਮੇਲੇ ਨੇ ਲੁੱਟ ਲਿਆ ਸੀ। ਉਸ ਦੀ ਬਦਨਾਮੀ ਹੋ ਗਈ (ਜਿਸ ਕਰਕੇ 
ਉਹ) ਦੁਖੀਨ ਹੋ ਗਿਆ ਸੀ। (ਉਸ ਦੇ) ਪਖੰਡ ਦਾ ਸਾਰਾ ਭੇਤ ਉਘੜ ਗਿਆ ਸੀ ਤੇ ਲੋਕਾਂ 
ਵਿੱਚ ਉਹ ਬਹੁਤ ਸ਼ਰਮਿੰਦਾ ਹੋਇਆ ਸੀ। ॥੩॥ 


ਉਸ ਨੂੰ ਦੁਖੀ ਵੇਖ ਕੇ, ਗੁਰੂ ਜੀ ਮੁੜ ਕੇ ਉਸ `ਤੇ ਕਿਰਪਾ=ਕਰਨ ਲਈ ਗਏ ਅਤੇ ਉਨ੍ਹਾਂ 
ਨੇ ਉਸੇ ਬੁੱਢੀ ਮਾਈ ਦੇ ਘਰ ਨਿਵਾਸ ਕੀਤਾ, ਜਿਥੇ ਪਹਿਲਾਂ ਵੀ ਆ ਕੇ ਆਪਣਾ ਟਿਕਾਣਾ 
ਰੱਖਿਆ ਸੀ। ॥੪॥ 


ਉਸ ਦਿਨ ਫੇਰ ਉਹੋ ਚੰਦ-ਰਾਤ ਸੀ ਪਰ ਸ਼ਹੁ ਸੁਹਾਗਣ ਦਾ ਮੇਲਾ ਨਹੀਂ ਲੱਗਿਆ। ਇਵੇਂ ਦੀ 
ਹਾਲਤ ਵੇਖ ਕੇ (ਗੁਰੂ ਜੀ ਨੂੰ) ਬਹੁਤ ਜ਼ਿਆਦਾ ਦਇਆ ਆਈ ਅਤੇ ਸ਼ਹੁ ਸੁਹਾਗਣ ਦਾ ਹਾਲ 
ਜਾਣਨ ਲਈ, ਉਸ ਮਾਈ ਕੋਲ (ਗੁਰੂ ਜੀ ਨੇ) ਪ੍ਰਸ਼ਨ ਕੀਤਾ। ॥੫॥ 


ਦੋਹਰਾ 
“ਜੋ ਸ਼ਹੁ-ਸੁਹਾਗਣ ਦਾ ਮੇਲਾ ਭਰਦਾ ਹੁੰਦਾ ਸੀ, ਉਹ ਕਿਉਂ ਨਹੀਂ ਲੱਗਿਆ? ਸ਼ਹੁ ਸੁਹਾਗਣ 
ਦੀ ਲੋਕਾਂ ਵਿੱਚ ਬਹੁਤ ਮਾਨਤਾ? ਸੀ, ਉਹ (ਕੀ) ਇਥੇ ਰਹਿੰਦਾ ਵੀ ਹੈ ”ਜਾਂ ਨਹੀਂ?”॥੬॥ 


ਚੌਪਈ 

ਇਸਤਰੀ ਨੇ ਕਿਹਾ, “ਉਸ ਦਾ ਪਸਾਰਾ'' ਝੂਠਾ ਸੀ, ਉਸ ਦਾ ਰਚਿਆ ਪਖੰਡ ਪਰਗਟ ਹੋ ਗਿਆ 
ਸੀ। ਜਿਵੇਂ ਸਿੰਬਲਾਂ? ਦਾ ਫਲ ਹੁੰਦਾ ਹੈ, ਇਉਂ ਉਸ ਦੀ ਬਣਾਵਟ ਸੀ। ਉਸ (ਸਿੰਬਲ) ਦੇ (ਫਲ) 
ਪੱਕਣ `ਤੇ ਉਸ ਦੀ ਜਿਵੇਂ ਰੂੰ”? ਉੱਡ ਜਾਂਦੀ ਹੈ (ਤਿਵੇਂ ਉਸ ਦਾ ਪੋਲ ਖੁੱਲ੍ਹ ਗਿਆ)” ॥੭॥ 


5। 53000 7800 5000 2 €0%॥ _?? ।੧੧001₹॥0੫60181.0। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਸ ਸੁਨਕੈ ਬੇਦੀ ਕੁਲਕੇਤਾ । ਬੈਠੇ ਤਹਿੰ ਤਿਯ ਵਹਿਰ ਨਿਕੇਤਾ। 
ਲੂਲਾ ਕਰ ਪਗ ਤੇ ਤਿਹ ਕਾਲਾ । ਆਯੋ ਇਕ ਅਵਿਲੋਕ ਦਯਾਲਾ ॥੮॥ 


ਦਰਸ਼ਨ ਦਰਸੇ ਭੇ ਪਦਪਾਨਾ । ਅਤਿ ਸੁੰਦਰ ਹੋਯੋ ਸਵਿਧਾਨਾਂ। 
ਹਾਥ ਬੰਦ ਸੋ ਖਰਾ ਅਗਾਰੀ?। ਹੋਇ ਦੀਨ? ਮੁਖ ਗਿਰਾ ਉਚਾਰੀ॥੯॥ 


“ਰਾਵਰ ਕੇ ਦਰਸ਼ਨ ਤਨ ਮੇਰਾ । ਭਾ ਅਰੋਗ ਦੁਖ“ ਕਟਜੋ ਘਨੇਰਾ। 
ਮੋ ਤੇ ਸੰਗ ਨ ਛੋਡਯੋ ਜਾਈ । ਰਾਖਹੁ ਅਬ ਅਪਨੀ ਸ਼ਰਨਾਈ2”॥੧੦॥ 


ਸੁਨ ਮੁਸ਼ਕਾਂਨੇ ਕ੍ਰਿਪਾ ਨਿਧਾਨਾ।ਤਿਹ ਸੋਂ ਇਸ ਬਿਧਿ ਬਚਨ ਬਖਾਨਾ। 
“ਨਗਰ ਬਿਖੈ ਬੂਝੇ ਜੇ ਕੋਊ।-- ਕਿਸ ਬਿਧਿ ਤੇਰੇ ਕਰ ਪਗ ਹੋਊ?--॥੧੧॥ 


ਕਹੀਐ -- ਸ਼ਹੁ ਸੋਹਾਗਣ ਦੀਨਾ।ਲੂਲੇ ਤੇ ਕਰ ਪਗ ਸ਼ੁਭ ਕੀਨਾ--। ` 
ਆਇਸੁ ਮਾਨ ਗੁਰੂ ਕੀ ਸੋਊ।ਗਯੋ ਨਗਰ,ਬੂਝੈ ਜੇ ਕੋਊ ॥੧੨॥ 

'ਲੂਲੇ£ ਤੈਂ ਕਰ ਪਗ ਕਿਤ ਪਾਏ?”। ਸੋ ਸੁਨ ਤਾਂਕੋ ਦੇਤ ਬਤਾਏ । 
“ਸ਼ਹੁ ਸੋਹਾਗਣਿ ਕਰੁਣਾ ਕੀਨੀ । ਦੇਹ ਅਰੋਗ ਤੁਰਤ ਕਰ ਦੀਨੀ” ॥੧੩॥ 


ਸੁਨਕੈ ਲੋਕਨ ਅਚਰਜ ਮਾਨਾ । ਸਗਲੇ ਪੁਰ ਤਿਨ ਕੀਨ ਪਯਾਨਾ। 
ਕਹਿਤ ਕਹਿਤ ਤਿਹ ਕੇ ਢਿਗ ਆਯੋ। ਸ਼ਹੁ ਸੋਹਾਗਣਿ ਜੌਨ ਕਹਾਯੋ ॥੧੪॥ 


ਸੁਨ ਕਰ ਬੂਝਤ “ਕਿਹ ਥਲ” ਸੋਊ?।ਜਾਂਹਿ ਤੋਰ ਦੁਖਦੀਨੋ ਖੋਊ”'। 
ਕਹੈ ਸੁ"ਚਲੋ ਮੋਰ ਤੁਮ ਸੰਗਾ। ਦਰਸਾਵੇਂ' ਜਿਹ ਕਿਯ ਦੁਖ ਭੰਗਾ”॥੧੫॥ 


ਸ਼ਹੁ ਸੋਹਾਗਣ ਅਚਰਜ _ਮਾਨਯੋ । ਦਰਸ਼ਨ ਕਰਨੇ ਹੇਤ ਲੁਭਾਨਯੋ?। 
ਸੰਗ ਚਲੋ ਸ੍ਰੀ ਗੁਰ ਢਿਗ ਆਏ। ਦ੍ਰੈ ਲੋਚਨ ਮਹਿਂ ਕਰੁਣਾ ਛਾਏ'? ॥੧੬॥ 


5।। 58000 8001 5010। । 61089. ੧81੧0॥੧੪8ਇ॥0੫੧॥600118.60।। 


ਲਿਐ 


5।। 53000 38000 50101 । ੬0੫9 


ਅਧਿਆਇ 38 ਬਾਲਗੁੰਦਾਈ ਦੇ ਟਿੱਲੇ ਜਾਣਾ 


ਇਹ ਸੁਣ ਕੇ ਬੇਦੀ ਕੁਲ ਦੇ ਨਿਸ਼ਾਨ ਗੁਰੂ ਜੀ ਉਸ ਬਿਰਧ ਔਰਤ ਦੇ ਘਰੋਂ ਬਾਹਰ ਜਾ ਬੈਠੇ । 
ਉਸੇ ਸਮੇਂ ਦਿਆਲੂ ਗੁਰੂ ਜੀ ਨੂੰ ਵੇਖ ਕੇ ਇੱਕ, ਹੱਥਾਂ ਅਤੇ ਪੈਰਾਂ ਤੋਂ ਲੂਲ੍ਹਾ ਆਦਮੀ ਉਥੇ ਆ 
ਗਿਆ। ॥੮॥ 


(ਗੁਰੂ ਜੀ ਦੇ) ਦਰਸ਼ਨ ਕਰਕੇ ਉਸ ਦੇ ਹੱਥ-ਪੈਰ ਠੀਕ ਹੋ ਗਏ । ਉਹ ਬਹੁਤ ਸੁੰਦਰ ਤੇ ਚੁਸਤਾ' 
ਬਣ ਗਿਆ। ਉਹ ਹੱਥ ਜੋੜ (ਗੁਰੂ ਜੀ ਦੇ) ਸਾਹਮਣੇ? ਖੜ੍ਹਾ ਹੋ ਗਿਆ ਅਤੇ ਨਿਮਾਣਾ” ਹੋ 
ਕੇ ਬੋਲਿਆ। ॥੮੯॥ 


“ਆਪ ਜੀ ਦੇ ਦਰਸ਼ਨ ਕਰਕੇ ਮੇਰਾ ਸਰੀਰ ਅਰੋਗ ਹੋ ਗਿਆ ਹੈ ਅਤੇ ਆਪ ਨੇ ਮੇਰਾ ਬਹੁਤ 
ਵੱਡਾ ਨਰਕ” ਕੱਟ ਦਿੱਤਾ ਹੈ। ਹੁਣ ਮੈਨੂੰ ਆਪਣੀ ਸ਼ਰਨ£ ਵਿੱਚ ਰੱਖ ਲਵੋ। ਮੇਰੇ ਕੋਲੋਂ ਤੁਹਾਡਾ 
ਸਾਥ ਛੱਡਿਆ ਨਹੀਂ ਜਾਵੇਗਾ। ” ॥੧੦॥ 


(ਉਸ ਦੀ ਗੱਲ ਸੁਣ ਕੇ) ਕਿਰਪਾ ਦੇ ਭੰਡਾਰ (ਗੁਰੂ ਜੀ) ਮੁਸਕਰਾਏ । ਉਸ ਨੂੰ ਇਸ ਪ੍ਰਕਾਰ 
ਆਖਿਆ, “ਜੇਕਰ ਨਗਰ ਵਿੱਚ ਤੈਨੂੰ ਕੋਈ ਪੁੱਛੇ - ਤੇਰੇ ਹੱਥ-ਪੈਰ ਕਿਸ ਤਰ੍ਰਾਂ ਠੀਕ ਹੋਏ 
ਹਨ ? ॥੧੧॥ 


ਕਹਿ ਦੇਵੀਂ -ਸ਼ਹੁ ਸੁਹਾਗਣ ਨੇ ਦਿੱਤੇ ਹਨ, ਜਿਸ ਨੇ ਮੇਰੇ ਲੂਲੇ ਲੰਗੜੇ ਦੇ ਹੱਥ-ਪੈਰ ਠੀਕ ਕੀਤੇ ਹਨ-। ' 
ਉਹ ਗੁਰੂ ਜੀ ਦੀ ਆਗਿਆ ਮੰਨ ਕੇ ਨਗਰ ਵਿੱਚ ਗਿਆ। ਜੇਕਰ ਉਸ ਨੂੰ ਕੋਈ ਪੁੱਛੇ ॥੧੨॥ 


“ਓਏ ਲੰਗੜੇ?! ਤੂੰ ਹੱਥ-ਪੈਰ ਕਿਵੇਂ ਪ੍ਰਾਪਤ ਕੀਤੇ ਹਨ? ' ਤਾਂ ਉਹ ਸੁਣ ਕੇ ਦੱਸ ਦਿੰਦਾ, 
“ਸ਼ਹੁ-ਸੁਹਾਗਣ ਨੇ ਮੇਰੇ ਤੇ ਕਿਰਪਾ ਕੀਤੀ ਹੈ। ਉਸ ਨੇ ਹੀ ਮੇਰਾ ਸਰੀਰ ਤੁਰੰਤ ਅਰੋਗ 
ਕਰ ਦਿੱਤਾ ਹੈ।” ॥੧੩॥ 


`ਲੋਕੀ' ਸੁਣ-ਸੁਣ ਕੇ ਹੈਰਾਨ ਹੁੰਦੇ। ਉਰ ਨ ਸਏ ਨਗਰ ਸਨ ਮਰ ਦਾਰ 


ਲਗਾਇਆ। `ਕਹਿੰਦਾ-ਕਹਿੰਦਾ ਉਹ ਉਸੇ ਵਿਅਕਤੀ ਕੋਲ ਪਹੁੰਚ ਗਿਆ ਜੋ (ਆਪਣੇ-ਆਪ 
ਨੂੰ) ਸ਼ਹੁ ਸੁਹਾਗਣ ਅਖਵਾਉਂਦਾ ਸੀ। ॥੧੪॥ 


(ਇਉਂ) ਸੁਣ ਕੇ ਉਹ (ਅਸਲੀ ਸ਼ਹੁ ਸੁਹਾਗਣ) ਪੁੱਛਣ ਲੱਗਿਆ, ' “ਉਹ (ਸ਼ਹੁ ਸੁਹਾਗਣ) ਕਿੱਥੇ” 
ਹੈ? ਜਿਸ ਨੇ ਤੇਰਾ ਦੁੱਖ-ਕਲੇਸ਼ ਮਿਟਾ ਦਿੱਤਾ ਹੈ। ” ਤਾਂ ਉਹ (ਲੂਲ੍ਹ) ਆਖਣ ਲੱਗਾ, “ਤੁਸੀਂ 
ਮੇਰੇ ਨਾਲ ਚੱਲੋ, ਮੈਂ ਦਿਖਾਵਾਂ, ਜਿਸ ਨੇ ਮੇਰਾ ਕਸ਼ਟ ਨਿਵਾਰਣ (ਦੂਰ) ਕੀਤਾ ਹੈ। ” ॥੧੫॥ 


ਸ਼ਹੁ ਸੁਹਾਗਣ ਨੂੰ ਹੈਰਾਨਗੀ ਹੋਈ। ਦਰਸ਼ਨ ਕਰਨ ਲਈ ਮਨ ਲਲਚਾਇਆ”। (ਲੂਲ੍ਹੇ ਨਾਲ) 


ਚੱਲ ਕੇ (ਦੋਵੇਂ) ਗੁਰੂ ਜੀ ਕੋਲ ਆਣ ਪੁੱਜੇ। ਉਨ੍ਹਾਂ (ਗੁਰੂ ਜੀ) ਦੇ ਦੋਵੇਂ ਨੇਤਰਾਂ ਤੇ ਕਿਰਪਾ 
ਦ੍ਰਿਸ਼ਟੀ ਛਾਈ? ਹੋਈ ਸੀ ॥੧੬॥ 


ਰੁ 
੧81੧01੪8ਇ॥0੫੧॥60118.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਸ਼ਹੁ ਸੋਹਾਗਣਿ ਦਰਸ ਕਰ ਜਾਨੇ-ਸੋ ਦਰਵੇਸ਼ । 
ਦਰਪਰ ਮੇਰੇ ਜੋ ਮੁਰੇ ਸੋ ਖ਼ੁਦਾਇ ਜਗਤੇਸ਼ ॥੧੭॥ 


ਚੌਪਈ 
ਮੋਰ ਪਖੰਡ ਤਜਾਵਨ ਆਯੋ --।ਇਸ ਬਿਧਿ ਜਾਨ ਚਰਨ ਲਪਟਾਯੋ। 
ਦੀਨ ਭਯੋ ਨ ਉਠਾਵਤ ਸੀਸਾ? । ਕਰਤ ਬਿਨੈ “ਤੁਮ ਹੋ ਜਗਤੀਸ਼ਾ॥੧੮॥ 


ਅਫਵਲ” ਗੁਨਹਿ£ ਕਰੋ ਅਬ ਮੇਰਾ । ਹੋ ਸਾਹਿਬ£, ਮੈਂ ਰਾਵਰ ਚੇਰਾ”। 
ਹੋਂ ਅਧਮੰ$ ਤੂੰ ਅਧਮ ਉਧਾਰਨ£ । ਭਾ ਅਵਤਾਰ ਜਗਤ ਕੋ ਤਾਰਨ॥੧੯॥ 


ਆਪ ਛਪਾਇ ਮੁਝੈ ਬਡਿਆਈ । ਤੁਮ ਦੇਵਤ'$ ਇਹ ਬਿਰਦ'' ਸਦਾਈ”। 
ਗੁਰੂ ਕਹੈ “ਐਸੇ ਅਬ ਜਾਨਹੁ । ਸ਼ਹੁ ਰਵਿਆ ਸਭ ਮਾਂਹਿ ਪਛਾਨਹੁ॥੨੦॥ 


ਦੋਹਰਾ 
ਸਭ ਕੌ ਦਰਸ਼ਨ ਦੀਜੀਏ ਸਭ ਕੌ ਦਰਸ਼ਨ ਲੇਹੁ । 
ਸਦਾ ਬੰਦਗੀ ਕੀਜੀਏ ਮਨ ਖ਼ੁਦਾਇ ਮੈਂ ਦੇਹੁ” ॥੨੧॥ 


ਚੌਪਈ 


ਮਾਨੇ ਹਿਤ ਸੋਂ ਗੁਰਕੇ ਬੈਨਾ। ਸੋ ਬਖਸ਼ਾਇ ਗਯੋ ਨਿਜ ਐਨਾ। 
ਭਯੋ ਮੁਰੀਦ ਗੁਰੂ ਕਾ ਸੋਈ।ਨਗਰ ਬਿਖੈ ਮਨਤਾ'? ਪੁਨਿ ਹੋਈ॥੨੨॥ 


ਲੂਲਾ ਕਹਿਤ ਭਯੋ ਸਭ ਥਾਏ'। 'ਸ਼ਹੁ ਸੋਹਾਗਣ ਤੇ ਪਗ ਪਾਏ” । 
ਸਰਬ ਲੋਕ ਤਬ ਨਿਸ਼ਚਾ ਕੀਨੋ।-- ਸ਼ਹੁ ਆਵਤ ਇਸ ਢਿਗ -- ਮਨ ਚੀਨੋ॥੨੩॥ 


ਪੁਨ ਝੰਡੇ ਰਾਖੇ ਨਿਜ ਥਾਨਾ। ਨੌਬਤ“ ਬਾਜਨ ਲਗੇ ਨਿਸ਼ਾਨਾ। 
ਲਗਨੇ ਲਗਕੋ ਬਡੋ ਤਹਿ' ਮੇਲਾ । ਚਹੁਦਿਸ ਤੇ ਤਬ ਹੋਇ ਸਕੇਲਾਂ? ॥੨੪॥ 


5।। 53000 38001 50101 ਹ। ੬0੫ ਰੀ ੧3101500੫੧)6011.60।। 


ਅਧਿਆਇ 38 ਬਾਲਗੂੰਦਾਈ ਦੇ ਟਿੱਲੇ ਜਾਣਾ 


ਦੋਹਰਾ 

ਸ਼ਹੁ ਸੁਹਾਗਣ ਨੇ (ਗੁਰੂ ਜੀ ਦੇ) ਦਰਸ਼ਨ ਕਰਕੇ ਜਾਣ ਲਿਆ -ਇਹ ਤਾਂ ਉਹੋ ਫ਼ਕੀਰ ਹਨ 
ਜੋ ਮੇਰੇ ਦਰਵਾਜ਼ੇ ਤੋਂ ਆਣ ਕੇ ਵਾਪਸ ਮੁੜੇ ਸਨ। ਇਹ ਤਾਂ ਜਗਤ ਦੇ ਮਾਲਕ? (ਗੁਰੂ ਜੀ) 
ਖ਼ੁਦਾ ਦਾ ਰੂਪ ਹੀ ਹਨ ॥੧੭॥ 


ਚੌਪਈ 

(ਉਹ ਤਾਂ) ਮੇਰਾ ਪਖੰਡ ਛੁਡਾਉਣ ਲਈ ਆਏ ਸਨ-। ਇਸ ਪ੍ਰਕਾਰ ਜਾਣ ਕੇ ਉਹ (ਗੁਚੂ ਜੀ 
ਦੇ) ਚਰਨ-ਕਮਲਾਂ ਨੂੰ ਲਿਪਟ ਗਿਆ। ਨਿਮਾਣਾ ਜਿਹਾ ਹੋ ਕੇ (ਆਪਣਾ) ਸਿਰ” ਉਪਰ ਹੀ ਨਾ 
ਚੁੱਕੇ। (ਸਗੋਂ) ਬੇਨਤੀ ਕਰੀ ਜਾਵੇ, “ਤੁਸੀਂ ਜਗਤ ਦੇ ਮਾਲਕ ਹੋ ॥੧੮॥ 


ਹੁਣ ਮੇਰਾ ਗੁਨਾਹਾਂ ਮੁਆਫ” ਕਰ ਦਿਉ। ਤੁਸੀਂ ਮਾਲਕ£ ਹੋ, ਮੈ ਦਾਸ (ਸੇਵਕ) ਹਾਂ। ਮੈਂ 
ਨੀਚ£ ਹਾਂ ਅਤੇ ਤੁਸੀਂ ਨੀਚਾਂ ਦੇ ਤਾਰਨਹਾਰ? ਹੋ। (ਤੁਸੀਂ) ਸੰਸਾਰ ਨੂੰ ਤਾਰਨ ਲਈ ਜਨਮ 
ਧਾਰਨ ਕੀਤਾ ਹੈ। ॥੧੯॥ 


ਤੁਸੀਂ (ਆਪਣਾ-ਆਪ?) ਛੁਪਾ ਕੇ ਮੈਨੂੰ ਵਡਿਆਈ ਦਿਵਾਈ ਹੈ। ਤੁਸੀਂ ਦਾਤੇ'? ਹੋ !ਇਹੋਂ 
ਤੁਹਾਡੀ ਮਰਯਾਦਾ? ਹੈ। ” ਗੁਰੂ ਜੀ ਨੇ ਆਖਿਆ, “ਹੁਣ ਇਹ ਜਾਣ ਲਵੋ ਕਿ ਪਰਮਾਤਮਾ 2 
ਸਾਰਿਆਂ ਵਿੱਚ ਸਮਾਇਆ ਹੋਇਆ ਹੈ। ॥੨੦॥ 

ਦੋਹਰਾ 

ਸਭਨਾਂ ਨੂੰ ਦਰਸ਼ਨ ਦਿਉ ਅਤੇ ਸਾਰਿਆਂ ਦੇ ਦੀਦਾਰ (ਵੀ) ਕਰੋ। ਮਨ ਨੂੰ ਖ਼ੁਦਾ ਵਿੱਚ ਲੀਨ 
ਕਰਕੇ ਹਮੇਸ਼ਾ ਉਸ ਪ੍ਰਭੂ ਦੀ ਭਗਤੀ ਕਰੋ। ” ॥੨੧॥ 


ਚੌਪਈ 

ਉਸ ਨੇ ਗੁਰੂ ਜੀ ਦੇ ਬਚਨਾਂ ਨੂੰ ਪ੍ਰੇਮ ਸਹਿਤ ਮੰਨ ਲਿਆ ਅਤੇ ਬਖ਼ਸ਼ਿਸ਼ ਪ੍ਰਾਪਤ ਕਰਕੇ ਆਪਣੇ 
ਟਿਕਾਣੇ (ਤੇ) ਚਲਾ ਗਿਆ। ਉਹ ਗੁਰੂ ਜੀ ਦਾ ਸੇਵਕ ਬਣ ਗਿਆ। ਉਸ ਨਗਰ ਵਿੱਚ ਫੇਰ 
ਉਸ ਦੀ ਮਾਨਤਾ” ਹੋਣ ਲੱਗ ਪਈ। ॥੨੨॥ 


(ਉਹ ਲੂਲ੍ਹਾ ਸਭ ਥਾਂਈਂ ਇਹੋ ਕਹਿੰਦਾ ਰਿਹਾ, ' ਮੈਂ ਸ਼ਹੂ ਸੁਹਾਗਣ (ਦੀ ਕਿਰਪਾ ਸਦਕਾ) ਪੈਰ 
ਪ੍ਰਾਪਤ ਕੀਤੇ ਹਨ। ” ਸਾਰੇ ਲੋਕਾਂ ਨੂੰ ਉਸ ਵੇਲੇ ਭਰੋਸਾ ਹੋ ਗਿਆ। ਮਨ ਵਿੱਚ ਸੋਚਿਆ -ਇਸ 
ਕੋਲ ਪਰਮੇਸ਼ਰ (ਭਾਵ ਸ਼ਹੁ) ਆਉਂਦਾ ਹੈ-। ॥੨੩॥ 


ਉਸ ਨੇ ਆਪਣੇ ਟਿਕਾਣੇ (ਡੇਰੇ) 'ਤੇ ਮੁੜ ਝੰਡੇ ਗੱਡ ਦਿੱਤੇ। ਨਿਸ਼ਾਨੀ ਵਜੋ ਨਗਾਰਾ“ ਫੇਰ 
ਵੱਜਣ ਲੱਗ ਪਿਆ । ਪਹਿਲਾਂ ਵਾਂਗ ਹੀ ਉੱਥੇ ਫੇਰ ਵੱਡਾ ਮੇਲਾ ਲੱਗਣ ਲੱਗ ਪਿਆ ਅਤੇ ਚਾਰੇ 
ਦਿਸ਼ਾਵਾਂ ਤੋਂ ਲੋਕ ਇਕੱਤਰ? ਹੁੰਦੇ। ॥੨੪॥ 


5।। 53000 38001 50101 ਹ। ੬0੫9 ਨ ੧3101500੫੧)6011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਲੋਕ ਪਰਸਪਰ ਸਬ ਕਹੈ' “ਭੂਲੇ ਨਿੰਦਾਂ ਉਚਾਰ । 
ਪੂਰਨ ਹੈ ਇਹ ਸੰਤ ਸੁਭ? ਸ਼ਹੁ ਆਵੈ ਜਿਸ ਦ੍ਰਾਰ॥ ੨੫॥ 


ਚੌਪਈ 
ਜਿਹ ਕੇ ਘਰ? ਲੂਲੇ ਪਗ ਪਾਏ” । ਇਸ ਬਿਧਿ ਕਹ ਬਹੁ ਭੇਟ ਚਢਾਏ । 
ਦੂਰ ਦੂਰ ਤੇ ਨਰ ਤਹਿੰ ਆਇ ।ਮਾਨਹਿਂ ਅੰਗ੍ਰਜ ਤੇ ਅਧਿਕਾਇ ॥੨੬॥ 


ਸ਼੍ਰੀ ਗੁਰ ਨਾਮ ਜਪਤ ਭਾ ਸੋਈ । ਯਾਂਤੇ ਪੂਜਾ ਬਹੁ ਜਗ ਹੋਈ। 
ਅਪਨੋ ਪੰਥ“ ਕਿਯੋ ਇਕ ਤਾਂਹੀ । ਬਾਂਧਤ ਜੇ ਘੁੰਗਰੂ ਪਗ ਮਾਂਹੀਂ ॥੨੭॥ 


ਗਰ ਮਹਿ ਮੌਰੀ? ਪਾਵਹਿ' ਸੋਇ । ਬੇਖ ਚਲੋ ਜਗ ਪਰਗਟ ਹੋਇ। 
ਇਸ ਬਿਧਿ ਕੀਨ ਕ੍ਰਿਤਾਰਥ ਤਾਂਹੀ। ਨਾਮ ਪਤਿਤ ਪਾਵਨ ਹੈ ਜਾਂਹੀ॥ ੨੮॥ 


_ਲ੨ 


ਦੋਹਰਾ 
ਸ੍ਰੀ ਗੁਰ ਨਾਨਕ ਤੇ ਬਿਨਾ ਕਰੈ ਕੌਨ ਅਸਕਾਜ । 
ਤਾਰੇ ਨਰ ਕਲਿਕਾਲਿ ਮੈਂ£ ਬਡੋ ਗਰੀਬਨਿਵਾਜ॥ ੨੯॥ 


ਚੌਪਈ 

ਤਹਿ ਤੇ ਗਮਨੇ ਗੁਰੂ ਅਗਾਰੀ । ਨਰਨ ਉਧਾਰਨ ਪਰਉਪਕਾਰੀ। 

ਜਹਿਂ ਟਿੱਲਾ ਹੈ ਬਾਲ ਗੁੰਦਾਈ'? । ਜੋਗੀ ਬਹੁਤ ਰਹਤਿ ਤਿਹ ਥਾਈ ॥੩੦॥ 
ਦੋਹਰਾ 

ਬਾਲ ਗੁੰਦਾਈ ਸਦਨ ਮਹਿ ਬਾਜਸਾਲਾ ਮਹਿ ਬਾਜਾ। 

ਏਕ ਖਜ਼ਾਨਾਂਨ ਚੀਰ ਕੋ ਪਰਉਪਕਾਰ ਕਿ ਕਾਜ ॥੩੧॥ 

ਚੌਪਈ 

ਉੱਤਮ ਭੋਜਨ ਸੋ ਬਨਵਾਵਹਿ । ਜੋ ਤਹਿੰ ਜਾਇ ਸਭਨ ਕੋ ਖ੍ਹਾਵਹਿ। 

ਸੁੰਦਰ ਮੰਦਰ ਮਹਿ ਬਿਸਰਾਮਾ । ਨਗਨ”? ਦੇਖ ਪਟ ਦੇ ਅਭਿਰਾਮਾ॥ ੩੨॥ 


5।। 53000 8001 50101 ਗ 6109 ੧3101500੫੧)60011.60।। 


ਅਧਿਆਇ 38 ਬਾਲਗੁੰਦਾਈ ਦੇ ਟਿੱਲੇ ਜਾਣਾ 


ਦੋਹਰਾ 
ਉਹ ਆਖਦੇ, “ਇਸ ਦੀ ਨਿੰਦਾ ਕਰਕੇ ਅਸੀਂ' ਬਹੁਤ ਭੁੱਲ ਕੀਤੀ ਹੈ। ਇਹ ਤਾਂ ਪਵਿੱਤਰ£ 
ਤੇ ਪੂਰਨ ਸੰਤ ਹੈ, ਜਿਸ ਦੇ ਦਰ 'ਤੇ ਪਰਮੇਸ਼ਰ ਆਉਂਦਾ ਹੈ। _॥੨੫॥ 


ਚੌਪਈ 

ਜਿਸ ਦੇ ਘਰੋਂ (ਦਰ ਤੋਂ) ਲੂਲ੍ਹੇ ਨੇ ਪੈਰ ਪ੍ਰਾਪਤ ਕੀਤੇ ਹਨ।” ਇਸ ਪ੍ਰਕਾਰ ਆਖਦੇ ਹੋਏ 
ਲੋਕੀਂ ਬਹੁਤ ਭੇਟਾਵਾਂ ਚੜ੍ਹਾਉਂਦੇ । ਉੱਥੇ ਦੂਰ-ਦੂਰ ਤੋਂ ਲੋਕ ਆਉਣ ਲੱਗ ਪਏ। ਪਹਿਲਾਂ ਨਾਲੋਂ 
ਵੀ ਬਹੁਤੀ ਮਾਨਤਾ ਹੋਣ ਲੌਂਗ ਪਈ। ॥੨੬॥ 


(ਉਹ) ਗੁਰੂ ਜੀ ਦਾ ਨਾਮ ਜਪਣ ਲੱਗ ਪਿਆ। ਇਸ ਕਰਕੇ ਸੰਸਾਰ ਵਿੱਚ ਉਸ ਦੀ ਬਹੁਤ ਪੂਜਾ 
ਹੋਣ ਲੱਗ ਪਈ । ਉਸ ਨੇ ਆਪਣਾ ਇੱਕ (ਵੱਖਰਾ) ਧਰਮ” ਚਲਾਇਆ, ਜੋ ਆਪਣੀ ਪਛਾਣ 
ਲਈ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਰੱਖਦੇ ਹਨ। ॥੨੭॥ 


(ਜੋ) ਗਲ ਵਿੱਚ ਮੌਲੀ? (ਦੀ ਅੱਟੀ) ਪਾ ਕੇ ਰੱਖਦੇ ਹਨ। ਇਸ ਲਿਬਾਸ (ਭੇਸ) ਦੇ ਪਹਿਨਣ 
ਕਰਕੇ ਉਨ੍ਹਾਂ ਦੀ ਜਗਤ ਵਿੱਚ ਬਹੁਤ ਮਾਨਤਾ ਹੋਈ। (ਗੁਰੂ ਜੀ ਨੇ) ਇਸ ਪ੍ਰਕਾਰ ਉਨ੍ਹਾਂ `ਤੇ 
ਮਿਹਰ ਦੀ ਨਜ਼ਰ ਕੀਤੀ । (ਇਸ ਲਈ) ਆਪ (ਗੁਰੂ ਜੀ) ਜੀ ਦਾ ਨਾਂ ਪਾਪੀਆਂ ਨੂੰ ਪਵਿੱਤਰ 
ਕਰਨ ਵਾਲਾ ਹੈ। ॥੨੮॥ 

ਦੋਹਰਾ 

ਗੁਰੂ ਨਾਨਕ ਜੀ ਤੋਂ ਬਿਨਾਂ ਪਰਉਪਕਾਰੀ-ਕੰਮ ਕੌਣ ਕਰਨ ਵਾਲਾ ਹੈ? ਦੀਨਾਂ 'ਤੇ ਦਇਆ 
ਕਰਨ ਵਾਲੇ (ਗੁਰੂ ਜੀ) ਨੇ ਕਲਜੁਗ ਵਿੱਚ5 ਬਹੁਤ ਜੀਵਾਂ ਦਾ ਉਧਾਰ ਕੀਤਾ। ॥੨੯॥ 


ਚੌਪਈ 
ਪਰਉਪਕਾਰ ਕਰਨ ਵਾਲੇ ਗੁਰੂ ਜੀ ਲੋਕਾਂ ਦਾ ਉਧਾਰ ਕਰਨ ਲਈ ਉਸ ਥਾਂ ਤੋਂ ਅਗਾਂਹ ਚੱਲ 
ਪਏ। ਜਿੱਥੇ “ਬਾਲ-ਗੁੰਦਾਈ` ਦਾ ਟਿੱਲਾ ਹੈ, ਉਥੇ ਬਹੁਤ ਜੋਗੀ ਰਹਿੰਦੇ ਸਨ। ॥੩੦॥ 


ਦੋਹਰਾ 
“ਬਾਲ-ਗੁੰਦਾਈ" ਦੇ ਡੇਰੇ ਦੇ ਤਬੇਲੇ” ਵਿੱਚ ਬਹੁਤ ਸਾਰੇ ਘੋੜੇ ਸਨ। ਪਰਉਪਕਾਰ ਦੇ ਵਾਸਤੇ 
ਉੱਥੇ ਕੱਪੜਿਆਂ ਦਾ ਇੱਕ ਭੰਡਾਰ” ਸੀ। ॥੩੧॥ 


ਚੌਪਈ 

ਉੱਥੇ ਬਹੁਤ ਸ੍ਰੇਸ਼ਟ ਭੋਜਨ ਬਣਵਾਇਆ ਜਾਂਦਾ ਸੀ, ਜਿਹੜਾ ਵੀ ਯਾਤਰੂ ਉੱਥੇ ਜਾਂਦਾ, ਸਭ 
ਨੂੰ ਹੀ ਖੁਆਇਆ ਜਾਂਦਾ ਸੀ । ਸੋਹਣੇ ਮੰਦਰ (ਮਹਿਲ) ਵਿੱਚ (ਉਸ) ਨੂੰ ਵਿਸਰਾਮ 
ਕਰਵਾਇਆ ਜਾਂਦਾ। ਨੰਗਾ? ਦੇਖ ਕੇ ਸੁੰਦਰ ਬਸਤਰ ਦਿੱਤੇ ਜਾਂਦੇ। ॥੩੨॥ 


5॥ 5800੫ 7800 5॥10। 2 00੫) 2੧॥0੫1੨॥0੫੧6%0੧81.0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪੰਥ ਚਲਤ ਸ਼੍ਰਮ ਜੋ ਹੁਇ ਜਾਵਹਿ । ਭੇਜ ਤੁਰੰਗ£ ਤਾਂਹਿ ਚਢਵਾਵਹਿ। 
ਨਿਤ ਉਪਕਾਰ ਕਰਨ ਅਭਿਲਾਖੀ। ਜਿਉ' ਅਵਨੀ? ਪਰ ਸਫਲਿਓ ਸਾਖੀ" ॥੩੩॥ 


ਤਿਹ ਡੇਰੇ ਕੇ ਜਾਇ ਸਮੀਪਾ । ਬੈਠ ਰਹੇ ਬੇਦੀ ਕੁਲਦੀਪਾ। 
ਬਾਲ ਗੁੰਦਾਈ ਜਬ ਸੁਧਿ ਹੋਈ।-- ਵਹਿਰ ਅਤੀਤ” ਬੈਠ ਰਹੇ ਦੋਈ॥੩੪॥ 


ਨਹੀ ਅਗਾਰੀ ਆਵਤ ਸੋਊ --।ਜੋਗੀ ਤਬਹਿ ਬੁਲਾਏ ਦੋਊ। 
ਕਹਯੋ ਤਿਨਹਿੰ ਕੋ “ਆਨਹੁ ਜਾਈ” । ਪਹੁੰਚੇ ਸੋ ਸ੍ਰੀ ਗੁਰ ਜਿਹ ਥਾਈਂ ॥੩੫॥ 


ਦੋਹਰਾ 
'ਚਲਹੁ ਅਤੀਤੋ ! ਉਠ ਅਬੈ ਬਾਲਗੁੰਦਾਈ ਥਾਂਨ। 
ਬੈਠਨ ਕੋ ਮੰਦਰ ਭਲੇ ਸੁਖ ਸੋਂ ਹੈ ਗੁਜਰਾਂਨ”।੩੬। 


ਸ੍ਰੀ ਪ੍ਰਭੁ ਕਹਯੋ “ਨ ਹਮ ਚਲ ਜਾਵਹਿਂ।ਜਹਿਂ' ਬੈਠਹਿਂ' ਤਹਿ' ਰੈਨ ਬਿਤਾਵਹਿਂ'। 
ਚਹੀਏ ਨਿਤ ਅਤੀਤ ਕੋ ਐਸੀ। ਆਇ ਜੁ ਬਨਹਿ ਬਿਤਾਵਹਿ ਤੈਸੀ” ॥੩੭॥ 


ਬਾਲਗੁੰਦਾਈ ਢਿਗ ਪੁਨਿ ਜਾਏ। ਜਾਇ ਬਤਾਯੋ 'ਨਹਿਂ ਸੋ ਆਏ”। 
ਇਉਂ ਸੁਨ ਆਪ ਤਹਾਂ ਚਲ ਆਯੋ । ਜਿਹ ਥਲ ਬੈਠਯੋ ਪ੍ਰਭੂ ਸੁਹਾਯੋ॥ ੩੮ ॥ 


ਆਦਰ ਯੁਤ ਮੁਖ ਬਚਨ ਉਚਾਰੇ। “ਚਲਹੁ ਅਤੀਤਹੁ ਸੰਗ ਹਮਾਰੇ। 
ਆਵਤ ਮੇਘ ਘਟਾ ਬਰਖਾਵਹਿ£। ਮੰਦਰ ਮਹਿ ਸੁਖ ਨਿਸਾ ਬਿਹਾਵਹਿ””॥੩੯॥ 


ਦੋਹਰਾ 
ਸ੍ਰੀ ਗੁਰ ਕਹੈ' “ਅਤੀਤ ਹਮ ਜੈਸੇ ਬਨ ਹੈ ਆਇ। 
ਦੁਖ ਸੁਖ ਸਮ ਉਰ ਜਾਨਕੈ ਸਮਾਂ ਦੇਤ ਗੁਜਰਾਇ ॥੪੦੮॥ 


ਚੌਪਈ 
ਕਹਿ ਕਹਿ ਮੰਦਰ ਖੋਜਤ ਫਿਰਹੀਂ । ਦੇਸ਼ ਬਿਦੇਸ਼ ਗਮਨ ਹਮ ਕਰਹੀਂ'। 
ਜਹਿੰ ਬੈਸਹਿਂ ਤਹਿ' ਦੇਤ ਬਿਤਾਇ । ਹਮਰੋ ਮਤਾ ਸਦਾ ਇਹ ਭਾਇ?”॥੪੧॥ 


5।। 53000 8001 5001 6031 ੧3101500੫੧)6001੧.60।। 


ਅਧਿਆਇ 38 ਬਾਲਗੁੰਦਾਈ ਦੇ ਟਿੱਲੋਂ ਜਾਣਾ 


ਜੇਕਰ ਰਾਹ ਚੱਲਦਿਆਂ ਕੋਈ (ਰਾਹੀ) ਥੱਕ ਜਾਂਦਾ ਤਾਂ ਘੋੜੇ? ਭੇਜ ਕੇ ਉਸ ਨੂੰ (ਉੱਪਰ) 
ਚੜ੍ਹਵਾ ਕੇ ਲਿਆਂਦਾ ਜਾਂਦਾ। ਉਨ੍ਹਾਂ ਨੂੰ ਹਮੇਸ਼ਾ ਨੇਕੀ ਕਰਨ ਦੀ ਚਾਹ ਬਣੀ ਰਹਿੰਦੀ, ਜਿਵੈੱ 
ਧਰਤੀ? ਉੱਤੇ ਬਿਰਛ'" ਨੂੰ (ਫਲ ਦੇਣ ਦੀ) ਇੱਛਾ ਬਣੀ ਰਹਿੰਦੀ ਹੈ ॥੩੩॥ 


ਉਸ ਡੇਰੇ ਦੇ ਕੋਲ ਬੇਦੀ-ਕੁਲ ਦੇ ਨਿਸ਼ਾਨ (ਗੁਰੂ ਜੀ) ਜਾ ਕੇ ਬੈਠ ਗਏ । ਜਦੋਂ ਬਾਲ-ਗੁੰਦਾਈ 
ਨੂੰ ਇਹ ਖਬਰ ਮਿਲੀ -ਦੋ ਸਾਧੂ? ਬਾਹਰ ਬੈਠੇ ਹੋਏ ਹਨ। ॥੩੪॥ 


ਉਹੀ (ਸਾਧੂ ਆਪਣੇ-ਆਪ) ਅੱਗੇ ਨਹੀਂ ਆਉਂਦੇ-। ਉਸ ਵੇਲੇ ਬਾਲ-ਗੁੰਦਾਈ ਨੇ ਦੇ ਜੋਗੀ 
ਬੁਲਵਾਏ । ਉਨ੍ਹਾਂ ਨੂੰ ਆਖਿਆ, “ਦੋਨਾਂ ਸਾਧੂਆਂ ਨੂੰ ਲੈ ਕੇ ਆਉ। ” (ਉਹ ਜੋਗੀ) ਜਿਥੇ ਗੁਰੂ 
ਜੀ ਸਨ, ਉੱਥੇ ਜਾ ਪਹੁੰਚੇ। ॥੩੫॥ 


ਦੋਹਰਾ 
(ਜੋਗੀਆਂ ਨੇ ਆਖਿਆ), “ਹੇ ਸੰਤੋ! ਹੁਣੇ ਉੱਠ ਕੇ ਬਾਲ-ਗੁੰਦਾਈ ਦੇ ਡੇਰੇ ਚੱਲੋ। (ਉੱਥੈ) 
ਬੇਠਣ ਲਈ ਸੁੰਦਰ ਸਥਾਨ ਮਿਲੇਗਾ ਅਤੇ ਸੁੱਖਾਂ ਨਾਲ ਸਮਾਂ ਗੁਜ਼ਰੇਗਾ। ' ॥੩੬॥ 


ਚੌਪਈ 
ਗੁਰੂ ਜੀ ਨੇ ਕਿਹਾ, “ਅਸੀਂ ਨਹੀਂ ਜਾਵਾਂਗੇ। ਅਸੀਂ ਇੱਥੇ ਬੈਠੇ ਹੀ ਰਾਤ ਕੱਟਾਂਗੇ। ਸਾਧੂ ਨੂੰ ਇੰਜ 


ਹੀ ਕਰਨਾ ਚਾਹੀਦਾ ਹੈ, ਜਿਵੇਂ' ਵੀ ਹੋਵੇ, ਉਵੇਂ ਹੀ ਬਤੀਤ ਕਰਨਾ ਚਾਹੀਦਾ ਹੈ” ॥੩੭॥ 


(ਜੋਗੀ) ਫੇਰ ਬਾਲ-ਗੁੰਦਾਈ ਕੋਲ ਵਾਪਸ ਆ ਗਏ ਅਤੇ ਜਾ ਕੇ ਦੱਸਿਆ, “ਉਹ ਫ਼ਕੀਰ 
ਨਹੀਂ ਆਉਂਦੇ। ” ਇਹ ਸੁਣਕੇ ਉਹ ਬਾਲ-ਗੁੰਦਾਈ ਆਪ ਉੱਥੇ ਚੱਲ ਕੇ ਆ ਗਿਆ, ਜਿਸ 
ਥਾਂ `ਤੇ ਗੁਰੂ ਜੀ ਸਸ਼ੋਭਿਤ ਸਨ। ॥੩੮॥ 


ਬਾਲ-ਗੁੰਦਾਈ ਨੇ ਆਦਰ ਨਾਲ ਬੇਨਤੀ ਕੀਤੀ, “ਹੇ ਸੰਤੋ ! ਸਾਡੇ ਨਾਲ ਚੱਲੋ। ਬਹੁਤ ਬੱਦਲ 
ਚੜ੍ਹੇ ਹਨ ਮੀਂਹ ਵਰਸਾਉਣਗੇ£ । ਡੇਰੇ ਵਿੱਚ ਅਰਾਮ ਨਾਲ ਰਾਤ ਗੁਜ਼ਾਰੋ”।” ॥੩੯॥ 
ਦੋਹਰਾ 

ਗੁਰੂ ਜੀ ਨੇ ਆਖਿਆ, “ਅਸੀਂ ਤਿਆਗੀ (ਸਾਧੂ) ਹਾਂ। ਜਿਵੇਂ ਵੀ ਬਣੇ, ਉਸੇ ਤਰਾਂ ਹਿਰਦੇ 
ਵਿੱਚ ਦੁੱਖ-ਸੁੱਖ ਸਮਾਨ (ਬਰਾਬਰ) ਜਾਣ ਕੇ ਸਮਾਂ ਗੁਜ਼ਾਰ ਲੈਂਦੇ ਹਾਂ। ॥੪੦॥ 


ਚੌਪਈ 

ਕਿੱਥੇ-ਕਿੱਥੇ ਨਿਵਾਸ ਸਥਾਨ ਲੱਭਦੇ ਫਿਰੀਏ, (ਸਾਡਾ ਕੰਮ ਤਾਂ) ਦੇਸ਼-ਵਿਦੇਸ਼ ਵਿੱਚ ਘੁੰਮਣਾ- 
ਫਿਰਨਾ ਹੈ । ਜਿੱਥੇ ਵੀ ਬੈਠ ਗਏ, ਉੱਥੇ (ਸਮਾਂ) ਗੁਜ਼ਾਰ ਲਈਦਾ ਹੈ। ਇਸ ਤਰਾਂ ਦਾ 
ਵਿਚਾਰ£ ਸਾਨੂੰ ਸਦਾ ਚੰਗਾ? ਲੱਗਦਾ ਹੈ। ” ॥੪੧॥ ਰ੍ 


5॥ 300੫ 38001 3000੧ 2 ੬08 __ ”” ।੧੧੧0॥੫00੫9%0160। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਬਾਲਗੁੰਦਾਈ ਬਚਨ ਅਲਾਯਾ। “ਪੁਰਖ ਅਲੇਖ ਕਰਹਿ ਜੋ ਦਾਯਾ”। 
ਦੇਵਹਿ ਜਬ ਸਮਾਜ ਸੁਖਦਾਇ?। ਨਹੀਂ ਨਿਰਾਦਰ ਤਿਨ ਬਨਿ ਆਇ॥੪੨॥ 


ਸਰਬ ਨਿਰੰਜਨ” ਕੇਰ ਪਦਾਰਥ । ਭਲੀ ਬਾਤ ਕਰਨਾ ਪਰਸ੍ਰਾਰਥ?”। 
ਇਸ ਪ੍ਰਕਾਰ ਕਹਿ ਬਾਲਗੁੰਦਾਈ । ਲੇਕਰ ਸੰਗ ਚਲਯੋ ਸੁਖਦਾਈ ॥੪੩॥ 


ਦੋਹਰਾ 
ਨੀਕੇ ਘਰ ਮਹਿ' ਜਾਇਕੈ ਕੀਨੋ ਬਚਨ ਬਖਾਨ। 
“ਦੇਖਹੁ ਸੁਭ ਇਸਥਾਨ ਇਹ ਭਲੋ ਹੋਇ ਗੁਜ਼ਰਾਨ॥੪੪॥ 


ਚੌਪਈ 
ਸ੍ਰੀ ਗੁਰ ਕਹਯੋ ਤਾਂਹਿ ਕੇ ਸੰਗਾ ।ਕਯਾ ਦੇਖਉ ਨ੍ਰਿਪਲੀਲਾ= ਰੰਗਾ”। 
ਬਸਤ੍ਰ ਕੋਸ਼ ਕੋ ਜਬੈ ਦਿਖਾਯੋ।ਭਾਂਤਿ ਭਾਂਤਿ ਕੋ ਰੰਗ ਸੁਹਾਯੋ॥੪੫॥ 


ਬਹੁਰੋ ਬਚਨ ਭਨਯੋ ਗੁਨਖਾਨੀ । “ਸਰਬ ਰਾਜ ਲੀਲਾ ਹਮ ਜਾਨੀ”। 
ਬਾਜਸਾਲ ਮਹਿ? ਜਬ ਲੇ ਗਯੋ । ਭਲੇ ਤੁਰੰਗ ਦਿਖਾਵਤ ਭਯੋ ॥੪੬॥ 


ਗੁਰੂ ਕਹੈ' “ਸੁਨ ਬਾਲ ਗੁੰਦਾਈ। ਏਹ ਲੀਲਾ ਰਾਜਨ ਬਨਿ ਆਈ। 
ਹੈ ਅਤੀਤ ਸਭ ਤਜੈ ਸਮਾਜਾ। ਇਨਹਿਂ ਬਿਲੋਕਨ ਕਯਾ ਹਮ ਕਾਜਾ॥੪੭॥ 


ਆਤਮ ਗਯਾਨ ਮਾਨ£ ਬਿਨ ਹੋਨਾ।ਸਿਮਰਨ ਨਾਮ ਸੰਤ ਧਨ ਭੌਨਾ””। 
ਹਮ ਤੁਮ ਕੋ ਸੋ ਦੇਖਨ ਚਹੀਏ ।ਜਿਹ ਜੋ ਪਾਇ ਪਰਮ ਸੁਖ ਲਹੀਏ ॥੪੮॥ 


ਚਹਿਨ ਪਦਾਰਥ ਕੋ ਜੋ ਹੋਊ । ਇਨਤੇ ਲਖਹੂ ਬਿਰੋਧੀ ਸੋਊ”। 
ਸੁਨਕੈ ਅਚਰਜ ਮਨ ਮਹਿ ਮਾਨਾ। ਬਾਲਗੁੰਦਾਈ ਬਚਨ ਬਖਾਨਾ॥੪੯॥ 


ਦੋਹਰਾ 
“ਕਹਉ ਅਤੀਤਉ! ਨਾਮ ਨਿਜ,ਕਿਤ ਆਏ ਕਿਤ ਜਾਇ?। 


ਊਤਮ ਬੇਖ ਸਰੀਰ ਮਹਿ ਹੈ ਸੁਭ ਤੋਰ ਸੁਭਾਇ” ॥੫੦॥ 


5। 53000 2800 500। 3 10੫” ੧3110੧15॥0੫॥6%01&1.60।। 


ਅਧਿਆਇ 38 ਬਾਲਗੁੰਦਾਈ ਦੇ ਟਿੱਲੇ ਜਾਣਾ 


“'ਬਾਲ-ਗੁੰਦਾਈ`” ਨੇ ਆਖਿਆ, “ਜੋ ਅਣਗਿਣਤ ਲੋਕ ਦਾਨ' ਕਰਦੇ ਹਨ ਅਤੇ ਜਿਸ ਵੇਲੇ 
ਸੁਭਾਵਕ ਸਮਾਜ ਵਲੋਂ ਕੋਈ ਸੁੱਖ ਪ੍ਰਾਪਤ ਹੋਵੇ। ਉਸ ਦਾ ਨਿਰਾਦਰ ਕਰਨਾ ਯੋਗ ਨਹੀਂ। ॥੪੨॥ 


ਸਾਰੇ ਹੀ ਪਦਾਰਥ ਪਰਮੇਸ਼ਰ£ ਦੇ ਦਿੱਤੇ ਹੋਏ ਹਨ, (ਉਨ੍ਹਾਂ ਨਾਲ) ਪਰਉਪਕਾਰ” ਕਰਨਾ ਚੰਗੀ 
ਗੱਲ ਹੈ। “ਬਾਲ ਗੁੰਦਾਈ” ਇਸ ਪ੍ਰਕਾਰ ਆਖ ਕੇ ਸੁੱਖਾਂ ਦੇ ਦਾਤੇ (ਗੁਰੂ ਜੀ) ਨੂੰ ਆਪਣੇ 
ਨਾਲ ਡੇਰੇ ਵਿੱਚ ਲੈ ਕੇ ਚੱਲ ਪਿਆ। ॥੪੩॥ 

ਦੋਹਰਾ 

ਸੁੰਦਰ ਘਰ ਵਿੱਚ ਜਾ ਕੇ ਬਾਲ-ਗੁੰਦਾਈ ਨੇ ਆਖਿਆ, “ਦੇਖੋ, ਇਹ ਪਵਿੱਤਰ ਸਥਾਨ ਹੈ, 
ਇੱਥੇ ਚੰਗੀ ਤਰਾਂ ਨਾਲ ਨਿਰਬਾਹ” ਹੋ ਜਾਵੇਗਾ।” ॥੪੪॥ 


ਚੌਪਈ 

ਗੁਰੂ ਜੀ ਨੇ ਉਸ ਨੂੰ ਆਖਿਆ, “ਕੀ ਵੇਖਾਂ (ਇਹ ਤਾਂ) ਪਾਤਸ਼ਾਹੀ-ਲੀਲ੍ਹਾੰ ਦੇ ਰੰਗ ਹਨ। ” 
ਜਦੋਂ ਕੱਪੜਿਆਂ ਦਾ ਭੰਡਾਰ ਦਿਖਾਇਆ, ਤਾਂ (ਉਸ ਵਿੱਚ) ਭਾਂਤ-ਭਾਂਤ ਦੇ ਰੰਗ ਸੁਹਾ ਰਹੇ 
ਸਨ। ॥੪੫॥ 


ਫੇਰ ਗੁਣਾਂ ਦੀ ਖਾਣ (ਗੁਰੂ ਜੀ) ਨੇ ਆਖਿਆ, “ਇਹ ਸਾਰੀ ਹੀ ਰਾਜ-ਲੀਲ੍ਹਾ ਹੈ, ਅਸੀਂ ਜਾਣ 
ਲਿਆ ਹੈ। ” ਜਦੋਂ ਤਬੇਲੇ ਵਿੱਚ ਲਿਜਾ ਕੇ ਵਧੀਆ ਕਿਸਮ ਦੇ ਘੋੜੇ ਦਿਖਾਏ। ॥੪੬॥ 


ਤਾਂ ਗੁਰੂ ਜੀ ਕਹਿਣ ਲੱਗੇ, “ਬਾਲ-ਗੁੰਦਾਈ! ਸੁਣੋ, ਇਹ ਕੌਤਕ ਤਾਂ ਬਾਦਸ਼ਾਹਾਂ ਨੂੰ ਸੋਭਦੇ 
ਹਨ। (ਜਿਨ੍ਹਾਂ ਨੇ) ਤਿਆਗੀ ਹੋ ਕੇ ਸਾਰਾ ਸਮਾਜ ਤਿਆਗ ਦਿੱਤਾ ਹੋਵੇ, ਫੇਰ (ਭਲਾ) ਸਾਡਾ 
ਇਨ੍ਹਾਂ ਨੂੰ ਵੇਖਣ ਦਾ ਕੀ ਕੰਮ ਹੈ? ॥੪੭॥ 


ਆਤਮ-ਗਿਆਨ ਦੀ (ਪ੍ਰਾਪਤੀ) ਹੰਕਾਰ£ ਤੋ ਮੁਕਤ ਹੋ ਕੇ ਹੀ ਹੁੰਦੀ ਹੈ। (ਪ੍ਰਭੂ ਦੇ) ਨਾਮ ਦਾ 
ਸਿਮਰਨ ਹੀ ਸੰਤਾਂ ਦਾ ਘਰਾ ਅਤੇ ਧਨ-ਪਦਾਰਥ ਹਨ। ਸਾਨੂੰ-ਤੁਹਾਨੂੰ ਤਾਂ ਉਹੋ ਹੀ ਵੇਖਣਾ 
ਚਾਹੀਦਾ ਹੈ, ਜਿਸ ਨੂੰ ਪਾ ਕੇ ਪਰਮ-ਸੁੱਖ ਦੀ ਪ੍ਰਾਪਤੀ ਹੁੰਦੀ ਹੈ। ॥੪੮॥ 


ਜਿਹੜਾ (ਜੀਵ) ਪਦਾਰਥਾਂ ਦੀ ਇੱਛਾ ਕਰਦਾ ਹੈ, ਉਸ ਨੂੰ ਇਨ੍ਹਾਂ ਦਾ ਵਿਰੋਧੀ ਸਮਝੋ। ” “ਬਾਲ 
ਗੁੰਦਾਈ ਨੇ ਇਹ ਸੁਣ ਕੇ ਚਿੱਤ ਵਿੱਚ ਹੈਰਾਨੀ ਮੰਨੀ ਅਤੇ ਆਖਿਆ। ॥੪੯॥ 

ਦੋਹਰਾ 

“ਹੇ ਤਿਆਗੀ ਪੁਰਖੋ ! ਆਪਣਾ ਨਾਂ ਦੱਸੇ। ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਹੈ? ਤੁਹਾਡੇ ਸਰੀਰ 
`ਤੇ ਬਹੁਤ ਸ੍ਰੇਸ਼ਟ ਲਿਬਾਸ ਹੈ ਅਤੇ ਉੱਤਮ ਸੁਭਾਅ ਵਾਲੇ ਹੋ। ” ॥੫੦॥ 


5।। 53000 38000 50101 ਹ। ੬099 ੧3101500੫੧)6011.60।। 


265 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
“ਨਾਨਕ ਨਿਰ੍ਰੱਕਾਰੀ ਮਮ ਨਾਇ! । ਇਹ ਕੋ ਬਾਲਾ ਲੋਕ ਅਲਾਇ'”। 
ਸੁਨਕੋ ਨਾਮ ਜਬ ਬਾਲਗੁੰਦਾਈ । ਬੰਦਨ ਕੀਨ ਭਾਉ ਅਧਿਕਾਈ॥ ੫੧॥ 


“ਅਬ ਜਾਂਨੇ ਸ੍ਰੀ ਨਾਨਕ ਸੋਈ।ਚਰਚਾ ਸਿੱਧਨ ਸੋ ਜਿਹ ਹੋਈ। 
ਤੁਮ ਤੋ ਕਲਾਵਾਨ£ ਮਤਿਵਾਨਾ। ਇਕ ਉੱਤਰ ਮੁਝ ਦੇਹੁ ਸੁਜਾਨਾ॥੫੨॥ 


ਬੈਠੇ ਆਪ ਵਹਿਰ ਜਿਹ ਥਾਈਂ । ਸੁਖ ਸੋਂ ਬਿਤੈ ਕਿ ਦੁਖ ਤਹਿਂ ਪਾਈਂ। 
ਅਬ ਸੁਭ ਮੰਦਰ ਮਾਂਹੀ ਆਏ।ਜਹਿ' ਸਗਰੋ ਸ਼ਰਮ ਜਾਇ ਬਿਲਾਏ” ॥੫੩॥ 


ਦੋਹਰਾ 
ਗੁਰੂ ਭਨਯੋ “ਬੈਠੇ ਜਹਾਂ ਹੋਤ ਜਾਤ ਗੁਜਰਾਂਨ । 
ਜੇ ਫਕੀਰ,ਖੋਜੈਂ ਕਹਾਂ ਮੰਦਰ ਨੀਕੇ ਥਾਨ” ॥੫੪॥ 


ਚੌਪਈ 


ਪੁਨ ਕਹਿ 'ਮੁਝਕੋ ਕਿਉਂ ਨ ਬਤਾਵਤ? । ਸੁਖ ਗੁਜਰਤ ਕੈ ਕਸ਼ਟ ਬਿਤਾਵਤ?”। 
ਗੁਰੂ ਕਹੈ “ਗੁਜਰਤ ਦੁਖ ਸੰਗ । ਆਇ ਹੁਤੀ ਜਬ ਘਟਾ? ਉਮੰਗ”॥੫੫॥ 


ਪੁਨ ਆਪਨ ਕਰ ਮੈਂ' ਲੇ ਸਾਕ । ਭਖਰੇ$ ਕੀ ਰੋਟੀ,ਕਹਿ ਵਾਕ । 
“ਇਸ ਪੁਕਾਰ ਕੋ ਮੋਰ ਅਹਾਰਾ ।ਲਖਹੁ ਪਦਾਰਥ ਪਰਉਪਕਾਰਾ ॥੫੬॥ 


ਕਬ ਹੋਂ ਕਰੋ ਨ ਅੰਗੀਕਾਰਾ” । ਸਬ ਰਾਖੇ ਮੈਂ ਹਿਤ ਉਪਕਾਰਾ। 
ਅਨਿਕ ਲੋਕ ਸੁਖ ਪਾਵਹਿ ਆਈ । ਮਾਰਗ ਸ਼੍ਰਮ ਕੋ ਦੇਹਿ ਬਿਲਾਈ$"॥੫੭॥ 


ਇਸ ਪੁਕਾਰ ਕੀ ਸੁਨ ਕਰ ਬਾਨੀ । ਅਧਿਕ ਪ੍ਰਸੰਸਾ ਗੁਰੂ ਬਖਾਨੀ। 

“ਸਰਬ ਜੋਗੀਯਨ£ ਕੇਰ ਮਝਾਰੀ । ਉੱਤਮ ਤੁਮ ਚਿਤ ਮਤਿ ਉਪਕਾਰੀ” ॥੫੮ ॥ 
ਏਕ ਨਿਸਾ ਬਸ ਕਰ ਤਿਹ ਥਾਨਾ । ਭੋਰ ਹੋਤ ਗੁਰ ਕੀਨ ਪਯਾਨਾ। 

ਪੁਨ ਸਲਕੋਟ'? ਬਿਖੈ ਚਲ ਆਏ । ਮੁਝ ਸੋਂ ਐਸੇ ਬਚਨ ਅਲਾਏ ॥੫੯॥ 


5।। 58000 ਹ800( 5॥0। 3 €00%)”%$ __।1੧੧011500੫੧601300।। 


ਅਧਿਆਇ 38 ਬਾਲਗੁੰਦਾਈ ਦੇ ਟਿੱਲੇ ਜਾਣਾ 


ਚੌਪਈ 
(ਗੁਰੂ ਜੀ ਬੋਲੇ), “ਮੇਰਾ ਨਾਂ' ਨਾਨਕ ਨਿਰੰਕਾਰੀ ਹੈ। ਇਸ ਨੂੰ ਲੋਕੀ ਬਾਲਾ ਆਖਦੇ ਹਨ। ” 
ਜਿਸ ਵੇਲੇ ਬਾਲ-ਗੁੰਦਾਈ ਨੇ ਨਾਂ ਸੁਣਿਆ ਤਾਂ ਬਹੁਤ ਸ਼ਰਧਾ ਸਹਿਤ ਨਮਸਕਾਰ ਕੀਤਾ। ॥੫੧॥ 


(ਅਤੇ ਬੋਲਿਆ) “ਹੁਣ ਜਾਣਿਆ ਕਿ ਇਹ ਉਹੋ ਨਾਨਕ ਜੀ ਹਨ, ਜਿਨ੍ਹਾਂ ਦੀ ਸਿੱਧਾਂ ਨਾਲ 
ਚਰਚਾ ਹੋਈ ਸੀ। ਤੁਸੀਂ ਤਾਂ ਬੁੱਧੀਵਾਨ ਅਤੇ ਸ਼ਕਤੀਆਂ? ਦੇ ਮਾਲਕ ਹੋ। ਹੇ ਉਤਮ ਗਿਆਨ 
ਵਾਲਿਓ! ਮੇਰੀ ਇੱਕ ਗੱਲ ਦਾ ਜਵਾਬ ਦੇਵੇ। ॥੫੨॥ 


ਤੁਸੀਂ' ਜਿਥੇ ਬਾਹਰ ਬੈਠੇ ਸੀ, ਉੱਥੇ ਸੁੱਖ ਬਤੀਤ ਕੀਤਾ ਸੀ ਜਾਂ ਦੁੱਖ ਪਾ ਰਹੇ ਸੀ। ਹੁਣ (ਸਾਡੇ) 
ਸੋਹਣੇ ਡੇਰੇ ਵਿੱਚ ਆਏ ਹੋ, ਜਿੱਥੇ ਸਾਰਾ ਥਕੇਵਾਂ ਦੂਰ ਹੋ ਜਾਵੇਗਾ। ” ॥੫੩॥ 


ਦੋਹਰਾ 

ਗੁਰੂ ਜੀ ਨੇ ਦੱਸਿਆ, “ਜਿੱਥੇ ਬੈਠ ਜਾਈਦਾ, ਉੱਥੇ ਹੀ ਗੁਜ਼ਾਰਾ ਹੋ ਜਾਂਦਾ ਹੈ। ਜੋ ਦਰਵੇਸ਼ ਹਨ, 
ਉਥੇ ਕਿੱਥੇ ਰਹਿਣ ਲਈ ਸੋਹਣੇ ਮਹਲ (ਮੰਦਰ) ਦੀ ਭਾਲ ਕਰਦੇ ਹਨ?” ॥੫੪॥ 
ਚੌਪਈ 

(ਬਾਲ ਗੁੰਦਾਈ ਨੇ) ਫੇਰ ਕਿਹਾ, “(ਤੁਸੀਂ) ਮੈਨੂੰ ਕਿਉ' ਨਹੀਂ ਦੱਸਦੇ? ਕੀ (ਹੁਣ ਤੁਸੀਂ ਸਮਾਂ) 
ਸੁੱਖਾਂ 'ਚ ਗੁਜ਼ਾਰ ਰਹੇ ਹੋ ਜਾਂ ਦੁੱਖਾਂ ਵਿੱਚ?” ਗੁਰੂ ਜੀ ਨੇ ਕਿਹਾ, “ਜਦੋਂ ਅਨੰਦ” ਦੀਆਂ 
ਲਹਿਰਾਂ ਦੇ ਬੱਦਲ? ਚੜ੍ਹੇ ਹੁੰਦੇ ਹਨ, ਤਦੋਂ ਦੁੱਖਾਂ ਵਿੱਚ ਗੁਜ਼ਰਦੀ ਹੈ” ॥੫੫॥ 

ਫੇਰ ਆਪਣੇ ਹੱਥ ਵਿੱਚ ਸਾਗ£ ਅਤੇ ਭੱਖੜੇ$ ਦੀ ਰੋਟੀ ਫੜ ਢੇ (ਬਾਲ-ਗੁੰਦਾਈ) ਆਖਣ 
ਲੱਗਿਆ, “ਮੇਰਾ ਤਾਂ ਇਸ ਪ੍ਰਕਾਰ ਦਾ ਭੋਜਨ ਹੈ। ਜੋ ਤੁਸੀਂ ਪਦਾਰਥ (ਡੇਰੇ ਵਿੱਚ) ਵੇਖਦੇ ਹੋ, 
ਇਹ ਤਾਂ ਕੇਵਲ ਪਰਉਪਕਾਰਾਂ ਵਾਸਤੇ (ਹੀ) ਹਨ। ॥੫੬॥ 

ਮੈਂ ਇਨ੍ਹਾਂ (ਚੰਗੇ ਭੋਜਨਾਂ) ਨੂੰ ਕਦੇ ਵੀ ਨਹੀਂ ਛਕਿਆ”। ਇਹ ਸਾਰੇ (ਲੋਕਾਂ ਦੋ) ਉਪਕਾਰ 
ਵਾਸਤੇ ਹੀ ਰੱਖੇ ਹੋਏ ਹਨ। ਅਨੇਕਾਂ ਲੋਕ (ਇੱਥੇ) ਆ ਕੇ ਸੁੱਖ ਮਾਣਦੇ ਹਨ ਅਤੇ (ਜਿਨ੍ਹਾਂ 
ਦੇ) ਰਸਤੇ ਦੀ ਥਕਾਵਟ (ਡੇਰੇ ਵਿੱਚ ਠਹਿਰਣ ਕਾਰਨ) ਮਿਟਾਦਿੰਦੇ ਹਨ। ” ॥੫੭॥ 


ਇਸ ਤਰਾਂ ਬਾਲ-ਗੁੰਦਾਈ ਦੀ ਗੱਲ ਸੁਣ ਕੇ ਗੁਰੂ ਜੀ ਨੇ ਉਸ ਦੀ ਬੜੀ ਪਰਸੰਸਾ ਕੀਤੀ, “ਤੁਸੀਂ 
ਸਾਰੇ ਜੋਗੀਆਂ? ਤੋਂ ਮਨ ਅਤੇ ਬੁੱਧੀ ਵਿੱਚ ਉਪਕਾਰੀ ਹੋਣ ਕਰਕੇ ਬਹੁਤ ਉੱਤਮ ਹੋ। ” ॥੫੮॥ 


ਉਸ ਡੇਰੇ ਵਿੱਚ ਇੱਕ ਰਾਤ ਵਿਸਰਾਮ ਕਰਕੇ ਗੁਰੂ ਜੀ ਨੇ ਸਵੇਰੇ ਚਾਲੇ ਪਾ ਦਿੱਤੇ। ਫੇਰ ਚੱਲ 
ਕੇ ਸਿਆਲਕੋਟ? ਵਿਖੇ ਪੁੱਜ ਗਏ ਅਤੇ ਮੈਨੂੰ (ਬਾਲੇ ਨੂੰ) ਇੰਜ ਆਖਣ ਲੱਗੇ ॥੫੯॥ 


5।। 5800੫ 9801 5000੧ ਹ। €00%9$ ੨੪7 _ ਧ8001815001960078.60)। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਹੇ ਬਾਲਾ! ਇਸ ਨਗਰ ਮਝਾਰਾ । ਸੰਸਾਰੀ ਇਕ ਮੀਤ' ਹਮਾਰਾ। 
ਪੂਰਬ ਗਮਨਜਯੋ ਜੋ ਸੰਗਾਰਾ । ਮੂਲਾ 2) ਨਾਮ ਸੁ ਇਹਾਂ ਅਗਾਰਾ॥੬੦॥ 


ਤਿਹਸੋ' ਮਿਲਨ ਚਹੈ ਮਨ ਮੇਰਾ। ਚਲਹੁ ਅਬੈ ਜਿਤ ਦਿਸ ਹ੍ਰੈ ਡੇਰਾ?"। 
ਅਸ ਕਹਿ ਚਲ ਮੂਲੇ ਕੇ ਪੌਰ?।ਆਇ ਖਰੇ ਬੇਦੀ ਸਿਰਮੌਰ” ॥੬੧॥ 


ਘਰਨੀ£ ਸਨਮੁਖ ਜਬਹਿਂ ਨਿਹਾਰੇ । ਨਿਜ ਪਤਿ ਸੋਂ ਅਸ ਬਚਨ ਉਚਾਰੇ । 
“ਪੂਰਬ ਗਮਨਯੋ ਜਾਹਿ` ਸੰਗਾਰੇ । ਸੋ ਅਬ ਸਾਧੁ ਆਇ ਤਵ ਦ੍ਰਾਰੇ॥੬੨॥ 


ਘਰ ਮਹਿ ਤੂਰਨ ਦੁਰਿਯੇ ਜਾਈ । ਨਾਹਿ' ਤ ਤੁਝ ਕੋ ਲੇਹਿੰ ਬੁਲਾਈ”। 
ਜਾੱਦਪਿ ਮੂਲਾ ਪ੍ਰਭੁ ਕੋ ਜਾਨਤ । ਮਹਿਮਾ ਨੀਕੀ ਰੀਤ ਪਛਾਨਤ ॥੬੩॥ 


-- ਕਰਾਮਾਤ ਯੂਤ5 ਅੰਤਰਜਾਮੀ।ਕਰੈਂ' ਜੁ ਚਾਹੈਂ ਸਬ ਘਟ ਸ੍ਹਾਮੀਂ” --। 
ਤੱਦਪਿ ਤਿਯ ਨੈ ਮਤਿ ਬਿਚਲਾਈ।ਤੂਰਨ ਬਰਯੋ ਸਦਨ ਮਹਿ ਜਾਈ॥੬੪॥ 


ਗੋ ਮੈਂ? ਸ਼ੁਸ਼ਕਂ! ਪਰੇ ਜਿਹ ਥਾਈਂ।ਬਡੋਂ ਤਿਮਰ,ਤਹਿਂ ਦੇਹ ਦੁਰਾਈ'। 
ਸਰੀ ਨਾਨਕ ਜਾਨੀ ਬਿਧਿ ਸਾਈ। 'ਮੂਲੇ,ਮੂਲੇ” ਊਚ ਅਲਾਈ॥੬੫॥ 


ਸੁਨੀ ਗੁਹਾਰਾਂ' ਨਾਰ ਨਿਜ ਕਾਂਨਾ । ਪ੍ਰਭੁ ਕੇ ਸਨਮੁਖ ਬਚਨ ਬਖਾਨਾ। 
“ਜਿਸਹਿ ਪੁਕਾਰੇ ਸੋ ਨਹਿ ਧਾਮੂ।ਕਾਜ ਕਰਨ ਗਮਨਯੋ ਕਿਤ ਗ੍ਰਾਮੂ' ॥੬੬॥ 
ਦੋਹਰਾ 

ਸੁਨ ਕੈ ਸ੍ਰੀ ਗੁਰ ਬਚ ਕਹਯੋ “ਬੇਮੁਖ ਕਰਮ ਬਿਹੀਨ। 

ਹਮ ਆਏ ਤੁਝ ਮਿਲਨ ਕੋ ਛਪਨ'? ਸਦਨ ਮਹਿ ਕੀਨ॥੬੭॥ 


ਚੌਪਈ 
-- ਜੀਵਣ ਝੂਠ ਮਰਣ ਸਚੁ ਕਹਈ --। ਮੂਢ ਮਤੀ ਪਰ ਭੇਦ ਨ ਲਹਈਂ । 
ਕਹੇ ਨਾਰਿ ਕੇ ਦੁਰਯੋ ਅਗਾਰਾ” । ਅਸ ਕਹਿ ਬਹੁਰ ਸਲੋਕ ਉਚਾਰਾ॥੬੮॥ 


ਸ਼ਲੌਕਾ 
ਨਾਨ /ਕੈਰਾੜਾ ਦੌਸ਼ਤਾੰ ਕੂੜੈ ਕੂੜੀ ਪਇ# 
ਮਰਣੁ ਨ ਜਾਹ ਆ ਆਰੈ /ਕੋਤੈ ਥਾਇਮ=59 _ (ਤ: ਗੰ ਸਾਹੈਝ, ਪੰਨਾ ੧83੨? 


5।। 53000 8000 50101 ਹ। ੬0 26  ੧80੧1ਇ॥0੫੧6%0੧8॥.60।। 


ਅਧਿਆਇ 38 ਬਾਲਗੁੰਦਾਈ ਦੇ ਟਿੱਲੇ ਜਾਣਾ 


“ਹੇ ਬਾਲਾ! ਇਸ ਨਗਰ ਵਿੱਚ ਸਾਡਾ ਇੱਕ ਸੰਸਾਰੀ ਮਿੱਤਰ' (ਰਹਿੰਦਾ) ਹੈ। ਜੋ ਸਾਡੇ ਨਾਲ 
ਪਹਿਲਾਂ ਗਿਆ ਸੀ। 'ਮੂਲਾ” ਉਸ ਦਾ ਨਾਂ ਹੈ ਤੇ ਇੱਥੇ ਹੀ (ਉਸ ਦਾ) ਘਰ ਹੈ। ॥੬੦॥ 


ਉਸ ਨੂੰ ਮੇਰਾ ਦਿਲ ਮਿਲਣਾ ਚਾਹੁੰਦਾ ਹੈ। ਚੱਲੋ ਚੱਲੀਏ, ਜਿਧਰ ਉਸ ਦਾ ਘਰ£ ਹੈ। ” ਇਉਂ 
ਆਖ ਕੇ ਬੇਦੀ-ਕੁਲ ਦੇ ਸ਼ਿਰੋਮਣੀ” (ਗੁਰੂ ਜੀ), ਮੂਲੇ ਦੇ ਬੂਹੇ? `ਤੇ ਆਣ ਖੜ੍ਹੇ ਹੋਏ। ॥੬੧॥ 


(ਮੂਲੇ ਦੀ) ਇਸਤਰੀ” ਨੇ ਜਦੋਂ ਸਾਹਮਣੇ (ਖੜ੍ਹੇ ਗੁਰੂ ਜੀ) ਵੇਖੇ (ਤਾਂ) ਪਤੀ ਨੂੰ ਕਿਹਾ, “ਜਿਸ 
ਦੇ ਨਾਲ ਪਹਿਲਾਂ ਤੁਸੀਂ ਗਏ ਸੀ, ਉਹੋ ਸਾਧੂ ਹੁਣ ਫੇਰ ਸਾਡੇ ਬੂਹੇ `ਤੇ ਆਏ ਹਨ। ॥੬੨॥ 


ਘਰ ਅੰਦਰ ਛੇਤੀ ਛੁਪ ਜਾਉ, ਨਹੀਂ ਤਾਂ ਫੇਰ ਤੁਹਾਨੂੰ ਬੁਲਾ ਲੈਣਗੇ। ” ਭਾਵੇਂ ਮੂਲਾ ਗੁਰੂ ਜੀ 
ਨੂੰ ਜਾਣਦਾ ਸੀ (ਤੇ) ਉਨ੍ਹਾਂ ਦੀ ਸ੍ਰੇਸ਼ਟ ਮਹਿਮਾ ਦੀ ਰੀਤੀ ਬਾਰੇ ਵੀ ਪਤਾ ਸੀ (ਕਿ) ॥੬੩॥ 


-ਗੁਰੂ ਜੀ ਕਰਾਮਾਤਾਂ ਸਹਿਤ5 ਅੰਤਰਜਾਮੀ ਹਨ, ਉਹ ਮਾਲਕ” ਜੋ ਚਾਹੁਣ ਉਹੀ ਕਰਨ ਵਾਲੇ 
ਹਨ-। ਫੇਰ ਵੀ (ਉਸ ਦੀ) ਪਤਨੀ ਨੇ (ਮੂਲੇ ਦੀ) ਮੱਤ ਮਾਰ£ ਦਿੱਤੀ। (ਉਹ) ਤੁਰੰਤ ਘਰ 
ਅੰਦਰ ਜਾ ਵੜਿਆ। ॥੬੪॥ 


ਜਿੱਥੇ ਸੁੱਕੇ'$ ਗੋਹੇ? (ਪਾਥੀਆਂ) ਪਏ ਸਨ, (ਉੱਥੇ) ਬਹੁਤ ਹਨ੍ਹੇਰਾ ਸੀ! ਉਨ੍ਹਾਂ ਵਿੱਚ ਜਾ ਕੇ 
ਆਪਣੇ-ਆਪ ਨੂੰ ਛੁਪਾ ਲਿਆ। ਗੁਰੂ ਜੀ ਨੇ ਉਸ ਦੀ ਸਾਰੀ ਦਸ਼ਾ ਜਾਣ ਲਈ, ਉਨ੍ਹਾਂ ਨੇ 
ਉੱਚੀ-ਉੱਚੀ “ਮੂਲੇ-ਮੂਲੇ”! ਆਖ ਕੇ ਅਵਾਜ਼ ਮਾਰੀ। ॥੬੫॥ 


(ਉਸ ਦੀ) ਪਤਨੀ ਨੇ ਅਵਾਜ਼'' ਸੁਣੀ ਤਾਂ ਗੁਰੂ ਜੀ ਨੂੰ ਕਹਿਣ ਲੱਗੀ, “ਜਿਸ ਨੂੰ ਤੁਸੀਂ ਬੁਲਾ 
ਰਹੇ ਹੋ, ਉਹ ਘਰ ਨਹੀਂ ਹੈ। ਕਿਸੇ ਪਿੰਡ ਵਿੱਚ ਕੰਮ ਕਰਨ ਗਿਆ ਹੋਇਆ ਹੈ। ” ॥੬੬॥ 
ਦੋਹਰਾ 

ਗੁਰੂ ਜੀ ਨੇ ਸੁਣ ਕੇ ਆਖਿਆ, “ਹੇ ਬੇਮੁੱਖ ਅਤੇ ਕਰਮਾਂ ਦੇ ਮਾਰੇ (ਮੂਲੇ)! ਅਸੀਂ' ਤਾਂ ਤੈਨੂੰ 
ਮਿਲਣ ਲਈ ਆਏ ਹਾਂ, ਪਰ ਤੂੰ ਘਰ ਅੰਦਰ (ਹੀ) ਲੁਕ'£ ਗਿਆ ਹੈੱ'। ॥੬੭॥ 


ਚੌਪਈ 

-ਤੂੰ ਤਾਂ ਜਿਉਣਾ ਝੂਠ ਅਤੇ ਮਰਨਾ ਸੱਚ ਹੈ, ਆਖਦਾ ਸੀ-। ਪਰ ਮੂਰਖ ਨੇ ਇਸ ਦੇ (ਅਸਲ) 
ਭੇਤ ਨੂੰ ਨਹੀਂ ਜਾਣਿਆ। ਆਪਣੀ ਪਤਨੀ ਦੇ ਆਖੇ ਲੱਗ ਕੇ ਘਰ ਅੰਦਰ ਹੀ ਛੁੱਪ ਗਿਆ। ” 
ਇਹ ਆਖ ਕੇ ਫੇਰ (ਗੁਰੂ ਜੀ ਨੇ) ਸਲੋਕ ਉਚਾਰਿਆ। ॥੬੮॥ 

ਸਲੋਕ 

ਮਾਇਆ ਦੇ ਲੋੜ ਕਰਕੇ ਕਾਹਟੇਰ ਲੱੜਾਂ ਦੀ ਦੌਸ਼ਤਾੰ ਡੂਠਾੰ ਨੰਦੰ ਹੈ (ਕੋਈ ਜੋ? ਏਸ ਦੀ ਗ਼ਨੋਆਦ (ਨੰ) ਝੂਠੀ ਹੁੰਦੀ ਹੈ/ ਹੇ 
25? 2ਹਾ (ਕੋਟ) ੫ਤਾ ਨਗੀ'ਨ ਪਾਣਾੰ ਨੰ ਮੱਤ ਕੋਸ ਥਾਂ 'ਤੇ ਆ ਜਾਵੇਗ?? (ਹੂ: ਗੰ ਸਾਹਲ, ਪੰਨਾ 76727 


5॥ 58000 3801 5000 3 €0੫9 _” _।੧੫੧0੧੧1੨॥0੫60181.00।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਇਸ ਬਿਧਿ ਕਹਿ ਮਕਰੰਦੀ” ਬਦਨਾ । ਚਲੇ ਪੀਠ ਦੇ ਕਰ ਨਿਜ ਸਦਨਾ। 
ਤਿਸ ਖਿਨ ਸ਼ਯਾਮ£ੈ ਨਾਗ ਤਹਿ' ਨਿਕਸਾ। ਤਿਮਰ ਬਿਖੈ ਮੂਲੇ ਕੋ ਡਸਾ॥੬੯॥ 


“ਹਾਇ ਹਾਇ'ਕਰ ਬਾਹਰ ਆਯੋ । ਨਿਜ ਨਾਰੀ ਸੋਂ ਬੈਨ ਅਲਾਯੋ। 
“ਕਰਮਹੀਨ ਤੈ' ਮੋ ਕੋ ਮਾਰਯੋ । ਚਢੀ ਸੀਸ ਮਮ ਜੀਵ? ਬਿਦਾਰਯੋ ॥ ੭੦॥ 
ਕਿਤ ਦਿਸ ਗਮਨੇ ਦੇਹੁ ਬਤਾਈ? । ਅਪੁਨੇ ਗੁਨਹਿਂ“ ਲੇਉ' ਬਖ਼ਸ਼ਾਈ”। 

ਤਿਹ ਖਿਨ ਭਈ ਮੂਰਛਾ ਦੇਹੀ।ਬੋਲਨ ਕੀ ਸੁਧਿ ਰਹੀ ਨ ਕੇਹੀ॥੭੧॥ 

ਨਗਰ ਬਿਥੈ ਪ੍ਰਗਟਕੋ ਸੁ ਬ੍ਰਿਤੰਤਾ । “ਮੂਲੇ ਘਰ ਗੇ ਪੂਰਨ ਸੰਤਾ। 

ਸੋ ਦੁਰ ਗਯੋ ਨਾਰਿ ਕੇ ਭਾਖੇ । ਤਿਨਕੌ ਮਿਲਯੋ ਨ ਕਰ ਅਭਿਲਾਖੇ> ॥੭੨॥ 


ਕਰੀ ਅਵੱਗਯਾ ਸਰਪ ਚਬਾਯੋ£ । ਬੋਲਤ ਨਹੀਂ ਗਿਰਯੋ ਮੁਰਛਾਯੋ”'। 
ਇਸ ਬਿਧਿ ਸੁਨਕੈ ਪੁਰ ਨਰ ਨਾਰੀ । ਆਵਹਿ ਧਾਇ ਨਿਕੇਤ ਮਝਾਰੀ ॥ ੭੩॥ 


ਸ੍ਰੀ ਗੁਰ ਵਹਿਰ ਨਗਰ ਤੇ ਆਇ । ਬੈਠੇ ਦੇਖ ਰੁਚਿਰਾੰ ਇਕ ਥਾਂਇ । 
ਬ੍ਰਿੰਦ ਲੋਕ ਤਿਹ ਸਦਨ ਸਿਧਾਰੇ । ਮਿਲੇ ਪਰਸਪਰ ਬਚਨ ਉਚਾਰੇ ॥੭੪॥ 
“ਸੀ ਨਾਨਕ ਬੈਠੇ ਜਹਿ` ਜਾਈ । ਤੂਰਨ ਲੇ ਚਲਿਯੈ ਤਿਹ ਥਾਈਂ। 
ਮਹਾਂਪੁਰਖ ਪੂਰਨ ਹੈ ਸੋਈ । ਬਖ਼ਸ਼ਹਿੰ` ਖ਼ਤਾ ਕਰੀ ਤਿਨ ਜੋਈ” ॥੭੫॥ 


ਅਸ ਕਹਿ ਤਾਂਹਿ ਮੰਚ? ਪਰ ਪਾਇ । ਚਤਰ ਲੋਕ ਸਿਰ ਲੀਨ ਉਚਾਇ। 
ਗਮਨ ਕੀਨ ਤਿਤ ਦਿਸ ਨਰ ਬ੍ਰਿੰਦਾ । ਜਿਤ ਦਿਸ ਸੁਨੀ ਸ਼੍ਰੋਨ ਸੁਖਕੰਦਾ॥ ੭੬॥ 


ਨਿੰਦਾ ਮੂਲੇ ਕੀ ਸਭ ਕਰਹੀਂ । ਸ੍ਰੀ ਨਾਨਕ ਕੋ ਸੁਜਸ ਉਚਰਹੀਂ। 
ਰੰਕ ਰਾਇ? ਜਿਨ ਸੁਧ ਸੁਨ ਪਾਈ । ਮਾਰਗ ਬਿਖੈ ਮਿਲੈਂ ਸਭ ਧਾਈ ॥ ੭੭॥ 


5 5400੫ 380 500ੁ। 3 €/0%)”``___।1੧870੧੩੧੨0%601.00। 


ਅਧਿਆਇ 38 ਬਾਲਗੁੰਦਾਈ ਦੇ ਟਿੱਲੇ ਜਾਣਾ 


ਚੌਪਈ 
ਗੁਰੂ ਜੀ ਆਪਣੇ ਕਮਲਾਂ-ਮੁੱਖ ਤੋਂ ਫ਼ਰਮਾ ਕੇ, ਉਥੋਂ ਪਿੱਛੇ ਮੁੜ ਕੇ ਆਪਣੇ ਘਰ ਵਲ ਚਲ 
ਪਏ । ਉਸੇ ਖਿਨ ਕਾਲਾ£ ਸੱਪ ਉੱਥੋਂ ਨਿਕਲਿਆ ਤੇ ਹਨ੍ਹੇਰੇ ਵਿੱਚ ਮੂਲੇ ਨੂੰ ਡੱਸ ਗਿਆ ॥੬੯॥ 


“ਹਾਏ ਹਾਏ” ਕਰਦਾ (ਮੂਲਾ) ਬਾਹਰ ਨਿਕਲ ਆਇਆ ਤੇ ਆਪਣੀ ਪਤਨੀ ਨੂੰ ਆਖਣ 
ਲੱਗਿਆ, “ਹੇ ਮੰਦੇ ਭਾਗਾਂ ਵਾਲੀਏ ! ਤੂੰ ਮੈਨੂੰ ਮਾਰ ਦਿੱਤਾ ਹੈ। ਤੂੰ ਮੇਰੇ ਸਿਰ ਚੜ੍ਹ ਕੇ ਮੇਰੀ 
ਜਾਨ? ਲਈ ਹੈ। ॥੭੦॥ 


(ਗੁਰੂ ਜੀ) ਕਿਧਰ ਗਏ ਹਨ, ਮੈਨੂੰ ਦੱਸ? ਆਪਣੇ ਪਾਪ” ਬਖ਼ਸ਼ਵਾ ਲਵਾਂ। ” ਉਸੇ ਪਲ ਉਹ 
ਬੇਹੋਸ਼ ਹੋ ਗਿਆ। (ਉਸ ਨੂੰ) ਬੇਲਣ ਦੀ ਹੋਸ਼ ਵੀ ਕੋਈ ਨਾ ਰਹੀ। ॥੭੧॥ 


ਸਾਰੇ ਨਗਰ ਵਿੱਚ ਇਸ ਘਟਨਾ ਬਾਰੇ ਖਬਰ ਫੈਲ ਗਈ, “ਮੂਲੇ ਦੇ ਘਰ ਕੋਈ ਪੂਰਨ ਸੰਤ 
(ਗੁਰੂ ਜੀ) ਗਏ ਸਨ ਪਰ ਉਹ (ਮੂਲਾ) ਆਪਣੀ ਪਤਨੀ ਦੇ ਕਹਿਣ `ਤੇ ਛੁੱਪ ਗਿਆ ਅਤੇ 
ਉਨ੍ਹਾਂ ਨੂੰ ਚਾਹ” ਕੇ ਨਹੀਂ ਮਿਲਿਆ। ॥੭੨॥ 


(ਉਸ ਨੇ ਗੁਰੂ ਜੀ ਦੀ) ਨਿਰਾਦਰੀ ਕੀਤੀ (ਤਾਂ) ਸੱਪ ਨੇ ਡਸ£$ ਲਿਆ। ਬੇਹੋਸ਼” ਹੋ ਕੇ ਡਿੱਗ 
ਪਿਆ ਅਤੇ (ਉਸ ਦੀ) ਅਵਾਜ਼ ਬੰਦ ਹੋ ਗਈ ਹੈ। ” ਇਸ ਤਰਾਂ ਸੁਣ ਕੇ ਨਗਰ ਦੇ ਆਦਮੀ 
ਤੇ ਔਰਤਾਂ ਮੂਲੇ ਦੇ ਘਰ ਨੂੰ ਦੌੜੇ ਆ ਰਹੇ ਸਨ। ॥੭੩॥ 


ਗੁਰੂ ਜੀ ਨਗਰ ਤੋਂ ਬਾਹਰ ਆ ਕੇ ਇੱਕ ਰਮਣੀਕਾਂ ਸਥਾਨ ਵੇਖ ਕੇ ਆ ਬੈਠੇ। ਮੂਲੇ ਦੇ ਘਰ 
ਲੋਕ ਟੋਲਿਆਂ ਵਿੱਚ ਪਹੁੰਚ ਗਏ। ਆਪਸ ਵਿੱਚ ਮਿਲ ਕੇ ਕਹਿਣ ਲੱਗੇ। ॥੭੪॥ 


“ਗੁਰੂ ਨਾਨਕ ਦੇਵ ਜੀ, ਜਿਸ ਥਾਂ `ਤੇ ਬੈਠੇ ਹਨ । ਇਸ ਮੂਲੇ ਨੂੰ ਤੁਰੰਤ ਉੱਥੇ ਲੈ ਚੱਲੋ। ਉਹ 
ਪੂਰਨ ਮਹਾਂਪੁਰਖ ਪਰਮੇਸ਼ਰ ਰੂਪ ਹਨ, ਜਿਹੜੀ ਇਸ ਨੇ ਭੁੱਲ ਕੀਤੀ ਹੈ, ਉਹ ਬਖ਼ਸ਼ 
ਦੇਣਗੇ। ” ॥੭੫॥ 


ਇਉਂ ਆਖ ਕੇ ਉਸ ਨੂੰ ਮੰਜੇ? `ਤੇ ਪਾ ਕੇ ਚਾਰ ਬੰਦਿਆਂ ਨੇ ਸਿਰਾਂ ਉੱਤੇ ਚੁੱਕ ਲਿਆ। ਲੋਕਾਂ 
ਦਾ ਇਕੱਠ (ਹਜ਼ੂਮ) ਉਸ ਪਾਸੇ ਵੱਲ ਤੁਰ ਪਿਆ, ਜਿੱਧਰ ਸੁੱਖਾਂ ਦੇ ਮੂਲ (ਗੁਰੂ ਜੀ) ਬਾਰੇ 
ਜਾਣਕਾਰੀ ਮਿਲੀ। ॥੭੬॥ 


ਸਭ ਜਣੇ ਮੂਲੇ ਦੀ ਨਿੰਦਾ ਕਰ ਰਹੇ ਸਨ ਅਤੇ ਗੁਰੂ ਨਾਨਕ ਜੀ ਦੀ ਮਹਿਮਾ ਉੱਚਰ ਰਹੇ ਸਨ। 


ਅਮੀਰ'£-ਗਰੀਬ, ਜਿਸ ਨੂੰ ਵੀ ਇਹ ਖਬਰ ਮਿਲੀ, ਸਾਰੇ ਭੱਜ ਕੇ ਰਸਤੇ ਵਿੱਚ ਜਾ-ਜਾ 
ਮਿਲਦੇ ਰਹੇ। ॥੭੭॥ 


5। 58000 2800 5010 3। ੬0੧ _ “'' ੧੧0੧1ਟ॥00੫੧60%.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਮੂਲੇ ਸਹਤ ਭੀਰ ਬਡ ਭਾਰੀ । ਸਭ ਚਲ ਆਏ ਗੁਰੂ ਅਗਾਰੀ । 
ਪਦ ਅਰਬਿੰਦ ਬੰਦਨਾ ਕਰਹੀਂ । ਬਿਨਤੀ ਕਰੈ ਭਾਉ ਉਰ ਧਰਹੀਂ॥ ੭੮ ॥ 


ਮਚ' ਪਰ ਤੇ ਉਤਾਰ ਤਿਹ ਤਾਂਈ । ਗੁਰ ਆਗੇ ਸੋ ਦਿਯ ਪੌਢਾਈ?। 

ਹਾਥ ਬੰਦ ਠਾਢੇ ਹੈ ਸਬਹੀ । ਬਿਨਤੀ ਕਹੈ' ਭਾਉ ਉਰ ਧਰਹੀ' ॥ ੭੯॥ 
'ਗੁਨਹਿਵੰਦ? ਲਖ ਤੁਮਨੈ ਮਾਰਾ । ਕ੍ਰਿਪਾ ਧਾਰਿ ਅਬ ਦੇਹੁ ਜਿਵਾਰਾ”। 
ਜਾਨ ਬੂਝ ਇਹ ਭਯੋ ਅਜਾਨਾ” । ਪ੍ਰੇਰਯੋ ਤੀਯ ਕੁਮਤਿ£ ਉਰਝਾਨਾ” ॥੮੦॥ 


ਇਸ ਪ੍ਰਕਾਰ ਸੁਨਕੈ ਜਗਨਾਥਾ । ਬੋਲੈ ਬਚਨ ਸਭਨ ਕੇ ਸਾਥਾ। 
“ਰਹਯੋ ਜੀਵਨਾ ਇਸ ਮ੍ਰਿਤੂ” ਆਈ । ਨਹਿ ਕੈਸੇ ਹੂ ਹੋਤ ਬਚਾਈ॥ ੮੧॥ 


ਇਸਕੋ ਮਾਰ ਗਾਢਿ£ ਬਹੁ ਹੋਈ । ਨਹੀਂ ਉਬਾਰ£ ਸਕੈ ਅਬ ਕੋਈ। 

ਅੰਤ ਸਮੈਂ' ਜੋ ਦਰਸ਼ਨ ਪਾਵਾ। ਯਾਕੋ ਫਲ ਇਸ ਹੋਇ ਸਹਾਵਾਂ£ ॥੮੨॥ 
ਦਸਵਾਂ ਜਾਮਾ ਪਹਿਰਹਿਂ ਜਬਹੀ । ਜਨਮ ਮਰਨ ਤੇ ਗਤਿ ਦੈੱ' ਤਬਹੀ। 

ਤਬ ਲੌ ਜਨਮ ਧਰਹਿਗੋ ਏਹੀ। ਸੂਕਰ”' ਸ਼ਸ਼ਾ? ਮ੍ਰਿੱਗ ਕੋ ਦੇਹੀ” ॥੮੩॥ 
ਅਸ ਕਹ ਤੂਸ਼ਨ ਭੇ ਗੁਨਖਾਂਨੀ । ਬਹੁਰ ਨ ਕੈਸੇ ਬੋਲੇ ਬਾਨੀ। 

ਲੇ ਮੂਲੇ ਕੋ ਸਦਨ ਸਿਧਾਰੇ । ਬ੍ਰਿੰਦ ਲੋਕ ਗਮਨੇ ਸੰਗਾਰੇ॥ ੮੪॥ 

ਜਬ ਘਰ ਬਿਥੈ ਉਤਾਰਾ ਜਾਏ । ਭਯੋ ਮਿਰਿੱਤੁ ਪੁਨ ਸ੍ਰਾਸ ਨ ਆਏ। 

ਮਿਲ ਨਾਰੀ ਬਹੁ ਰੋਦਨ ਕੀਨੋ । ਕਾਸ਼ਟ'? ਮੇ ਧਰ ਫੂਕ ਸੁ ਦੀਨੋ ॥੮੫॥ 
ਏਕ ਨਿਸਾ ਬਸ ਕੈ ਤਿਹ ਥਾਈਂ । ਬਹੁਰੋ ਕੀਨੋ ਗਮਨ ਗੁਸਾਈਂ। 
“ਚਲਗੇ”!“ ਬਾਤ ਸੁਨੀ ਪੁਰ ਲੋਕਨ । ਦੌਰ ਮਿਲਤ ਭੇ ਸੋਚ ਬਿਮੋਚਨ॥ ੮੬॥ 


ਚਰਨ ਕਮਲ ਗਿਰ ਗਹਿ ਗੁਰ ਕਹੀਏ । “ਹਮਨ ਉਧਾਰਨ ਤੁਮ ਕੋ ਚਹੀਏ'”। 
“ਧਰਮਸਾਲ ਇਹ ਥਲ ਬਨਵਾਵਹੁ । ਪੰਚਾਮਿ੍‌ਤ ਕਰ ਨੁਤਿਂ? ਫਲ ਪਾਵਹੁ"॥੮੭॥ 


5।। 53000 38001 50101 ਹ। ੬099 ੧3101500੫੧)6011.60।। 


ਅਧਿਆਇ 38 ਬਾਲਗੁੰਦਾਈ ਦੇ ਟਿੱਲੇ ਜਾਣਾ 


ਮੂਲੇ ਦੇ ਨਾਲ ਬਹੁਤ ਭਾਰੀ ਭੀੜ ਇਕੱਠੀ ਹੋ ਗਈ। ਸਾਰੇ ਹੀ ਚੱਲ ਕੇ ਗੁਰੂ ਜੀ ਦੇ ਸਨਮੁੱਖ 


ਪਹੁੰਚ ਗਏ । (ਗੁਰੂ ਜੀ ਦੇ) ਚਰਨ-ਕਮਲਾਂ ਵਿੱਚ ਸਭ ਨੇ ਨਮਸਕਾਰ ਕੀਤਾ। ਪ੍ਰੇਮ ਨਾਲ 
ਬੇਨਤੀ ਕਰਨ ਲੱਗੇ। ॥ ੭੮॥ 


ਉਸ ਮੂਲੇ ਨੂੰ ਮੰਜੇ ਤੋਂ ਉਤਾਰ ਕੇ ਗੁਰੂ ਜੀ ਦੇ ਅੱਗੇ ਲਿਟਾ? ਦਿੱਤਾ। ਹੱਥ ਜੋੜ ਕੇ ਸਾਰੇ ਜਣੇ 
ਖੜ੍ਹੇ ਹੋ ਗਏ। ਮਨ ਵਿੱਚ ਸ਼ਰਧਾ ਧਾਰ ਕੇ ਬੇਨਤੀ ਕਰਨ ਲੱਗੇ। ॥੭੯॥ 


“ਇਸ ਨੂੰ ਕਸੂਰਵਾਰ” ਜਾਣ ਕੇ ਤੁਸੀਂ ਮਾਰ ਦਿੱਤਾ ਹੈ। ਹੁਣ ਕਿਰਪਾ-ਦ੍ਰਿਸ਼ਟੀ ਨਾਲ ਇਸ ਨੂੰ 
ਜਿੰਦਾ" ਕਰ ਦਿਉ। ਇਹ ਜਾਣ-ਬੁੱਝ ਕੇ ਹੀ ਬੇਸਮਝ£ ਬਣ ਗਿਆ ਸੀ। ਆਪਣੀ ਪਤਨੀ ਦੀ 
ਦੀਓ ਸਲਾਹ ਵਿੱਚ ਫਸ ਗਿਆ ਸੀ।” ॥੮੦॥ 


ਇਸ ਪ੍ਰਕਾਰ ਸੁਣ ਕੇ ਜਗਤ ਦੇ ਮਾਲਕ (ਗੁਰੂ ਜੀ) ਸਾਰਿਆਂ ਨੂੰ ਆਖਣ ਲੱਗੇ, “ਇਸ ਦਾ 
ਜੀਵਨ ਮੁੱਕ ਚੁੱਕਾ ਸੀ ਅਤੇ ਮੌਤ ਆ ਗਈ ਸੀ। (ਇਸ ਨੂੰ) ਕਿਸੇ ਵੀ ਤਰਾਂ ਬਚਾਇਆ ਨਹੀਂ 
ਸੀ ਜਾ ਸਕਦਾ। ॥੮੧॥ 


ਇਸ ਨੂੰ ਉਪਰੋਂ ਹੀ ਕਰੜੀ$ ਮਾਰ ਪਈ ਹੈ, ਇਸ ਨੂੰ ਹੁਣ ਕੋਈ ਵੀ ਬਚਾ? ਨਹੀਂ ਸਕਦਾ। ਇਸ 
ਨੰ ਅੰਤ ਵੇਲੇ ਜੋ ਸਾਡੇ ਦਰਸ਼ਨ ਪ੍ਰਾਪਤ ਹੋਏ ਹਨ, ਇਸ ਦਾ ਫਲ ਇਸ ਨੂੰ ਸਹਾਈ ਹੋਵੇਗਾ ॥੮੨॥ 


ਕਰਾਂਗੇ। ਉਦੋਂ' ਤੀਕ ਇਹ ਸੂਰ'', ਸਹਿਆ£? (ਖਰਗੋਸ਼) ਤੇ ਹਿਰਨ ਆਦਿ ਦੀ ਜੂਨ ਪ੍ਰਾਪਤ 
ਕਰਕੇ ਜਨਮ ਲੈਂਦਾ ਰਹੇਗਾ। ” ॥੮੩॥ ਰ੍ 


ਇਹ ਆਖ ਕੇ ਗੁਣਾਂ ਦੀ ਖਾਣ ਗੁਰੂ ਜੀ ਚੁੱਪ ਹੋ ਗਏ। ਫਿਰ ਕੋਈ ਗੱਲ ਨਹੀਂ ਕੀਤੀ। ਲੋਕਾਂ 
ਦਾ ਇਕੱਠ ਮੂਲੇ ਨੂੰ ਲੈ ਕੇ ਘਰ ਆ ਗਿਆ। ॥੮੪॥ 


ਜਿਸ ਵੇਲੇ ਉਸ ਨੂੰ ਘਰ ਜਾ ਕੇ ਉਤਾਰਿਆ ਤਾਂ ਉਹ ਮਰ ਚੁੱਕਾ ਸੀ ਤੇ ਫੇਰ ਕੋਈ ਸਾਹ ਨਹੀਂ 
ਸੀ ਆ ਰਿਹਾ। ਇਸਤਰੀਆਂ ਨੇ ਮਿਲ ਕੇ ਬਹੁਤ ਵਿਰਲਾਪ ਕੀਤਾ। ਅੰਤ ਵਿੱਚ ਲੱਕੜਾਂ”? 
ਤੇ ਧਰ ਕੇ ਉਸ ਨੂੰ ਫੂਕ ਦਿੱਤਾ ਗਿਆ। ॥੮੫॥ 


ਇੱਕ ਰਾਤ ਉੱਥੇ ਠਹਿਰ ਕੇ ਫੇਰ ਗੁਰੂ ਜੀ ਅੱਗੇ ਚੱਲ ਪਏ। ਜਦੋਂ ਨਗਰ ਦੇ ਲੋਕਾਂ ਨੇ ਸੁਣਿਆ 
ਕਿ ਚਿੰਤਾ-ਨਾਸ਼ਕ (ਗੁਰੂ ਜੀ) ਚਲੇ" ਗਏ ਹਨ ਤਾਂ ਉਹ ਉਨ੍ਹਾਂ ਨੂੰ ਦੌੜ ਕੇ ਜਾ ਮਿਲੋ। ॥੮੬॥ 


ਉਨ੍ਹਾਂ ਨੇ ਚਰਨ ਫੜ ਕੇ ਕਿਹਾ, “ਸਾਡਾ ਉਧਾਰ ਹੋਣਾ ਚਾਹੀਦਾ ਹੈ। ” (ਗੁਰੂ ਜੀ ਬੋਲੇ), “ਇੱਥੇ 
ਧਰਮਸਾਲਾ ਬਣਵਾਉ । ਕੜਾਹ-ਪਰਸ਼ਾਦ ਅਤੇ ਕੀਰਤਨ'? ਕਰੋਂ ਤਾਂ ਫਲ ਮਿਲੇਗਾ। ' ॥੮੭॥ 


5।। 53000 8000 50101 ਹ। ੬09 ਜਾ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪਗ ਪਾਹੁਲ ਦੇਕਰ ਵਿਦ ਗਮਨੇ । ਅਬ ਗੁਰਦੁਆਰ ਬਨਾ ਤਿਹ ਭਵਨੇ'। 
ਹੁਕਮ ਮਾਨ ਦਰਬਾਰ? ਬਨਾਯੋ । ਅਬ ਲਗ ਜਾਹਰ? ਜਗਤ ਸੁਹਾਯੋ॥ ੮੮॥ 


ਪੂਜਨ ਕਰ ਫਲ ਪਾਵਤ ਲੋਕੀ। ਅਬ ਲਗ ਪ੍ਰਗਟ ਬੇਰ“? ਪਤਿਲੋਕੀ” । 
ਸੁਨ ਕੈ ਸ਼੍ਰੋਤਨ” ਪ੍ਰਸ਼ਨ ਸੁ ਕੀਨਾ। 'ਮੂਲਾ ਕਿਸ ਬਿਧਿ ਬੰਧਨ ਹੀਨਾ£ ॥੮੯॥ 


ਜਿਸ ਪਰਕਾਰ ਪਾਈ ਗਤਿ ਤਾਂਹੀ । ਸਭ ਪਰਸੰਗ ਕਹਉ ਹਮ ਪਾਹੀ' । 
ਕਵਿ ਭਾਖਿਓਂ:- ਸੁਨੀਐ ਮਤਿਵੰਤੇ”! ਮੂਲੇ ਕੋ ਆਗਲ ਬਿਰਤੰਤੇ" 52॥ ੯੦॥ 


ਦੋਹਰਾ 
ਪਾਤਿਸ਼ਾਹਿ ਦਸਵੇਂ ਗੁਰੂ ਸਿੱਖਨ ਕੋ ਸੁਖਦਾਇ। 
ਦੇਗ ਤੇਗ ਕੇ ਬਡ ਧਨੀ ਮਹਿਮਾ ਕਹੀ ਨ ਜਾਇ॥ ੯੧॥ 


ਚੌਪਈ 
ਸ੍ਰੀ ਗੋਬਿੰਦ ਸਿੰਘ ਰੁਚਿਰ£ ਬਿਸਾਲਾ । ਜਬਹੀ ਬੈਠੇ ਤਖ਼ਤ ਕ੍ਰਿਪਾਲਾ। 
ਸੰਗਤਿ ਕੋ ਉਧਾਰ ਬਹੁ ਕਰਹੀ' । ਪ੍ਰਬਲ” ਤੇਜ ਦੁਸ਼ਟਨ ਕੋ ਹਰਹੀਂ॥੯੨॥ 


ਏਕ ਬੈਸ਼ਨੋ ਸੁਨੀ ਪ੍ਰਸ਼ੰਸ਼ਾ । “ਗੁਰੂ ਬਡੋ ਸੋਢਿਨ ਅਵਿਤੰਸ਼ਾ'$। 
ਸ੍ਰੀ ਨਾਨਕ ਸਥਾਨ ਸੋ ਬੈਸਾ । ਕਰਤ ਉਧਾਰ ਦੇਤ ਉਪਦੇਸ਼ਾ॥ ੯੩॥ 


ਬਹੁ ਬਿਬੇਕਨਿਧਿ'' ਸੰਤ ਸਰੂਪਾ” । ਅਸ ਜਬ ਮਹਿਮਾ ਸੁਨੀ ਅਨੂਪਾ। 
ਦਰਸ ਹੇਤ ਚਲ ਕਰ ਸੋ ਆਵਾ । ਅਵਿਲੋਕਨ ਅਚਾਰ ਲਲਚਾਵਾ॥ ੯੪॥ 


ਗਏ ਅਖੇਰ'2 ਗੁਰੂ ਤਿਹ ਕਾਲਾ । ਸ਼ਸਤ੍ਰ ਸਜਾਇ ਸੁ ਬਾਹੁ ਬਿਸਾਲਾ। 
ਬੂਝੈ ਮਨੁਜ ਬੈਸ਼ਨੋ ਜਾਈ ।'ਸ੍ਰੀ ਬਿਬੇਕਨਿਧਿ ਹੈਂ ਕਿਹ ਥਾਈ? ॥੯੫॥ 


ਦਰਸ਼ਨ ਕਰਨ ਮੋਰ ਅਭਿਲਾਖਾ” । ਸੁਨ ਕੈ ਇਕ ਸਿਖ ਤਿਹ ਸੋ ਭਾਖਾ। 
“ਸਰੀ ਗੁਰੂ ਅਬ ਤੋਰ ਅਗਾਰੀ।ਗਏ ਸ਼ਿਕਾਰ ਉਜਾਰ'” ਮਝਾਰੀ”॥ ੯੬॥ 


274 
੨1 58000 80( 51੧0) 2। ੬0੫੧ ੧3101500੫੧)60011.60।। 


ਅਧਿਆਇ 38 ਬਾਲਗੁੰਦਾਈ ਦੇ ਟਿੱਲੇ ਜਾਣਾ 


(ਗੁਰੂ ਜੀ) ਚਰਨ-ਪਾਹੁਲ ਦੇ ਕੇ ਉੱਥੋਂ ਵਿਦਾ ਹੋ ਕੇ ਚਲੇ ਗਏ। ਹੁਣ ਉਸ ਸਥਾਨ' `ਤੇ 
ਗੁਰਦੁਆਰਾ ਬਣਿਆ ਹੋਇਆ ਹੈ। ਉਨ੍ਹਾਂ ਨੇ ਹੁਕਮ ਮੰਨ ਕੇ ਗੁਰਦੁਆਰਾ? ਬਣਵਾ ਦਿੱਤਾ ਜੋ 
ਅਜੇ ਤਕ ਵੀ ਜਗਤ ਵਿੱਚ ਪਰਗਟ” ਹੋਇਆ ਸੁਹਾ ਰਿਹਾ ਹੈ। ॥੮੮॥ 


ਲੋਕੀ' ਸੇਵਾ (ਪੂਜਾ) ਕਰਕੇ ਫਲ ਪਾਉਂਦੇ ਹਨ। ਉੱਥੇ ਲੋਕ-ਪਤੀ” (ਗੁਰੂ ਜ਼ੀ) ਦੀ ਬੇਰ ਹਾਲੇ 
ਤੱਕ ਵੀ ਪ੍ਰਸਿੱਧ ਹੈ। ਸਰੋਤਿਆਂ? ਨੇ ਸੁਣ ਕੇ ਇਹ ਪ੍ਰਸ਼ਨ ਕੀਤਾ, “ਮੂਲਾ ਕਿਸ ਪ੍ਰਕਾਰ ਸਭ 
ਬੰਧਨਾਂ ਤੋਂ ਮੁਕਤ$ ਹੋ ਗਿਆ?” ॥੮੯॥ 


ਜਿਸ ਤਰਾਂ ਉਸ (ਮੂਲੇ ਨੇ) ਮੁਕਤੀ ਪਾਈ ਸੀ। ਉਹ ਸਾਰਾ ਪਰਸੰਗ ਸਾਨੂੰ ਵਰਣਨ ਕਰੋ । ” ਕਵੀ 
(ਸੰਤੋਖ ਸਿੰਘ) ਨੇ ਆਖਿਆ, “ਹੇ ਬੁੱਧੀਮਾਨੋ?! ਮੂਲੇ ਦਾ ਅਗਲਾ ਬਿਰਤਾਂਤ ਸੁਣੋ ॥੯੦॥ 


੯ 


ਦੋਹਰਾ 

ਸਤਿਗੁਰੂ ਦਸਵੇਂ-ਪਾਤਸ਼ਾਹ ਸਿੱਖਾਂ ਨੂੰ ਸੁੱਖ ਪਰਦਾਨ ਕਰਨ ਵਾਲੇ ਸਨ। ਉਹ ਦੇਗ (ਲੰਗਰ) 
ਅਤੇ ਤਲਵਾਰ, ਦੋਨਾਂ ਦੇ ਹੀ ਵੱਡੇ ਧਨੀ ਸਨ ਤੇ ਉਨ੍ਹਾਂ ਦੀ ਪਰਸੰਸਾ ਕਰਨੀ ਸੰਭਵ ਨਹੀਂ, ਭਾਵ 
ਅਕੱਥ ਹੈ। ॥੯੧॥ 


ਚੌਪਈ 
ਗੁਰੂ ਗੋਬਿੰਦ ਸਿੰਘ ਜੀ ਬਹੁਤ ਸੁੰਦਰ ਸਨ। ਜਦੋਂ ਗੁਰਗੱਦੀ 'ਤੇ ਬੈਠੇ ਤਾਂ ਉਨ੍ਹਾਂ ਬੜੀ ਸੰਗਤ 
ਦਾ ਉਧਾਰ ਕੀਤਾ। ਉਨ੍ਹਾਂ ਨੇ ਸ਼ਕਤੀ-ਬਲ? ਸਦਕਾ ਵੈਰੀਆਂ ਨੂੰ ਮਿਟਾਇਆ। ॥੯੨॥ 


ਇੱਕ ਵੈਸ਼ਨਵ ਨੇ ਗੁਰੂ ਜੀ ਦੀ ਉਸਤਤੀ ਸੁਣੀ ਕਿ ਗੁਰੂ ਜੀ ਸੋਢੀ-ਕੁਲ ਦੇ ਵੱਡੇ ਗਹਿਣੇ'? 
(ਸ਼ਿੰਗਾਰ) ਹਨ। ਗੁਰੂ ਨਾਨਕ ਦੇਵ ਜੀ ਦੀ ਥਾਂ `ਤੇ ਉਨ੍ਹਾਂ ਨੂੰ ਗੁਰਗੱਦੀ ਮਿਲੀ ਹੋਈ ਹੈ। ਲੋਕਾਂ 
ਨੂੰ ਉਪਦੇਸ਼ ਦੇ ਕੇ ਉਧਾਰ ਕਰਦੇ ਹਨ। ॥੯੩॥ 


ਉਹ ਗਿਆਨ ਦੇ ਵੱਡੇ ਭੰਡਾਰਾਂ' ਤੇ ਸੰਤ ਸਰੂਪ ਹਨ। ” ਜਿਸ ਵੇਲੇ ਅਜਿਹੀ ਬੇਮਿਸਾਲ ਗੁਰੂ 
ਜੀ ਦੀ ਵਡਿਆਈ ਸੁਣੀ ਤਾਂ ਉਹ ਦਰਸ਼ਨ ਕਰਨ ਲਈ ਚੱਲ ਕੇ ਆ ਗਿਆ । ਗੁਰੂ ਜੀ ਦਾ 
ਆਚਾਰ-ਵਿਹਾਰ ਦੇਖਣ ਲਈ ਮਨ ਵਿੱਚ ਲਾਲਸਾ ਹੋਈ। ॥੯੪॥ 


ਉਸ ਸਮੇਂ ਗੁਰੂ ਜੀ ਸ਼ਿਕਾਰ'£ ਖੇਡਣ ਲਈ ਗਏ ਹੋਏ ਸਨ। ਬਾਹਾਂ 'ਤੇ ਬਹੁਤ ਸ਼ਸਤਰ ਸਜਾਏ 
ਹੋਏ ਸਨ। ਵੈਸ਼ਨਵ ਜਾ ਕੇ ਸਿੱਖਾਂ ਨੂੰ ਪੁੱਛਣ ਲੱਗਿਆ, “ਗਿਆਨ ਦੇ ਭੰਡਾਰ ਗੁਰੂ ਜੀ ਕਿੱਥੇ 


ਹਨ? ॥੯੫॥ 


ਮੇਰੀ, ਉਨ੍ਹਾਂ ਦੇ ਦਰਸ਼ਨ ਕਰਨ ਦੀ ਚਾਹ ਹੈ। ” ਇੱਕ ਸਿੱਖ ਨੇ ਸੁਣ ਕੇ ਉਸ ਨੂੰ ਆਖਿਆ, 
“ਗੁਰੂ ਜੀ ਤੇਰੇ ਅੱਗੇ-ਅੱਗੇ ਹੁਣੇ ਉਜਾੜਾਂ? ਵਿੱਚ ਸ਼ਿਕਾਰ ਖੇਡਣ ਗਏ ਹਨ। ” ॥੯੬॥ 


5।। 53000 8000 50101 ਹ। ੬0 25 ।੧੧80011ਇ॥00੫੧6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਇਉਂ ਸੁਨ ਤਰਕਤਾਂ ਭਾ ਮਨ ਮਾਂਹੀ । -- ਕਰਨ ਉਧਾਰ ਉਚਿਤ ਇਹ ਨਾਂਹੀ' । 
ਦਯਾਹੀਨ ਜੋ ਜੀਵਨ£? ਮਾਰੈ' । ਸੋ ਕੈਸੇ ਕੈ ਜਗਤ ਉਧਾਰੈੱ? ॥੯੭॥ 
ਤੱਦਯਪ ਮੈਂ ਆਯੋ ਅਬ ਚਲਕੈ । ਜਾਉ' ਸਦਨ ਇਕ ਵਾਰੀ ਮਿਲਕੈ --। 
ਅਸ ਵਿਚਾਰ ਕਰ ਵਹਿਰ ਪਧਾਰਾ । ਜਿਹ ਮਗ ਗਮਨੇ ਮੋਖ ਉਦਾਰਾ॥੯੮॥ 


ਕਰਤ ਅਖੇਰਬ੍ਰਿੱਤ ਤਿਹ ਕਾਲਾ । ਜਾਇ ਬਿਲੋਕੇ ਦੀਨ ਦਿਆਲਾ। 
ਨਿਕਸ ਸਸਾ ਇਕ ਚਲਯੋ ਅਗਾਰੀ । ਛੋਡਿਓ ਤਾਂਕੇ ਬਾਜ ਪਿਛਾਰੀ॥ ੯੯॥ 


ਚੂੰਚ? ਚਪੇਟ ਸਾਥ ਤਿਹ ਗੇਰਾ। ਬਿਗਸੇ ਪ੍ਰਭੂ ਤਮਾਸ਼ੋ ਹੇਰਾ। 
ਦੇਖ ਬੈਸ਼ਨੋ ਬਹੁ ਪਛੁਤਾਵਾ। - ਮੈਂ ਕਾਹੇ ਇਨ ਵਿਗ ਚਲਿ ਆਵਾ॥੧੦੦॥ 


ਤਰਫਤ” ਜੀ ਕੋ ਹੇਰ ਬਿਕਾਸ਼ੇ । ਕਹਾਂ ਮੁਕਤਿ ਹੋਂਵੈ ਇਨ ਪਾਸੇ --। 

ਤਿਹ ਮਨ ਕੀ ਲਖ ਕੈ ਜਗਨਾਥਾ। ਸਸੇ ਸੰਗ ਛੁਵਾਯੋ? ਨਿਜ ਹਾਥਾ॥੧੦੧॥ 
ਤਤ ਛਿਨ ਭਯੋ ਸੁ ਦੇਵਓ ਸਰੂਪਾ । ਭੂਖਨ ਅੰਗਨ ਬੀਚ ਅਨੂਪਾ। 

ਬਨੀ ਰੁਚਿਰਤਾ ਕਾਮ ਲਜਾਵਾ । ਉਸਤਤਿ ਕਰਕੇ ਉਰਧ ਸਿਧਾਵਾ॥੧੦੨॥ 
ਜਬ ਇਹ ਚਰਿਤ ਬੈਸ਼ਨਵ ਦੇਖਾ । ਉਰ ਮਹਿ ਸ਼ਰਧਾ ਬਧੀ ਵਿਸ਼ੇਖ਼ਾ। 

ਪਦ ਅਰਬਿੰਦ ਦੌਰ ਲਪਟਾਵਾ । ਅਧਿਕ ਪ੍ਰੇਮ ਸੋਂ ਹਿਰਦਾ ਛਾਵਾ॥੧੦੩॥ 


ਡੇਰੇ ਜਾਇ ਬੂਝਨੋ ਕੀਨਾ। 'ਕੌਨ ਹੁਤੋਂ ਜੁ ਕਿਯੋ ਬੰਧਹੀਨਾ$?”। 
ਤਿਹ ਛਿਨ ਮੂਲੇ ਕੌ ਜੁ ਪ੍ਰਸੰਗਾ। ਗੁਰੂ ਸੁਨਾਇ ਦੀਨ ਤਿਹ ਸੰਗਾ॥੧੦੪॥ 


ਇਸ ਪ੍ਰਕਾਰ ਸੁਨ ਪਿਖ ਸੂਭ ਰੀਤੀ । ਭਯੋ ਸਿੱਖ ਗੁਰ ਕੌ ਯੁਤ ਪ੍ਰੀਤੀ। 

ਇਉਂ ਮੂਲੇ ਨੇ ਸੁਭ ਗਤਿ ਪਾਈ।ਕਵਿ ਬਰਨਨਿ ਕਰਿ ਸਰਬ ਸੁਨਾਈ ॥੧੦੫॥ 

ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤ੍ਰਾਰਧੇ “ਬਾਲ ਗੁੰਦਾਈ, ਮੂਲੇ ਕੋ ਪ੍ਰਸੰਗ” ਬਰਨਨੰ ਨਾਮ 
ਅਠੱਤੀਸਮੋ ਧਜਾਇ ॥੩੮॥ 


511 58000 4800 5॥0। ਹ। 015 ੧3101500੫੧)60011.60।। 


ਅਧਿਆਇ 38 ਬਾਲਗੁੰਦਾਈ ਦੇ ਟਿੱਲੇ ਜਾਣਾ 


ਇਉਂ ਸੁਣ ਕੇ ਉਸ ਦੇ ਮਨ ਵਿੱਚ ਸ਼ੰਕਾਂ ਪੈਦਾ ਹੋਈ -ਇਹ ਮੁਕਤੀ ਦੇਣ ਦੀ ਸਮੱਰਥਾ ਨਹੀਂ 
ਰੱਖ ਸਕਦੇ। ਜੋ ਵਿਅਕਤੀ ਨਿਰਦਈ ਹੋ ਕੇ ਜੀਵਾਂ? ਨੂੰ ਮਾਰਦਾ ਹੈ, ਉਹ ਸੰਸਾਰ ਦਾ ਉਧਾਰ 
ਕਿਵੇਂ ਕਰਨ ਵਾਲਾ ਹੋ ਸਕਦਾ ਹੈ? ॥੯੭॥ 


ਫੇਰ ਵੀ ਮੈਂ ਹੁਣ ਚੱਲ ਕੇ ਆਇਆ ਹੀ ਹਾਂ, ਇੱਕ ਵਾਰ ਮਿਲ ਕੇ ਹੀ ਘਰ ਨੂੰ ਮੁੜਾਂਗਾ-। 
ਜਿਸ ਰਾਹ ਨੂੰ ਮੁਕਤੀਦਾਤੇ ਗੁਰੂ ਜੀ ਗਏ ਸਨ। ਇਹ ਸੋਚ ਕੇ ਉਹ ਬਾਹਰ ਚਲਾ ਗਿਆ। ॥੯੮॥ 


ਉਸ ਵੇਲੇ ਗੁਰੂ ਜੀ ਦਾ ਧਿਆਨ ਸ਼ਿਕਾਰ ਖੇਡਣ ਵਿੱਚ ਸੀ। ਉਸ ਵੈਸ਼ਨਵ ਨੇ ਅਨਾਥਾਂ ਤੇ 
ਦਇਆ ਕਰਨ ਵਾਲੇ (ਗੁਰੂ ਜੀ) ਦੇ ਦਰਸ਼ਨ ਕੀਤੇ । ਇੱਕ ਸਹਿਆ (ਖਰਗੋਸ਼) ਅੱਗੇ ਨੂੰ 
ਨਿਕਲ ਕੇ ਭੱਜ ਗਿਆ। (ਗੁਰੂ ਜੀ ਨੇ) ਉਸ ਦੇ ਪਿੱਛੇ ਬਾਜ਼ ਛੱਡ ਦਿੱਤਾ ॥੯੯॥ 


ਉਸ ਬਾਜ਼ ਨੇ ਸਹੇ ਨੂੰ ਚੁੰਝ? ਮਾਰ-ਮਾਰ ਕੇ ਸੁੱਟ ਲਿਆ। ਗੁਰੂ ਜੀ ਇਹ ਤਮਾਸ਼ਾ ਵੇਖ ਕੇ ਖੁਸ਼ 
ਹੋ ਗਏ। ਵੈਸ਼ਨਵ ਇਹ ਸਭ ਦੇਖ ਕੇ ਬਹੁਤ ਪਛਤਾਇਆ। ਮਨ ਵਿੱਚ ਸੋਚਿਆ-ਮੈਂ ਇਨ੍ਹਾਂ 
ਕੋਲ ਕਿਉਂ ਆ ਗਿਆ ਹਾਂ? ॥੧੦੦॥ 


(ਇਹ ਤਾਂ) ਤੜਫਦੇ” ਜਾਨਵਰ ਨੂੰ ਵੇਖ ਕੇ ਖੁਸ਼ ਹੋ ਰਹੇ ਹਨ। ਇਨ੍ਹਾਂ ਕੋਲੋਂ ਮੁਕਤੀ ਕਿੱਥੋਂ ਮਿਲਣੀ 
ਹੈ-? ਜਗਤ-ਮਾਲਕ ਗੁਰੂ ਜੀ ਨੇ ਉਸ ਦੇ ਮਨ ਦੀ ਜਾਣ ਕੇ ਹੱਥਾਂ ਨਾਲ ਸਹੇ ਨੂੰ ਛੂਹਿਆ ॥੧੦੧॥ 


ਉਹ ਤੁਰੰਤ ਦੇਵਤੇ£ ਦੇ ਰੂਪ ਵਿੱਚ ਆ ਗਿਆ। ਉਸ ਦੇ ਅੰਗਾਂ ਵਿੱਚ ਬਹੁਤ ਸੁੰਦਰ ਗਹਿਣੇ ਪਾਏ ਹੋਏ 
ਸਨ। (ਉਸ ਦਾ ਮੁੱਖ) ਸੁੰਦਰ ਤੇ ਨਸ਼ੇ ਦੇ ਸਰੂਰ ਵਾਲਾ ਸੀ, ਜਿਸ ਨੂੰ ਵੇਖ ਕੇ ਕਾਮਦੇਵ ਵੀ ਸ਼ਰਮਿੰਦਾ 
ਹੋ ਰਿਹਾ ਸੀ । ਤੇ ਉਹ ਉਸਤਤ ਕਰਦਾ ਹੋਇਆ, ਉੱਪਰਾੰ ਨੂੰ ਚਲਾ ਗਿਆ ॥੧੦੨॥ 


ਜਦ ਵੈਸ਼ਨਵ ਨੇ ਇਹ ਕੌਤਕ ਵੇਖਿਆ ਤਾਂ ਉਸ ਦੇ ਮਨ ਵਿੱਚ ਸ਼ਰਧਾ ਵਧ ਗਈ। ਉਹ ਦੌੜ 
ਕੇ ਗੁਰੂ ਜੀ ਦੇ ਚਰਨਾਂ ਨਾਲ ਲਿਪਟ ਗਿਆ । ਉਸ ਦਾ ਹਿਰਦਾ ਪ੍ਰੇਮ ਨਾਲ ਭਰ ਗਿਆ। ॥੧੦੩॥ 


ਡੇਰੇ ਪਹੁੰਚ ਕੇ ਵੈਸ਼ਨਵ ਨੇ ਪੁੱਛਿਆ, “ਉਹ ਕੌਣ ਸੀ? ਜਿਸ ਦੀ ਤੁਸੀਂ ਬੰਦਖਲਾਸੀ£ (ਮੁਕਤੀ) 
ਕੀਤੀ ਹੈ?” ਉਸੇ ਪਲ ਗੁਰੂ ਜੀ ਨੇ ਮੂਲੇ ਦਾ ਸਾਰਾ ਬਿਰਤਾਂਤ ਉਸ ਨੂੰ ਸੁਣਾ ਦਿੱਤਾ। ॥੧੦੪॥ 


ਇਸ ਤਰਾਂ ਗੁਰੂ ਜੀ ਦੀ ਸ੍ਰੇਸ਼ਟ ਰੀਤੀ ਸੁਣ-ਵੇਖ ਕੇ ਉਹ ਬਹੁਤ ਪ੍ਰੇਮ ਸਹਿਤ ਗੁਰੂ ਜੀ ਦਾ 
ਸਿੱਖ ਬਣ ਗਿਆ। ਇਸ ਤਰਾਂ ਮੂਲੇ ਨੇ ਭਲੀ ਪ੍ਰਕਾਰ ਮੁਕਤੀ ਪ੍ਰਾਪਤ ਕਰ ਲਈ। ਕਵੀ (ਸੰਤੋਖ 
ਸਿੰਘ) ਨੇ ਸਾਰੀ ਦੀ ਸਾਰੀ ਕਥਾ ਵਰਣਨ ਕਰਕੇ ਸੁਣਾ ਦਿੱਤੀ ਹੈ। ॥੧੦੫॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ ''ਸ਼ਹੁ-ਸੁਹਾਗਣ , ਬਾਲ-ਗੁੰਦਾਈ, ਮੂਲੇ ਦਾ 
ਪੁਸੰਗ” ਨਾਮੀ ਅਠੱਤੀਵਾਂ ਅਧਿਆਇ ਸਮਾਪਤ ਹੋਇਆ। 


5।। 53000 38000 50101 ਹ। ੬0੫9 “॥੧੧੧0੧੫੧੨॥0੦/%0731.0। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਸਾਰ 


ਗੁਰੂ ਨਾਨਕ ਜੀ, ਜਿਸ ਥਾਂ ਇੱਕ ਫ਼ਕੀਰ (ਸ਼ਹੁ ਸੁਹਾਗਣ) ਆਪਣੀ ਬਦਨਾਮੀ ਕਰਕੇ 
ਦੁਖੀ ਹੋ ਗਿਆ ਸੀ, ਉੱਥੇ ਪੁੱਜ ਗਏ। ਪਹਿਲਾਂ ਗੁਰੂ ਜੀ ਨੇ ਹੀ ਉਸ ਦੇ ਸਾਰੇ ਪਖੰਡ ਦਾ ਭੇਤ 
ਉਘੇੜ ਦਿੱਤਾ ਸੀ ਤੇ ਉਹ ਲੋਕਾਂ ਵਿੱਚ ਬਹੁਤ ਸ਼ਰਮਿੰਦਾ ਹੋਇਆ ਸੀ। ਹੁਣ ਗੁਰੂ ਜੀ ਦੁਬਾਰਾ 
ਉਸ 'ਤੇ ਕਿਰਪਾ ਕਰਨ ਲਈ ਗਏ । ਉਸ ਜਗ੍ਹਾ ਹੁਣ ਸ਼ਹੁ ਸੁਹਾਗਣ ਦਾ ਕੋਈ ਮੇਲਾ ਨਹੀਂ 
ਸੀ ਲੱਗਦਾ। ਇੱਕ ਦਿਨ ਗੁਰੂ ਜੀ ਬਾਹਰ ਬੈਠੇ ਸਨ, ਇੱਕ ਲੂਲ੍ਹਾ ਆਦਮੀ ਉਥੇ ਆ ਗਿਆ। 
ਗੁਰੂ ਜੀ ਦੇ ਦਰਸ਼ਨ ਕਰਕੇ ਉਸ ਦੇ ਹੱਥ-ਪੈਰ ਠੀਕ ਹੋ ਗਏ। ਉਹ ਨਿਮਾਣਾ ਹੋ ਕੇ ਬੋਲਿਆ 
ਕਿ ਉਨ੍ਹਾਂ ਦੇ ਦਰਸ਼ਨਾਂ ਸਦਕਾ ਉਸ ਦਾ ਸਰੀਰ ਅਰੋਗ ਹੋ ਗਿਆ ਹੈ ਤਾਂ ਗੁਰੂ ਜੀ ਨੇ ਉਸ 
ਨੂੰ ਆਖਿਆ ਕਿ ਜੇਕਰ ਨਗਰ ਵਿੱਚ ਉਸ ਨੂੰ ਕੋਈ ਪੁੱਛੇ ਕਿ ਉਸ ਦੇ ਹੱਥ-ਪੈਰ ਕਿਸ ਤਰ੍ਹਾ 
ਠੀਕ ਹੋਏ ਹਨ ਤਾਂ ਉਹ ਕਹਿ ਦੇਵੇ ਕਿ ਸ਼ਹੁ ਸੁਹਾਗਣ ਨੇ ਠੀਕ ਕੀਤੇ ਹਨ। ਜਦੋਂ ਉਹ ਇਵੇਂ 
ਕਹਿੰਦਾ-ਕਹਿੰਦਾ ਸ਼ਹੁ ਸੁਹਾਗਣ ਕੋਲ ਪੁੱਜਾ। ਸ਼ਹੁ ਸੁਹਾਗਣ ਨੇ ਪੁੱਛਿਆ “ਉਹ ਸ਼ਹੁ ਸੁਹਾਗਣ 
ਕਿੱਥੇ ਬੈਠਾ ਹੈ ਜਿਸ ਨੇ ਤੇਰਾ ਦੁੱਖ-ਦਰਦ ਦੂਰ ਕਰ ਦਿੱਤਾ ਹੈ?” ਉਹ ਲੂਲ੍ਹਾ ਉਸ ਨੂੰ (ਸ਼ਹੁ- 
ਸੁਹਾਗਣ ਨੂੰ ਗੁਰੂ ਜੀ ਕੋਲ ਲੈ ਗਿਆ । ਸ਼ਹੁ ਸੁਹਾਗਣ, ਗੁਰੂ ਜੀ ਦੇ ਚਰਨ-ਕਮਲਾਂ ਨੂੰ ਲਿਪਟ 
ਗਿਆ ਤੇ ਕਿਹਾ ਕਿ ਉਸ ਦਾ ਗੁਨਾਹ ਮੁਆਫ ਕਰ ਦੇਣ। ਇਸ ਤਰਾਂ ਗੁਰੂ ਜੀ ਨੇ ਆਪਣਾ- 
ਆਪ ਛੁਪਾ ਕੇ ਉਸ ਨੂੰ ਵਡਿਆਈ ਦਿਵਾਈ ਸੀ। ਗੁਰੂ ਜੀ ਨੇ ਉਸਨੂੰ ਉਪਦੇਸ਼ ਦਿੱਤਾ ਅਤੇ 
ਉਹ ਗੁਰੂ ਜੀ ਦਾ ਸੇਵਕ ਬਣ ਗਿਆ। 

ਉਸ ਤੋਂ ਬਾਅਦ ਪਰਉਪਕਾਰੀ ਗੁਰੂ ਜੀ 'ਬਾਲ-ਗੁੰਦਾਈ” ਦੇ ਡੇਰੇ ਕੋਲ ਜਾ ਕੇ 
ਬੈਠ ਗਏ। ਬਾਲ ਗੁੰਦਾਈ ਨੇ ਆਦਰ ਨਾਲ ਬੇਨਤੀ ਕੀਤੀ ਕਿ ਬਹੁਤ ਮੀਂਹ ਪੈਣ ਵਾਲਾ ਹੈ, 
ਡੇਰੇ ਵਿੱਚ ਅਰਾਮ ਨਾਲ ਰਾਤ ਗੁਜ਼ਾ੍‌ਰੋ। ਗੁਰੂ ਜੀ ਨੇ ਆਖਿਆ ਕਿ ਉਹ ਤਿਆਗੀ ਹਨ ਅਤੇ 
ਹਿਰਦੇ ਵਿੱਚ ਦੁੱਖ-ਸੁੱਖ ਸਮਾਨ ਜਾਣ ਕੇ ਸਮਾਂ ਗੁਜ਼ਾਰ ਲੈਂਦੇ ਹਨ। ਬਹੁਤ ਵਾਰਤਾਲਾਪ ਤੋਂ 
ਬਾਅਦ “ਬਾਲ ਗੁੰਦਾਈ” ਗੁਰੂ ਜੀ ਨੂੰ ਆਪਣੇ ਡੇਰੇ ਵਿੱਚ ਲੈ ਆਇਆ। ਉਸ ਨੇ ਗੁਰੂ ਜੀ ਨੂੰ 
ਸਭ ਐਸੋ-ਅਰਾਮ ਦਾ ਸਮਾਨ ਦਿਖਾਇਆ, ਪਰ ਗੁਰੂ ਜੀ ਕਹਿਣ ਲੱਗੇ ਕਿ, ਇਹ ਸਭ ਤਾਂ 
ਬਾਦਸ਼ਾਹਾਂ ਨੂੰ ਸੋਭਦਾ ਹੈ। ਤਿਆਗੀ ਦਾ ਇਨ੍ਹਾਂ ਨੂੰ ਵੇਖਣ ਦਾ ਕੀ ਕੰਮ ਹੈ? ਇਸ ਤਰਾਂ ਗੁਰੂ 
ਜੀ ਨੇ ਮਾਇਆ ਦਾ ਮੋਹ ਛਡਵਾਉਣ ਬਾਰੇ ਬਾਲ ਗੁੰਦਾਈ ਨੂੰ ਕਈ ਉਪਦੇਸ਼ ਦਿੱਤੇ। 

ਫਿਰ ਗੁਰੂ ਜੀ ਆਪਣੇ ਸੇਵਕ ਮੂਲੇ ਦੇ ਘਰ ਪੁੱਜ ਗਏ, ਪਰ ਮੂਲਾ ਆਪਣੀ ਪਤਨੀ 
ਦੇ ਆਖੇ ਲੱਗ ਕੇ ਤੁਰੰਤ ਘਰ ਅੰਦਰ ਜਾ ਕੇ ਛੁੱਪ ਗਿਆ। ਉਸਨੂੰ ਉਸੇ ਵੇਲੇ ਕਾਲੇ ਨਾਗ 
ਨੇ ਡੱਸ ਲਿਆ ਤੇ ਉਸ ਦੀ ਮੌਤ ਹੋ ਗਈ। ਉਸ ਨੂੰ ਮੰਜੇ ਉੱਤੇ ਪਾ ਕੇ ਗੁਰੂ ਜੀ ਕੋਲੋਂ 
ਉਇ ਨਿਅ£ ਗਰਾਜੀਡੀ ਪਰਇਨ ਤਜ ਲਨ ਪਰਤੀ ਸਾਂ ਜਾਲ 
ਵਿੱਚ ਇਸ ਦੀ ਮੁਕਤੀ ਕਰਾਂਗੇ। ਫਿਰ ਇਕ ਵੈਸ਼ਨਵ ਗੁਰੂ ਗੋਬਿੰਦ ਸਿੰਘ ਜੀ ਬਹੁਤ ਉਸਤਤੀ 
ਸੁਣ ਕੇ ਦਰਸ਼ਨਾਂ ਲਈ ਆਇਆ। ਗੁਰੂ ਗੋਬਿੰਦ ਸਿੰਘ ਜੀ ਨੇ ਉਸਦੇ ਮਨ ਦੀ ਜਾਣਦੇ ਹੋਏ 
ਸਾਰੇ ਭਰਮ ਦੂਰ ਕਰ ਕੇ ਉਸ ਦਾ ਉਧਾਰ ਕੀਤਾ । 


278 । 
5।। 53000 38001 50101 ਹ। ੬0੫9 ।4੦॥੧01੪15॥0੩9607180.601। 


ਅਧਿਆਇ 36 ਬਾਲਗੁੰਦਾਈ ਦੇ ਟਿੱਲੇ ਜਾਣਾ 


੯ 5੫ 


ਫੁਟਨਣ 

(1) ਬਾਲ ਗੁੰਦਾਈ ਇੱਕ ਜੋਗੀ ਦਾ ਨਾਂ ਹੈ ਜੋ ਜੇਹਲਮ ਤੋਂ 12 ਕੋਹ ਪੱਛਮ ਚੱਲ ਇਕ ਪਹਾੜੀ 
ਟਿੱਲੇ 'ਤੇ ਰਹਿੰਦਾ ਸੀ। ਇਹ ਇੱਕ ਪਰਉਪਕਾਰੀ ਸਾਧੂ ਸੀ। ਗੁਰੂ ਨਾਨਕ ਸਾਹਿਬ ਇਸ ਦੇ 
ਆਸ਼ਰਮ ਵਿੱਚ ਪਧਾਰੇ ਸਨ। ਇਹ ਗੁਰੂ ਨਾਨਕ ਜੀ ਦਾ ਸ਼ਰਧਾਲੂ ਹੋ ਗਿਆ ਸੀ। 


(“2) ਮੂਲਾ, ਸਿਆਲਕੋਟ ਦਾ ਵਸਨੀਕ ਕਰਾੜ ਸੀ। ਇਹ ਗੁਰੂ ਨਾਨਕ ਜੀ ਨਾਲ ਕੁਝ ਸਮਾਂ 
ਸਫ਼ਰ ਵਿੱਚ ਰਿਹਾ। ਇਕ ਵਾਰ ਇਹ ਆਪਣੀ ਇਸਤਰੀ ਦੇ ਆਖੇ ਲੱਗ ਕੇ ਹਨ੍ਹੇਰੇ ਵਿੱਚ ਜਾ 
ਲੁੱਕਿਆ, ਜਿੱਥੇ ਇਸ ਦੀ ਸੱਪ ਦੇ ਡਸਣ ਨਾਲ ਮੌਤ ਹੋ ਗਈ ਸੀ। ਗੁਰੂ ਜੀ ਨੇ ਮੂਲੇ 'ਤੇ ਇੱਕ 
ਸਲੋਕ ਵੀ ਉਚਾਰਨ ਕੀਤਾ, ਜੋ ਗੁਰੂ ਗ੍ਰੰਥ ਸਾਹਿਬ, ਪੰਨਾ 1412 `ਤੇ ਦਰਜ ਹੈ:- 
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ॥ ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ॥ 

(ਗੁ. ਗੁਰੰ. ਸਾਹਿਬ, ਪੰਨਾ 1412) 
(3) ਸਿਆਲਕੋਟ ਵਿੱਚ ਇਕ ਬੇਰੀ ਹੈ, ਜਿਸ ਹੇਠ ਗੁਰੂ ਨਾਨਕ ਜੀ ਬਿਰਾਜੇ ਸਨ। ਮੂਲਾ 
ਕਰਾੜ ਇੱਥੇ ਹੀ ਗੁਰੂ ਜੀ ਦਾ ਸਿੱਖ ਬਣਿਆ ਸੀ। ਇੱਥੇ ਹੀ ਸੱਪ ਦੇ ਡੱਸਣ ਕਰਕੇ ਮੂਲੇ ਨੂੰ 
ਮੰਜੀ 'ਤੇ ਪਾ ਕੇ ਗੁਰੂ ਜੀ ਦੇ ਕੋਲ ਲਿਆਏ ਸਨ। ਇੱਥੇ ਸ਼ਾਨਦਾਰ ਗੁਰਦੁਆਰਾ ਕਾਇਮ ਹੈ। 


() ਮੂਲੇ ਦੀ ਮੌੜ ਉਪਰੰਤ ਜਦੋਂ ਗੁਰੂ ਜੀ ਕੋਲੋਂ ਹਠ ਲਿਖੇ ਮੁਤਾਬਕ ਬਚਨ ਅਖਵਾ ਦਿੱਤੇ ਸਨ 
ਤਾਂ ਪਰਸੰਗ ਖਤਮ ਹੋ ਗਿਆ ਸੀ: 

ਅੰਤ ਸਮੈ' ਜੋ ਦਰਸ਼ਨ ਪਾਵਾ । ਯਾਕੋ ਫਲ ਇਸ ਹੋਇ ਸੁਹਾਵਾ । (ਅੰਕ 82) 

ਦਸਵਾਂ ਜਾਮਾ ਪਹਿਰਹਿ' ਜਬਹੀ । ਜਨਮ ਮਰਨ ਤੇ ਗਤਿ ਦੈ' ਤਬਹੀ ॥ (ਅੰਕ 83) 

ਪਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਸ ਪਰਸੰਗ ਨੂੰ ਆਪਣੇ ਕੋਲੋਂ ਵਧਾ ਕੇ ਗੁਰੂ 

ਗੋਬਿੰਦ ਜੀ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ ਅਤੇ ਇਹ ਭੁੱਲ ਗਿਆ ਕਿ ਜਨਮ ਸਾਖੀ 
ਭਾਈ ਬਾਲਾ ਜੀ, ਗੁਰੂ ਅੰਗਦ ਦੇਵ ਜੀ ਨੂੰ ਲਿਖਵਾ ਰਹੇ ਹਨ। ਉਸ ਨੇ ਆਪਣੇ-ਆਪ ਨੂੰ 
ਭਾਈ ਬਾਲੇ ਦੀ ਥਾਂ ਖੜ੍ਹਾ ਕਰਵਾ ਕੇ ਸਰੋਤਿਆਂ ਦੀ ਮੰਗ ਦੱਸਦੇ ਹੋਏ, ਇਸ ਪਰਸੰਗ ਨੂੰ 
ਵਧਾਉਣ ਦਾ ਅਧਾਰ ਘੜ ਦਿੱਤਾ ਜੋ ਉਚਿਤ ਤੇ ਮੰਨਣਯੋਗ ਨਹੀਂ ਹੈ। ਭਾਈ ਸੰਤੋਖ ਸਿੰਘ ਇਹ 
ਭੁੱਲ ਗਏ ਕਿ ਇਹ ਰਚਨਾ ਕਰਨ ਵੇਲੇ, ਉਨ੍ਹਾਂ ਕੋਲ ਸਰੋਤੇ ਨਹੀਂ ਸਨ ਬੈਠੇ, ਉਹ ਤਾਂ ਕੇਵਲ 
ਲਿਖਾਰੀ ਦੇ ਤੌਰ `ਤੇ ਲਿਖਤ ਵਿੱਚ ਮਗਨ ਸਨ। 


ਨੋਟ: “ਮੂਲੇ” ਅਤੇ 'ਸ਼ਹੁ ਸੁਹਾਗਣ' ਦੇ ਮੁਕੰਮਲ ਪਰਸੰਗ ਲਈ ਵੇਖੋ, ਅਧਿਆਇ 31, ਜਿਸ 
ਵਿੱਚ ਇਨ੍ਹਾਂ ਦੋਹਾਂ ਪਰਸੰਗਾਂ ਦਾ ਹਾਲ ਲਿਖਿਆ ਮਿਲਦਾ ਹੈ। 


5॥ 58000 8001 5000 2 ੪00੫੧ __”” ।੧੫੧0੧੫1500੫੧॥6%080। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਉਨਤਾਲੀਵਾਂ 
(ਪੜ੍ਹਨ, ਸੁਣਨ, ਪ੍ਰੇਮ ਮਹਿਮਾ। ਕਰਤਾਰਪੁਰ ਨਿਵਾਸ, ਸ਼ਿਵਰਾੜ੍ਹੀ ਨੂੰ ਅਚਲ ਪਰ ਸਿੱਧਾਂ 
ਨਾਲ ਗੋਸ਼ਟ ਆਦਿ।) 
ਦੋਹਰਾ 
ਪੜਨ ਸੁਨਨ ਕਰ ਛੀਰ' ਸਮ ਪ੍ਰੇਮ ਸਮਾਇਨ? ਪਾਇ। 
ਲਖਨੋ ਸਹਿਜ ਸਰੂਪ ਕੋ ਚਖ ਮਾਖਨ ਸੁਖਦਾਇ॥੧॥ 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਸੀ ਅੰਗਦ ਸੁਨ ਕਥਾ ਮਹਾਨੀ। ਕੀਨ ਪਯਾਨੋ ਪੁਨ ਗੁਨਖਾਨੀ। 

ਸ੍ਰੀ ਕਰਤਾਰਪੁਰੇ ਚਲਿ ਆਏ ।ਬੰਦਨ ਕਰਹਿ ਸਿੱਖ ਹਰਖਾਏ”॥ ੨॥ 


ਦੋਨੋ ਸੁਤ ਪਾਇਨ ਪਰ ਪਰੇ ।ਦੇਖ ਪਿਤਾ ਸੋ ਆਨੱਦ ਭਰੇ। 
ਸਭਨ ਕੀਨ ਉਤਸ਼ਾਹੁ ਬਿਸਾਲਾ। ਪੰਚਾਮ੍ਰਿਤ ਬਹੁ ਕਿਯ ਤਤਕਾਲਾ॥ ੩॥ 


ਕਰ ਅਰਦਾਸ ਬਾਂਟ ਸਬ ਤਾਈਂ। ਕਿਰਤਨ ਕੀ ਘਨਘੋਰ ਲਗਾਈ। 
ਜਹਿਂੰ ਜਹਿੰ ਸਿੱਖ ਹੁਤੇ” ਸੁਨ ਆਏ । ਦਰਸ਼ਨ ਕਰ ਬਾਂਛਤ” ਫਲ ਪਾਏ॥੪॥ 


ਰਹਿਨ ਲਗੇ ਪੁਨਿ ਪੁਰਕਰਤਾਰਾ । ਸਿਮਰਨ ਨਾਮ ਜਗਤ ਬਿਸਤਾਰਾ। 
ਦਿਨ ਪ੍ਰਤਿ ਦੂਨ ਚਊਨ ਬਿਸਾਲਾ। ਪਸਰੀ ਕੀਰਤਿ ਕਰਤ ਉਜਾਲਾ॥੫॥ 


ਦਸ ਦਿਸ ਜੀਤੀ,ਤੇਜ ਸਵਾਇਆ। ਸੱਤਿਨਾਮ ਕਾ ਚੱਕ ਫਿਰਾਇਆ। 
ਪੀਰ ਅਮੀਰ ਜਗਤ ਮਹਿ ਜੇਈ। ਪਦ ਅਰਬਿੰਦ ਨਿਵਾਏ ਤੇਈ॥੬॥ 


ਪੰਡਿਤ ਔਰ ਪਖੰਡੀ ਗਯਾਨੀ । ਬਿੱਦਯਾ ਬੇਤੇ ਜੇ ਅਭਿਮਾਨੀ। 
ਕਰਾਮਾਤ ਯੁਤ ਆਪ ਜਣਾਇਆ । ਤਿਨ ਸਭ ਊਪਰ ਪ੍ਰਭੁ ਜਸੁ ਛਾਇਆ॥ ੭॥ 


5॥ 5300੫ 7800 5॥00। 2 0੫₹% ੧8101੨॥0੫੧60111.00।। 


ਅਧਿਆਇ 39 ਅੱਚਲ-ਵਟਾਲੇ ਜਾਣਾ 


ਅਧਿਆਇ ਉੱਤਾਲੀਵਾਂ 
(ਪੜ੍ਹਨ, ਸੁਣਨ । ਪ੍ਰੇਮ ਮਹਿਮਾ । ਕਰਤਾਰਪੁਰ ਨਿਵਾਸ । ਸ਼ਿਵਰਾਤਰੀ ਨੂੰ 
“ਅੱਚਲ” ਪਰ । ਸਿੱਧਾਂ ਨਾਲ ਗੋਸ਼ਟ ਆਦਿ) 


ਦੋਹਰਾ 

ਪੜ੍ਹਨ ਤੇ ਸੁਣਨ ਨੂੰ ਦੁੱਧ! ਦੇ ਬਰਾਬਰ ਸਮਝ ਲੈ (ਤੇ) (ਉਸ ਵਿੱਚ) ਪ੍ਰੇਮ ਰੂਪੀ ਜਾਗ? ਲਗਾ 
ਦੇ, ਨਾਮ ਦਾ ਰਿੜਕਣਾ ਕਰ ਕੇ ਸਹਿਜ-ਸਰੂਪ ਦੀ ਲੱਖਤਾ (ਪਛਾਣ) ਰੂਪੀ ਸੁਖਦਾਈ ਮੱਖਣ 
ਨੂੰ ਫੇਰ ਚੱਖ। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਹੇ ਸ੍ਰੀ ਗੁਰੂ ਅੰਗਦ ਦੇਵ ਜੀਓ! ਮਹਾਨ ਕਥਾ ਸੁਣੋ । ਫੇਰ ਗੁਣਾਂ ਦੀ ਖਾਣ (ਗੁਰੂ ਨਾਨਕ ਦੇਵ 
ਜੀ) ਨੇ ਚਾਲੇ ਪਾ ਦਿੱਤੇ ਤੇ ਚੱਲ ਕੇ, ਸ੍ਰੀ ਕਰਤਾਰਪੁਰ ਵਿਖੇ ਪੁੱਜ ਗਏ । ਸਿੱਖ ਪਰਸੰਨ? ਹੋ ਕੇ 
ਬੰਦਨਾ ਕਰਨ ਲੱਗੇ। ॥੨॥ 


ਗੁਰੂ ਜੀ ਦੇ ਦੋਵੇਂ ਸਪੁੱਤਰ ਆ ਕੇ ਚਰਨ-ਕਮਲਾਂ `ਤੇ ਪੈ ਗਏ। ਪਿਤਾ ਦੇ ਦਰਸ਼ਨ ਕਰ ਕੇ 
ਉਹ ਖ਼ੁਸ਼ੀ ਨਾਲ ਭਰਪੂਰ ਹੋ ਗਏ। ਸਭ ਨੇ ਬਹੁਤ ਉਤਸ਼ਾਹ ਕੀਤਾ । ਤੁਰੰਤ ਬਹੁਤ ਸਾਰੀ 
ਕੜਾਹ-ਪਰਸ਼ਾਦ ਦੀ ਦੇਗ ਤਿਆਰ ਕੀਤੀ ਗਈ। ॥੩॥ 


ਕੀਰਤਨ ਦੀ ਆਵਾਜ਼ ਨਾਲ ਗੁੰਜਾਰ ਪੈ ਗਈ। ਅਰਦਾਸ ਕਰਕੇ ਸਭਨਾਂ ਵਿੱਚ ਦੇਗ ਵਰਤਾਈ 
ਗਈ। ਜਿਥੇ-ਜਿੱਥੇ ਸਿੱਖ (ਵਸਦੇ) ਸਨ”, ਸਾਰੇ, ਸੁਣ ਕੇ ਪਹੁੰਚ ਗਏ। ਗੁਰੂ ਜੀ ਦੇ ਦਰਸ਼ਨ 
ਕਰਕੇ, ਮਨ-ਚਾਹੇ? ਫਲ ਪ੍ਰਾਪਤ ਕੀਤੇ। ॥੪॥ 


ਫੇਰ ਗੁਰੂ ਜੀ ਕਰਤਾਰਪੁਰ ਵਿਖੇ ਹੀ ਟਿਕ ਗਏ ।ਨਾਮ ਦਾ ਸਿਮਰਨ ਸੰਸਾਰ ਅੰਦਰ ਫੈਲਾਉਂਦੇ 
ਰਹੇ। ਇਹ ਰੋਜ਼-ਰੋਜ਼ ਦੂਣਾ-ਚੌਣਾ ਫੈਲਦਾ ਗਿਆ। ਆਪ ਦਾ ਜਸ ਫੈਲਣ ਨਾਲ ਗਿਆਨ ਦਾ 
ਚਾਨਣ ਵਧਦਾ ਗਿਆ। ॥੫॥ 


ਆਪ ਦੇ ਵਧਦੇ ਤੇਜ-ਪ੍ਰਕਾਸ਼ ਨੇ, ਦਸੇ-ਦਿਸ਼ਾਵਾਂ ਜਿੱਤ ਲਈਆਂ ਸਾਰੇ ਪਾਸੇ ਆਪ ਨੇ 
ਸਤਿਨਾਮ ਦਾ ਚੱਕਰ ਚਲਾ ਦਿੱਤਾ ਸੀ। ਸੰਸਾਰ ਦੇ ਜੋ ਵੀ ਪੀਰ-ਫ਼ਕੀਰ ਅਤੇ ਰਾਜੇ ਤੇ ਸਰਦਾਰ 
ਸਨ, ਉਹ ਸਾਰੇ, ਆਪ ਦੇ ਚਰਨ-ਕਮਲਾਂ 'ਤੇ ਨਿਵਾ ਦਿੱਤੇ (ਭਾਵ ਨਿਵ ਗਏ)। ॥੬॥ 


ਵਿਦਵਾਨ, ਗਿਆਨਵਾਨ ਤੇ ਪਾਖੰਡੀ (ਭੇਖੀ) ਅਤੇ ਜੋ ਵੀ ਪੜ੍ਹੇ-ਲਿਖੇ, ਹੰਕਾਰ ਦੇ ਮਾਰੇ ਹੋਏ 
ਸਨ ਤੇ (ਜਿਨ੍ਹਾਂ ਨੇ) ਕਰਾਮਾਤਾਂ ਦੁਆਰਾ ਆਪਣਾ-ਆਪ ਜਣਾ ਲਿਆ ਸੀ, ਉਨ੍ਹਾਂ ਸਾਰਿਆਂ 
ਉੱਤੇ ਪ੍ਰਭੂ ਭਾਵ ਗੁਰੂ ਜੀ ਦਾ ਜਸ ਛਾ ਗਿਆ। ॥੭॥ 


5।। 58000 800 5001 ੬0039 _ ;; 1&101%15001601ਗ0 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਜੇਊ ਸਿਧ ਗੋਰਖ ਸੰਗਾਰੇ' । ਚਰਚਾ ਕਰਤ ਸਰਬ£ ਤੇ ਹਾਰੇ। 
ਕਲਾ ਦਿਖਾਇ ਰਹੇ ਪਚਿਹਾਰੀ?।ਚਲੀ ਨ ਕੁਛ ਭੇ ਲੱਜਤ ਭਾਰੀ॥ ੮ ॥ 


ਤਦਪਿ ਹੱਕਾਰ ਨ ਛੋਡਕੋ ਮਨ ਕੋ ।ਜਗ ਮਨਤਾ ਬਡ ਗਰਬ ਸੁ ਜਿਨ ਕੋ। 
ਤਿਨ ਪੁਨਿ ਮਾਨ ਭੰਜਨੇ” ਹੇਤਾ।ਚਹਤਿ ਰਹਤਿ ਬੇਦੀ ਕੁਲਕੇਤਾ॥ ੯॥ 


`ਬੇਖ ਫਕੀਰੀ ਤਜਯੋ ਸਰੀਰਾ। ਸੰਸਾਰੀ ਪਹਿਰੇ ਪੁਨਿ ਚੀਰਾ” । ਹ 
ਕ੍੍‌ਿਖੀ5 ਕਰਾਵਨ ਲਗੇ ਬਿਸਾਲਾ। ਦੇਗ ਚਲਾਵਹਿ' ਪਰਮ ਕ੍ਰਿਪਾਲਾ" 1) ॥੧੦॥ 


ਦਰਸ਼ਨ ਕਰਨ ਹੇਤ ਸਿਖ ਆਵਹਿ । ਕਿਤਕ ਰਹਹਿਂ,ਘਰਿ ਕਿਤਕ ਸਿਧਾਵਹਿਂ। 
ਸਵਾ ਜਾਮਾ ਨਿਸ ਰਹੇ ਸਦਾਈ । ਹੋਤ ਕੀਰਤਨ ਸਬ ਸੁਖਦਾਈ॥ ੧੧॥ 


ਸੱਤਿਨਾਮ ਕੋ ਸਿਮਰਨ ਕਰਨਾ। ਇਹ ਉਪਦੇਸ਼ ਸਰਬ ਪ੍ਰਤਿ ਬਰਨਾ?ੈ। 
“ਨੀਚ ਕਿ ਊਚ ਰਾਇ ਕੈ ਰੰਕਾ। ਸਿਮਰੇ ਤੇ ਜਮ ਜਾਇ ਅਤੰਕਾ' ॥੧੨॥ 


ਸ਼ੁੱਧ ਅਸ਼ੁੱਧ ਜਪੈ ਜੇ ਕੋਈ। ਮਨ ਬਿਕਾਰ ਤੇ ਨਿਰਮਲ ਹੋਈ। 
ਪ੍ਰਾਪਤਿ ਗਯਾਨ ਬੰਧ? ਸਭ ਖੋਇ। ਇਹ ਸਮ ਨਹਿਂ ਸੁਖੈਨ ਕਲਿ ਕੋਇ'॥੧੩॥ 


ਸੁਨ ਉਪਦੇਸ਼ ਸਿੱਖ ਵਡਭਾਗੀ। ਭਗਤਿ ਪ੍ਰੇਮ ਰੰਗੇ ਲਿਵਲਾਗੀ। 
ਮੁਕਤਿ ਉਚਿਤ!2 ਭੇ ਮਨੂਜ ਅਨੇਕਾ।ਰਹੇ ਅਲੇਪ ਸੁ ਪਾਇ ਬਿਬੇਕਾ'” ॥੧੪॥ 


੯ 


ਦੋਹਰਾ 
ਨਿਜ ਪੁਰ ਸੁਨ ਝਟ ਆਤ ਭਾ ਨਾਮ ਅਜਿੱਤਾ ਜਾਸਾ”। 
ਜਗਤੇਸ਼ੂਰ ਪਦ ਕਮਲ ਕੋ ਭ੍ਰਮਰ ਕੀਨ ਮਨ ਜਾਸ॥੧੫॥ 


5। 5800੫ 800 500। 2। ੬0੧” (੧॥1015॥0॥੦/6018.60।। 


ਅਧਿਆਇ 39 ਅੱਚਲ-ਵਟਾਲੇ ਜਾਣਾ 


ਗੋਰਖ ਨਾਲ” ਜੋ ਵੀ ਸਿੱਧ ਸਨ, ਉਹ ਸਾਰੇ? (ਆਪ ਜੀ ਨਾਲ) ਚਰਚਾ ਕਰ ਕਰ ਕੇ ਹਾਰ 
ਗਏ। ਉਹ ਆਪਣੀ ਸ਼ਕਤੀ ਦਿਖਾ-ਦਿਖਾ ਕੇ ਥੱਕਤ ਗਏ, ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਗਈ 
ਤੇ ਅੰਤ ਬਹੁਤ ਸ਼ਰਮਿੰਦੇ ਹੋਏ। ॥੮॥ 


ਫੇਰ ਵੀ ਉਨ੍ਹਾਂ ਨੇ ਆਪਣੇ ਮਨ ਦਾ ਹੰਕਾਰ ਨਾ ਛੱਡਿਆ ਕਿਉਂਕਿ ਉਨ੍ਹਾਂ ਨੂੰ ਆਪਣੀ ਸੰਸਾਰਕ- 
ਮਾਨਤਾ ਉੱਤੇ ਬਹੁਤ ਜ਼ਿਆਦਾ ਘੁਮੰਡ ਸੀ। ਫੇਰ, ਉਨ੍ਹਾਂ ਦਾ ਮਾਨ (ਹੰਕਾਰ) ਤੋੜਨ” ਲਈ, 
ਬੇਦੀ-ਕੁਲ ਦੇ ਨਿਸ਼ਾਨ ਗੁਰੂ ਜੀ ਮੌਕਾ ਚਾਹੁੰਦੇ ਰਹਿੰਦੇ ਸਨ। ॥੯॥ 


ਗੁਰੂ ਜੀ ਨੇ ਫ਼ਕੀਰੀ ਵਾਲਾ ਪਹਿਰਾਵਾ ਛੱਡ ਕੇ, ਸਰੀਰ 'ਤੇ ਫੇਰ ਸੰਸਾਰੀ-ਬਸਤਰ” ਪਹਿਨ 
ਲਏ ਸਨ। (ਉੱਥੇ ਵੱਡੇ ਪੱਧਰ 'ਤੇ) ਖੇਤੀ$ ਕਰਾਉਣੀ ਅਰੰਭ ਕਰ ਦਿੱਤੀ ਅਤੇ ਪਰਮ 
ਕਿਰਪਾਲੂ ਜੀ ਨੇ ਲੰਗਰ ਚਲਾਉਣਾ ਸ਼ੁਰੂ ਕਰ ਦਿੱਤਾ ॥੧੦॥ 


ਸਿੱਖ (ਆਪ ਦੇ) ਦਰਸ਼ਨ ਕਰਨ ਲਈ ਆਉਂਦੇ ਸਨ, ਕਈ ਉੱਥੇ ਠਹਿਰਦੇ, ਕਈ ਘਰਾਂ ਨੂੰ 
ਵਾਪਸ ਮੁੜ ਜਾਂਦੇ। ਹਮੇਸ਼ਾ ਹੀ ਸਵਾ-ਪਹਿਰਦ ਰਾਤ ਰਹਿੰਦੀ ਤੋਂ, ਸਭਨਾਂ ਨੂੰ ਸੁੱਖ-ਸ਼ਾਂਤੀ ਦੇਣ 
ਵਾਲਾ ਕੀਰਤਨ ਹੁੰਦਾ ਸੀ। ॥੧੧॥ 


ਸਭਨਾਂ ਨੂੰ ਇਹੋ ਉਪਦੇਸ਼ ਦਿੱਤਾ? ਜਾਂਦਾ “ਸਤਿਨਾਮ ਦਾ ਸਿਮਰਨ ਕਰੋ। ” “ਭਾਵੇ' ਕੋਈ 
ਉੱਚਾ ਹੈ ਜਾਂ ਨੀਵਾਂ ਹੈ ਅਤੇ ਰਾਜਾ ਜਾਂ ਕੰਗਾਲ ਹੈ, (ਸਭਨਾਂ ਦਾ ਹੀ)? ਸਿਮਰਨ ਕਰਨ ਨਾਲ, 
ਮੌਤ ਦਾ ਡਰ ਨਸ਼ਟ ਹੋ ਜਾਂਦਾ ਹੈ।” ॥੧੨॥ 


ਭਾਵੇ' ਕੋਈ ਸ਼ੁੱਧ ਮਨ ਨਾਲ ਸਿਮਰਨ ਕਰੇ ਤੇ ਭਾਵੇ' ਅਸ਼ੁੱਧ ਮਨ ਨਾਲ, ਸਭਨਾਂ ਦਾ ਮਨ ਵਿਸ਼ੇ- 
ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਗਿਆਨ ਪ੍ਰਾਪਤ ਕਰ ਕੇ, ਸਾਰੇ ਬੰਧਨਾਂ”? ਤੋਂ ਮੁਕਤ ਹੋ 
ਜਾਈਦਾ ਹੈ। ਕਲਜੁਗ'' ਵਿੱਚ (ਮੁਕਤੀ ਲਈ) ਇਸ ਦੇ ਸਮਾਨ, ਹੋਰ ਕੋਈ ਵੀ ਸੌਖਾ ਰਾਹ 
ਨਹੀਂ।” ॥੧੩॥ 


ਵਡਭਾਗੀ ਸਿੱਖ (ਗੁਰੂ ਜੀ ਦੇ) ਇਸ ਉਪਦੇਸ਼ ਨੂੰ, ਸੁਣ ਕੇ, ਪ੍ਰੇਮਾ-ਭਗਤੀ ਵਿੱਚ ਰੰਗੇ ਗਏ 
ਅਤੇ ਉਨ੍ਹਾਂ ਦੀ ਲਿਵ ਏਧਰ ਜੁੜ ਗਈ। ਬੇਅੰਤ ਮਨੁੱਖ ਮੁਕਤੀ ਦੇ ਯੋਗ'? ਹੋ ਗਏ ਕਿਉਕਿ 
ਉਹ ਗਿਆਨਾਂ? ਪ੍ਰਾਪਤ ਕਰ ਕੇ, ਸੰਸਾਰੀ ਮਾਇਆ ਤੋ' ਨਿਰਲੇਪ ਹੋ ਗਏ ਸਨ। ॥੧੪॥ 


ਚਲ 


ਦੋਹਰਾ ਰ 
ਆਪਣੇ ਨਗਰ ਵਿੱਚ (ਗੁਰੂ ਜੀ) ਆਏ ਸੁਣ ਕੇ, ਜਿਸ” ਦਾ ਨਾਂ “ਅਜਿੱਤਾ” ਸੀ (ਉਹ ਬੰਦਾ 
ਵੀਂ। ਤੁਰੰਤ (ਉੱਥੇ) ਆਣ ਪੁੱਜਾ। ਉਸ ਦਾ ਮਨ, ਜਗਤ ਦੇ ਮਾਲਕ (ਗੁਰੂ ਜੀ) ਦੇ ਚਰਨ- 
ਤਮਲਾਂ ਦਾ ਭੰਵਰਾ ਬਣ ਚੁੱਕਾ ਸੀ। ॥੧੫॥ 


5।। 58000 800 5001 ੬0039 2  1੩੧0੧੧150060100 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਕਿਤਕ ਦਿਵਸ ਤਹਿ' ਰਹਤਿ ਗੁਜਾਰੇ ।ਬੰਧ ਅਨੇਕਨ ਕੇ ਨਿਰਵਾਰੇ'। 
ਬਹੁਰ ਸਮਾਂ ਆਯੋ ਸ਼ਿਵਰਾਤੀ। ਮੇਲਾ ਅਚਲ ਹੋਤ ਭਲਿਭਾਂਤੀ ॥੧੬॥ 


ਸਰਬ ਸਿੱਧ ਤਹਿ ਆਸਨ ਲਾਏ।ਬੈਠਹਿਂ ਜਗ, ਪੂਜਹਿਂ ਨਰ ਆਏ। 
ਤਿਹ ਦਿਨ ਮਨਤਾ ਹੋਤ ਬਧੇਰੀ।ਭੇਟ ਚਢਾਵਹਿਂ ਆਨ ਘਨੇਰੀ॥੧੭॥ 


ਸਿੱਧਨ ਮੇਲਾ ਲਖ ਜਗਨਾਥਾ।ਗਮਨ ਕੀਨ ਕਛੁ ਸਿਖ ਲੇ ਸਾਥਾ। 
ਤਿਹ ਛਿਨ ਹੋਤ ਅਜਿੱਤਾ ਪਾਸੂ£।ਸੋ ਭੀ ਗਯੋ ਸੰਗ ਸੁਖਰਾਸੂ” ॥੧੮॥ 


ਪਹੁੰਚੇ ਤਹਾਂ ਜਾਇ ਕਿਯ ਡੇਰਾ । ਭੀ ਰਜਨੀ” ਅਤਿ ਅਧਿਕ ਅੰਧੇਰਾ। 
ਤਿਹ ਛਿਨਿ ਬਡੀ ਅੰਧੇਰੀ ਆਈ।ਜਿਹ ਬਹੁ ਕੰਕਰ ਧੂੜ ਉਡਾਈ॥੧੯॥ 


ਕਰਕਾ£ ਕੀ ਬਹੁ ਬਰਖਾ ਬਰਖੀ। ਕਰਕੀ ਤੜਤ£ ਨਰਨ ਧ੍ਰਿਤਾਂ ਧਰਖੀ”। 
ਪੱਤ੍ਰੀ ਪਰ ਪੱਤ੍ਰੀ ਜੇ ਵਾਸਾ।ਭਯੋ ਸਮੈ ਤਿਹ ਸਭਕੋ ਨਾਸਾ॥੨੦॥ _ 


ਬਹੁਰੋ ਭੋਰ ਜਬੈ ਹੁਇ ਆਈ। ਮੇਲਾ ਬਹੁਤ ਭਯੋ ਇਕਠਾਈ। 
ਊਚੋ ਇਕ ਬਿਲੋਕ ਸੁਭ ਥਾਨਾ ।ਤਹਾਂ ਬੈਠਗੇ ਕ੍ਰਿਪਾ ਨਿਧਾਨਾ॥ ੨੧॥ 


ਗੁਰ ਆਗਮਨ ਸੁਨਹਿੰ ਨਰ ਜੋਈ । ਦੌਰ ਦੌਰ ਦਰਸਹਿ ਸਬ ਕੋਈ । 
ਜਿਤੀ ਭੇਟ ਸਿੱਧਨ ਕੀ ਆਨੀ?।ਸਰਬ ਸਮਰਪਹਿ”£ ਸ੍ਰੀ ਗੁਨਖਾਨੀ॥੨੨॥ 


ਅਤਿਸ਼ੈ ਭੀਰ ਭਈ ਪ੍ਰਭੁ ਪਾਸੂ ।ਫਲ ਕੋ ਬੰਛਾਂ' ਕਰਹਿ' ਅਰਦਾਸੂ । 
ਖਰੋ ਹੋਨਕੋ ਥਾਇ ਨ ਪਾਵਹਿਂ।ਬਦਨਾਂ? ਬਿਲੋਕਹਿਂ ਉਰ ਹਰਖਾਵਹਿਂ॥੨੩॥ 


ਨਰ ਨਾਰੀ ਬਹੁ ਭੇਟ ਚੜ੍ਹਾਇਂ।ਬੰਦਹਿ' ਦੂਰਹਿ ਤੇ ਸਿਰ ਨਜਾਇ। 
ਦਰਸ਼ਨ ਕਰਤ ਨ ਤ੍ਰਿਪਤਹਿ ਕੈਸੇ। ਬ੍ਰੰਦ'2 ਚਕੋਰ ਚੰਦ੍ਰਮਾ ਜੈਸੇ ॥੨੪॥ 


5।। 53000 8000 50101 ਹ। €0%॥ 5  ।੧80011ਇ॥00੫੧60118।.60।। 


ਅਧਿਆਇ 39 ਅੱਚਲ-ਵਟਾਲੇ ਜਾਣਾ 


ਚੌਪਈ 

ਉਸ ਨੇ ਕਈ ਦਿਨ ਉੱਥੇ ਹੀ ਰਹਿ ਕੇ ਬਤੀਤ ਕੀਤੇ ਅਤੇ ਅਨੇਕਾਂ (ਮਨੁੱਖਾਂ) ਦੇ ਬੰਧਨ 
ਕਟਵਾਏ! (ਭਾਵ ਮੁਕਤੀ ਦਿਵਾਈ)। ਇੰਨੇ ਨੂੰ ਸ਼ਿਵਰਾਤਰੀ ਦਾ ਸਮਾਂ ਆਣ ਪੁੱਜਾ। ਜਿਸ 
ਸਮੇਂ 'ਤੇ 'ਅੱਚਲ” ਵਿਖੇ ਬੜਾ ਵੱਡਾ ਮੇਲਾ ਲੱਗਦਾ ਸੀ। ॥੧੬॥ 


ਸਾਰੇ ਸਿੱਧ ਜਦੋਂ ਉੱਥੇ ਆਸਣ ਲਾ ਕੇ, ਬਹਿ ਜਾਂਦੇ ਤਾਂ ਲੋਕੀਂ ਆ-ਆ ਕੇ ਉਨ੍ਹਾਂ ਨੂੰ ਪੂਜਦੇ 
ਸਨ। ਉਸ ਦਿਨ (ਸ਼ਿਵਰਾਤਰੀ ਨੂੰ) ਉਨ੍ਹਾਂ ਦੀ ਪੂਜਾ ਵਧੇਰੇ ਹੁੰਦੀ ਸੀ ਤੇ (ਲੋਕ) ਆਣ ਕੇ 
ਵਧੇਰੇ ਭੇਟਾਵਾਂ ਚੜ੍ਹਾਉਂਦੇ ਸਨ। ॥੧੭॥ 


ਸਿੱਧਾਂ ਦਾ (ਇਹ) ਮੇਲਾ (ਆਇਆ) ਜਾਣ ਕੇ, ਜਗਤ ਦੇ ਮਾਲਕ (ਸ੍ਰੀ ਗੁਰੂ ਨਾਨਕ ਦੇਵ ਜੀ) 
ਕੁਝ ਸਿੱਖਾਂ ਨੂੰ ਨਾਲ ਲੈ ਕੇ ਚੱਲ ਪਏ । ਉਸ ਵੇਲੇ “ਅਜਿੱਤਾ” ਵੀ ਕੋਲ” ਹੀ ਸੀ, (ਸੋ) ਉਹ 
ਵੀ ਸੁੱਖਾਂ ਦੀ ਪੂੰਜੀ” (ਸਤਿਗੁਰਾਂ) ਦੇ ਨਾਲ ਗਿਆ। ॥੧੮॥ 


ਉੱਥੇ ਜਾ (ਆਪ ਨੇ) ਡੇਰਾ ਲਾਇਆ। (ਉਸ ਵੇਲੇ) ਰਾਤ“ ਪੈਣ ਕਰਕੇ ਬਹੁਤ ਹਨ੍ਹੇਰਾ ਹੋ ਗਿਆ 
ਸੀ। ਉਦੋਂ ਬਹੁਤ ਤੇਜ਼ ਹਨ੍ਹੇਰੀ ਆਈ, ਜਿਸ ਨੇ ਬਹੁਤ ਧੂੜ ਅਤੇ ਕੰਕਰ ਉਡਾਏ। ॥੧੯॥ 


ਗੜਿਆਂ£ ਦੀ ਬਹੁਤ ਵਰਖਾ ਹੋਈ। ਬਿਜਲੀ£ ਬਹੁਤ ਕੜਕੀ, ਜਿਸ ਨਾਲ ਮਨੁੱਖਾਂ ਦੇ ਹੌਂਸਲੇ” 
ਡੋਲ ਗਏ। ਬਿਰਛਾਂ ਉੱਤੇ ਜੋ ਪੰਛੀ ਵਸਦੇ ਸਨ, ਉਹ ਸਭ ਨਸ਼ਟ ਹੋ ਗਏ। ॥੨੦॥ 


ਤੇ ਫੇਰ ਜਿਸ ਵੇਲੇ ਸਵੇਰ ਹੋਈ, ਬਹੁਤ ਮੇਲਾ ਇਕੱਠਾ ਹੋਇਆ। ਇੱਕ ਉੱਚੀ ਤੇ ਚੰਗੀ 
ਰਮਣੀਕ ਥਾਂ ਵੇਖ ਕੇ, ਕਿਰਪਾ ਦੇ ਭੰਡਾਰ ਗੁਰੂ ਜੀ ਉੱਥੇ ਬਹਿ ਗਏ। ॥੨੧॥ 


ਜੋ ਵੀ ਮਨੁੱਖ ਗੁਰੂ ਜੀ ਦੇ ਉਥੇ ਪਹੁੰਚਣ ਦੀ ਖ਼ਬਰ ਸੁਣਦਾ, ਸਾਰੇ ਦੌੜ-ਦੌੜ ਕੇ ਦਰਸ਼ਨ 
ਕਰਦੇ । (ਲੋਕੀਂ) ਜਿੰਨੀ ਵੀ ਭੇਟਾ ਸਿੱਧਾਂ ਲਈ ਲੈ ਕੇ ਆਉਂਦੇ? ਸਨ, ਉਹ ਸਾਰੀ ਦੀ 
ਸਾਰੀ, ਗੁਣਾਂ ਦੀ ਖਾਣ (ਗੁਰੂ ਜੀ? ਨੂੰ ਹੀ ਅਰਪਨ? ਕਰ ਜਾਂਦੇ। ॥੨੨॥ 


ਪ੍ਰਭੂ ਜੀ (ਗੁਰੂ ਜੀ) ਦੇ ਕੋਲ ਅਤਿਅੰਤ ਭੀੜ ਜੁੜ ਗਈ। (ਲੋਕ) ਫਲ ਦੀ ਇੱਛਾ ਕਰ ਕੇ, 
ਅਰਦਾਸਾਂ ਕਰਦੇ। ਖੜ੍ਹੇ ਹੋਣ ਲਈ ਵੀ ਉਨ੍ਹਾਂ ਨੂੰ ਥਾਂ ਨਹੀਂ ਸੀ ਮਿਲਦੀ। ਗੁਰੂ ਜੀ ਦਾ ਮੁੱਖਾਂ? 
ਵੇਖ ਕੇ ਹੀ ਸਭ ਪਰਸੰਨ ਹੋ ਜਾਂਦੇ ਸਨ। ॥੨੩॥ 


ਇਸਤਰੀਆਂ ਤੇ ਮਰਦ ਬਹੁਤ ਸਾਰੀਆਂ ਭੇਟਾਵਾਂ ਅਰਪਨ ਕਰਦੇ । ਦੂਰੋ' ਹੀ ਸੀਸ ਨਿਵਾ- 
ਨਿਵਾ ਕੇ ਬੰਦਨਾ ਕਰ ਲੈਂਦੇ। ਦਰਸ਼ਨ ਕਰ-ਕਰ ਕੇ ਵੀ ਤ੍ਰਿਪਤੀ ਨਹੀਂ` ਸੀ ਹੁੰਦੀ, ਜਿਵੇ 
ਚੰਦਰਮਾ ਨੂੰ ਵੇਖ ਵੇਖ ਕੇ, ਚਕੋਰਾਂ ਦੀ ਡਾਰ? ਨੂੰ ਤ੍ਰਿਪਤੀ ਨਹੀਂ ਆਉਂਦੀ। ॥੨੪॥ 


$। 58000 28001 5000।3। ੬0੧ _”$ ।੧0੧1੨॥0੫੧6013.00।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਪਾਇਨ' ਪਾਸ ਉਪਾਇਨ£ ਭੂਰੀ?। ਭਈ ਅਨੇਕ ਬਿਧਨ ਕੀ ਰੂਰੀ”। 
ਕੋਇ ਨ ਗਮਨਯੋ ਸਿੱਧਨ ਪਾਸੂ।ਬੈਠੇ ਦੇਖਤਿ ਮਿਟਕੋ ਹੁਲਾਸੂ ॥੨੫॥ 


ਮਨਤਾ ਤੇ ਨਿਰਾਸ ਮਨ ਮਾਂਹੀਂ । ਏਕ ਉਪਾਇਨ ਪਹੁੰਚੀ ਨਾਹੀਂ । 
ਮਨ ਖੁਨਸਾਇ£ ਸੋਗ ਬਹੁ ਧਾਰਾ। ਹੋਇ ਏਕਠਾਂ ਮਤੋ ਬਿਚਾਰਾ॥ ੨੬॥ 


“ਅਬ ਤੋ ਪੂਜਾ ਹਟੀ ਹਮਾਰੀ।ਜੇ ਨ ਕਰਹੁ ਇਸ ਕੋ ਉਪਚਾਰੀ” । 
ਲੋਕ ਨ ਮਾਨਹਿੰਗੇ ਕਿਸ ਤੌਰਾ।ਜੇ ਨ ਕਰਹਿਂ ਮਿਲ ਕੈ ਇਸ ਹੌਰਾ॥ ੨੭॥ 


ਅਬ ਮੇਲਾ ਹੈ ਪੂਰਨ ਭਾਰੀ। ਇਸੇ ਲਜਾਵਹੁ£ ਕਿਸੂ ਪ੍ਰਕਾਰੀ। 
ਸ਼ਕਤਿ ਦਿਖਾਵਹੁ ਚਰਚਾ ਕਰੀਏ ।ਨਰਨ ਹਜੂਰ ਗਰਬ ਪਰਹਰੀਏ? ॥੨੮ ॥ 


ਇਸ ਪ੍ਰਕਾਰ ਜਬ ਹੀ ਤੁਮ ਕਰਹੋ ।ਤੌ ਮਨਤਾ ਇੱਛਾ ਉਰ ਧਰਹੋ$ । 
ਨਤੁਰ'" ਨਿਰਾਸ ਹੋਇ ਅਬ ਜਾਵਹੁ। ਆਇ ਨ ਬਹੁਰੇ ਆਸਨ ਲਾਵਹੁ”॥੨੯॥ 
ਮਤੌ ਸੁਨਤ ਅਸ ਮੰਗਲਨਾਥਾ । ਸੀਖ ਦੇਨ ਬੋਲਯੇ ਸਭ ਸਾਥਾ। 

“ਪੂਰਬ ਤੁਮ ਚਰਚਾ ਕਰ ਹਾਰੇ । ਅਨਿਕ ਭਾਂਤਿ ਕੀ ਸ਼ਕਤਿ ਦਿਖਾਰੇ ॥੩੦॥ 


ਜਿਸੁ ਜਿਸੁ ਬਿਖੇ ਹੁਤੋ'? ਬਲ ਜੇਤਾ । ਨਿਜ ਨਿਜ ਸਭਨ ਲਗਾਯੋ ਤੇਤਾ'?। 
ਹਾਰ ਪਰੇ ਮੁਖ ਬੋਲੇ ਨਾਂਹੀ। ਅਬ ਤੁਮ ਗਰਬਤ ਹੋ ਮਨ ਮਾਂਹੀ॥੩੧॥ 


ਹਨ ਕੋ ਕਰਹੁ ਲਾਜ ਕੋ ਖੋਈ'“। ਤੁਮਤੇ ਹੌਰਾਂ> ਹੋਇ ਨ ਸੋਈ। 
ਸੋ ਲੱਜਤ ਹੋਵਹਿ ਨਹਿਂ ਕੈਸੇ ।ਤੁਮਕੋ ਜੀਤਹਿਗੋ ਬਿਧਿ ਤੈਸੇ'$ ॥੩੨॥ 


ਤੁਮ ਨਿਜ ਮਨਤਾ ਚਹਉ ਜਿ ਪਾਈ।ਸਰਬ ਗਰਬ ਨਿਜ ਦੇਹੁ ਨਸਾਈ। 
ਹਰੈ ਅਨੁਸਾਰ” ਮਿਲਹੁ ਅਬ ਤਾਂਹੀ। ਪਾਵਉ ਜੇ ਕਿਛੁ ਚਹੁ ਮਨ ਮਾਂਹੀ” ॥੩੩॥ 


5।। 53000 3800 50101 ਹ। ੬03) 255 ੧3101500੫੧6011.60।। 


ਅਧਿਆਇ 39 ਅੱਚਲ-ਵਟਾਲੇ ਜਾਣਾ 


ਗੁਰੂ ਜੀ ਦੇ ਚਰਨਾਂ ਕੋਲ ਬਹੁਤ” ਉਪਹਾਰ£ ਇਕੱਠੇ ਹੋ ਗਏ ਅਤੇ ਅਨੇਕ ਪ੍ਰਕਾਰ ਦੀ 
ਸੁੰਦਰਤਾ" ਬਣ ਗਈ ਪਰ ਸਿੱਧਾਂ ਵਾਲੇ ਪਾਸੇ ਕੋਈ ਵੀ ਨਾ ਗਿਆ। ਉਹ ਬੈਠੇ ਦੇਖਦੇ ਸਨ ਤੇ 
ਉਨ੍ਹਾਂ ਦਾ ਚਾਉ ਮਿਟਿਆ ਹੋਇਆ (ਨਿਰਾਸਤਾ ਛਾਈ ਹੋਈ) ਸੀ। ॥੨੫॥ 


ਉਹ ਮਾਨਤਾ ਦੇ ਪੱਖੋਂ ਮਨ ਵਿਚ ਬਹੁਤ ਨਿਰਾਸ਼ ਹੋਏ ਪਏ ਸਨ ਉਨ੍ਹਾਂ ਕੋਲ ਇੱਕ ਉਪਹਾਰ 
ਵੀ ਨਾ ਪੁੱਜਾ। ਉਨ੍ਹਾਂ ਦੇ ਮਨ ਕਰੋਧੀ£ ਹੋ ਗਏ ਤੇ ਬਹੁਤ ਸੋਗ ਧਾਰਨ ਕੀਤਾ । (ਉਨ੍ਹਾਂ) 
ਇਕੱਠੇ ਹੋ ਕੇ ਮਤਾ ਪਕਾਇਆ। ॥੨੬॥ 


“ਹੁਣ ਤਾਂ ਸਾਡੀ ਪੂਜਾ (ਮਾਨਤਾ) ਖ਼ਤਮ ਹੋ ਗਈ (ਸਮਝੋ), ਜੇਕਰ ਅਸਾਂ ਇਸ ਦਾ ਕੋਈ 
ਉਪਾਆੰ (ਜਤਨ) ਨਾ ਕੀਤਾ। ਜੇਕਰ ਮਿਲ ਕੇ, ਇਸ (ਨਾਨਕ) ਨੂੰ ਹੌਲਾ ਨਹੀਂ ਕਰਾਂਗੇ ਤਾਂ 
ਲੋਕੀ' ਕਿਸੇ ਪ੍ਰਕਾਰ ਵੀ ਮੰਨਣਗੇ ਨਹੀਂ। ॥੨੭॥ 


ਹੁਣ ਮੇਲਾ ਪੂਰੀ ਤਰਾਂ ਭਰਿਆ ਹੈ। ਕਿਸੇ ਵੀ ਪਰਕਾਰ ਇਸ (ਗੁਰੂ ਜੀ) ਨੂੰ ਸ਼ਰਮਿੰਦਾ$ ਕਰੋ। 
ਇਸ ਨਾਲ ਚਰਚਾ ਕਰੀਏ ਤੇ ਇਸ ਨੂੰ (ਆਪਣੀ) ਸ਼ਕਤੀ ਦਿਖਾਈਏ। ਲੋਕਾਂ ਦੇ ਸਾਹਮਣੇ 
ਇਸ ਦਾ ਗੁਮਾਨ ਤੋੜੀਏ?। ॥੨੮॥ 


ਜਦੋਂ ਤੁਸੀਂ ਇਉ' ਕਰੋਗੇ, ਤਦੇ ਹੀ ਆਪਣੀ ਮਾਨਤਾ ਦੀ ਆਸ ਰੱਖਾਂ! ਸਕੋਗੇ। ਨਹੀਂ” 'ਤਾਂ ਹੁਣ 
ਨਿਰਾਸ ਹੋ ਕੇ ਇੱਥੋਂ ਚਲੇ ਜਾਵੋ ਅਤੇ ਫੇਰ ਮੁੜ ਆ ਕੇ ਇੱਥੇ ਆਸਣ ਨਾ ਲਾਉਣਾ।” ॥੨੯॥ 


ਇਹ ਵਿਚਾਰ ਸੁਣ ਕੇ, ਮੰਗਲਨਾਥ ਉਨ੍ਹਾਂ ਸਾਰਿਆਂ ਨੂੰ ਸਲਾਹ ਦੇਣ ਲਈ ਬੋਲਿਆ, “ਪਹਿਲਾਂ 
ਤਾਂ ਤੁਸੀਂ ਚਰਚਾ ਕਰਕੇ ਹਾਰ ਚੁੱਕੇ ਹੋ। ਅਲੋਕ ਪ੍ਰਗਾਰਦੀਆਂ ਸ਼ਕਤੀਆਂ ਦੀ ਦਿਖਾ ਬਰੇਕ 
ਹੋ। ॥੩੦॥ 


ਜਿਸ-ਜਿਸ ਵਿੱਚ, ਜਿੰਨੀ ਸ਼ਕਤੀ ਸੀ'2, ਹਰ-ਇੱਕ ਨੇ, ਵਾਰੋ-ਵਾਰੀ ਉਤਨਾ? ਜ਼ੋਰ ਲਾ 
ਵੇਖਿਆ ਸੀ, (ਅੰਤ) ਸਾਰੇ ਹਾਰ ਗਏ ਸੀ, ਤੇ ਚੁੱਪ ਹੋ ਗਏ ਸੀ । ਹੁਣ ਤੁਸੀਂ ਫੇਰ ਮਨਾਂ 
ਅੰਦਰ ਹੰਕਾਰੀ ਬਣੀ ਬੈਠੇ ਹੋ। ॥੩੧॥ 


(ਤੁਸੀਂ) ਸ਼ਰਮ ਲਾਹਾਂ” ਕੇ ਜ਼ਿੱਦ ਕਰਦੇ ਹੋ। ਉਨ੍ਹਾਂ (ਗੁਰੂ ਜੀ) ਨੇ ਤੁਹਾਡੇ ਕੋਲੋਂ ਹੌਲੇ? ਨਹੀਂ 
ਹੋਣਾ। ਉਹ ਕਿਸੇ ਪ੍ਰਕਾਰ ਵੀ ਸ਼ਰਮਿੰਦੇ ਨਹੀ' ਹੋਣਗੇ। ਜਿਵੇਂ-'ਓਕਿਵੇ' ਉਹ ਤੁਹਾਨੂੰ ਜਿੱਤ 
ਹੀ ਲੈਣਗੇ। ॥੩੨॥ 


ਜੇਕਰ ਤੁਸੀਂ ਮਾਨਤਾ ਪ੍ਰਾਪਤ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਸਾਰੇ ਹੰਕਾਰ ਦਾ ਤਿਆਗ 
ਕਰ ਦਿਉ। (ਤੇ) ਹੁਣ ਉਨ੍ਹਾਂ ਨੂੰ ਅਧੀਨਗੀ” ਨਾਲ ਮਿਲੋ, ਤਾਂ ਹੀ ਤੁਸੀਂ ਮਨਇੱਛਤ, ਕੁਝ 
ਪ੍ਰਾਪਤ ਕਰ ਸਕੋਗੇ। ” ॥੩੩॥ 


287 


5।। 53000 38000 50101 । ੬099 ੧3101500੫੧)60011.601। 


ਸਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਸੁਨਿਕੈ ਭੰਗਰਨਾਥ ਖਿਝਾਵਾ। ਛੂਛੇ' ਘਟ ਜਿਉਂ ਬਚਨ ਅਲਾਵਾ। 
“ਪੂਰਬ ਹੀ ਪੱਖੀ ਤਿਸਕੇਰਾ। ਕਰਤੋ ਰਹਯੋ ਵਿਪਰਜੈ£ ਝੇਰਾ॥ ੩੪॥ 
ਅਪਨੋ ਪੰਥ ਛੋਡ ਤੈੱ' ਦੀਨਾ । ਤਿਹ ਕੋ ਮਤੋ ਗ੍ਰਹਨ ਕਰ ਲੀਨਾ। 
ਕਿਸ ਬਿਧਿ ਤੇਰੋ ਕਹਯੋ ਨ ਮਾਨੈ । ਹਮ ਚਰਚਾ ਤਿਹ ਸੰਗ ਬਖਾਨੈਂ॥੩੫॥ 


ਤੁਝ ਦੇਖਤ? ਹਮ ਲੇਵਹਿਂ ਜੀਤੀ। ਤੌਂ ਨਿਸ਼ਚੈ ਉਰ ਆਇ ਪ੍ਰਤੀਤੀ””। 
ਅਸ ਕਹਿ ਕਰ ਗਮਨੇ ਦਿਸ਼ ਤਾਂਹੀ। ਪ੍ਰਭੁ ਢਿਗ ਭੀਰ ਹੁਤੀ ਬਹੁ ਜਾਂਹੀ॥ ੩੬॥ 


ਕਰਤ ਭਗਤੀਏ£'2? ਭਗਤ ਪ੍ਰਕਾਰਾ । ਰਾਧਾ ਕਿਸ਼ਨ ਬੇਖਂ ਤਨ ਧਾਰਾ। 
ਕੌਤਕ ਹੋਵਤ ਗੁਰੂ ਅਗਾਰੀ । ਪਿਥੈ' ਤਮਾਸ਼ੋ ਬਹੁ ਨਰ ਨਾਰੀ॥੩੭॥ 


ਅਧਿਕ ਭੀਰ ਭਰ ਰਹੀ ਚੁਫੇਰੇ । ਖਰੇ ਹੋਨ ਕੋ ਥਾਉ ਨ ਹੇਰੇ£। 
ਲਛਮੀ ਬਰਖ ਰਹੀ ਤਹਿਂ ਭਾਰੀ । ਸਰਬ ਦੇਤ ਕਰ ਚਿੱਤ ਉਦਾਰੀ” ॥੩੮॥ 


ਰ ਅਸ ਮਹਿਮਾ ਕੌ ਪਿਖ ਖੁਨਸਾਏ।ਜਰੀ ਨ ਜਾਇ,ਜਰੇ ਪਛੁਤਾਏ। 
ਪਾਵਕ ਜਿਸ ਪ੍ਰਕਾਰ ਘਿਰਿਤ ਪਰਸੇ। ਸਿੱਧਨ ਰਿਸ? ਬ੍ਰਿੱਧੀ ਤਬ ਸਰਸੇ॥ ੩੯॥ 


ਨਿਰਤਕ ਨਿਕਟ ਜੁ ਲੋਟਾ ਹੋਈ। ਹੁਤੋ ਦਰਬ ਸੋਂ ਪੂਰਨ ਸੋਈ। 
ਭੰਗਰਨਾਥ ਗੁਪਤਿ ਤਬ ਹ੍ਹੈ ਕੈ। ਕਹੂੰ ਦੁਰਾਯੋ'$ ਲੋਟਾ ਲੈ ਕੈ॥੪੦॥ 
ਨ੍ਿਤਕ ਨਿਕਟਿ ਪਿਖਯੋ ਸੇ ਨਾਂਹੀ । ਬਿਸਰੀ ਭਗਤ ਝੁਰਤ ਉਰ ਮਾਂਹੀ। 
ਕਹਨ ਲਗੇ 'ਲੋਟਾ ਕਿਨ ਲੀਨਾ?” । ਖੋਜਤ ਭਏ ਰੌਰਾਂ' ਬਡ ਕੀਨਾ॥੪੧॥ 


ਸਿੱਧਨ ਮਤਸਰਾਂ? ਧਰ ਕਿਯ ਖਾਮੀ2 --। ਸਰਬ ਜਾਨਕਰ ਅੰਤਰਯਾਮੀ। 
- ਲੋਟਾ ਦੈ ਸਤ“ ਕੋਸ ਪੁਚਾਯੋ।ਨਭਾ” ਮੈਂ ਕਰਕੈ ਸ਼ਕਤਿ ਟਿਕਾਯੋ --॥੪੨॥ 


5।। 58000 8001 5010। । 6009 ੧81੧0੧੪8ਇ॥0੫੧॥60118.60।। 


ਅਧਿਆਇ 39 ਅੱਚਲ-ਵਟਾਲੇ ਜਾਣਾ 


ਇਹ ਸੁਣ ਕੇ (ਜੋਗੀ) ਭੰਗਰਨਾਥ ਖਿਝ ਗਿਆ ਤੇ ਉਹ ਖ਼ਾਲੀ'-ਘੜੇ ਵਾਂਗੂੰ ਬੋਲਿਆ, 
“ਤੂੰ ਤਾਂ ਪਹਿਲੋਂ ਵੀ ਉਸ ਦੇ ਪੱਖ ਦਾ ਸੀ । ਉਲਟਾ? ਸਾਡੇ ਨਾਲ ਝਗੜਾ ਕਰਦਾ ਰਿਹਾ 
ਹੈਂ। ॥੩੪॥ 


ਤੂੰ (ਤਾਂ) ਆਪਣਾ ਪੰਥ ਛੱਡ ਦਿੱਤਾ ਹੈ ਤੇ ਉਸੇ ਦਾ ਮੱਤ ਧਾਰਨ ਕਰ ਲਿਆ ਹੈ। ਅਸੀਂ ਕਿਸੇ 
ਤਰਾਂ ਵੀ ਤੇਰੇ ਆਖੇ ਨਹੀਂ ਲੱਗਣਾ ਤੇ ਅਸੀਂ ਉਹਦੇ ਨਾਲ ਚਰਚਾ ਕਰਾਂਗੇ । ॥੩੫॥ 


ਤੇਰੇ ਦੇਖਦਿਆਂ-ਦੇਖਦਿਆਂ£ ਹੀ ਅਸਾਂ ਉਹਨੂੰ ਜਿੱਤ ਲੈਣਾ ਹੈ। (ਫੇਰ) ਤੇਰੇ ਮਨ ਵਿੱਚ ਵੀ 
ਯਕੀਨ“ ਆ ਜਾਏਗਾ। ” ਇਉਂ ਆਖ ਕੇ, ਉਹ ਉਸ ਦਿਸ਼ਾ ਵੱਲ ਚੱਲ ਪਏ ਜਿਥੇ ਕਿ ਗੁਰੂ 
ਜੀ ਦੇ ਨਿਕਟ ਬਹੁਤ ਭੀੜ ਜੁੜੀ ਹੋਈ ਸੀ। ॥੩੬॥ 


ਰਾਸਧਾਰੀਏ ਰਾਸ ਪਾ ਰਹੇ ਸਨ। (ਉਨ੍ਹਾਂ ਨੇ) ਸਰੀਰਾਂ `ਤੇ ਰਾਧਾ ਅਤੇ ਕ੍ਰਿਸ਼ਨ ਦੇ ਵੇਸ” ਧਾਰੇ 
ਹੋਏ ਸਨ। ਗੁਰੂ ਜੀ ਦੇ ਸਨਮੁੱਖ ਇਹ ਖੇਡ (ਨਾਟਕ) ਹੋ ਰਹੀ ਸੀ। ਬਹੁਤ ਮਰਦ- 
ਇਸਤਰੀਆਂ ਤਮਾਸ਼ਾ ਵੇਖ ਰਹੇ ਸਨ। ॥੩੭॥ 


ਚੁਫੇਰੇ ਬਹੁਤ ਜ਼ਿਆਦਾ ਭੀੜ ਜੁੜੀ ਹੋਈ ਸੀ। ਖਲੋਣ ਲਈ ਵੀ ਕਿਤੇ ਕੋਈ ਥਾਂ ਨਹੀਂ ਸੀ 
ਦਿਸਦੀ$। ਉੱਥੇ ਲੱਛਮੀ ਦੀ (ਧਨ ਦੀ) ਬਹੁਤ ਜ਼ਿਆਦਾ ਵਰਖਾ ਹੋ ਰਹੀ ਸੀ। ਸਾਰੇ ਲੋਕ 
ਖੁੱਲ੍ਹ-'ਦਿਲੀ ਨਾਲ ਧਨ ਦੇ ਰਹੇ ਸਨ। ॥੩੮॥ 


ਅਜਿਹੀ ਵਡਿਆਈ ਨੂੰ ਵੇਖ ਕੇ ਜੋਗੀ ਖੁੰਧਕ ਖਾ ਰਹੇ ਸਨ । ਉਨ੍ਹਾਂ ਤੋਂ ਮਹਿਮਾ ਸਹਾਰੀ ਨਹੀਂ 
ਸੀ ਜਾਂਦੀ । ਉਹ ਸੜ-ਬਲਦ ਗਏ ਅਤੇ ਪਛਤਾਉਂਦੇ ਸਨ। ਜਿਵੇਂ ਘਿਉ ਪਾਉਣ ਤੋਂ ਅੱਗ 
ਭੁੜਕਦੀ ਹੈ, ਤਿਵੇ' ਹੀ ਸਿੱਧਾਂ ਦਾ ਕਰੋਧ? ਹੋਰ ਵੱਧ ਗਿਆ। ॥੩੯॥ 


ਨੱਚਣ ਵਾਲਿਆਂ ਦੇ ਕੋਲ ਜੋ ਲੋਟਾ ਸੀ, ਉਹ ਧਨ ਨਾਲ ਪੂਰਾ ਭਰਿਆ ਸੀ। ਭੰਗਰਨਾਥ ਨੇ 
ਅਲੋਪ ਹੋ ਕੇ ਉਹ ਲੋਟਾ ਲੈ ਕੇ ਕਿਤੇ ਛੁਪਾ”? ਦਿੱਤਾ। ॥੪੦॥ 


ਨਾਚੇ (ਨਚਾਰ) ਨੇ ਉਹ ਲੋਟਾ ਲੱਭਿਆ ਪਰ ਉਹ ਨਾ ਮਿਲਿਆ। ਉਸ ਨੂੰ ਰਾਸ ਭੁੱਲ ਗਈ ਤੇ 
ਮਨ ਵਿੱਚ ਝੂਰਨ ਲੱਗਾ। ਆਖਣ ਲੱਗੇ, <ਲੋਟਾ ਕੀਹਨੇ ਲਿਆ ਹੈ?” ਉਹ ਲੱਭਣ ਲੱਗੇ ਤੇ 
ਬਹੁਤ ਰੌਲਾ'! ਪਾਇਆ। ॥੪੧॥ 


-ਸਿੱਧਾਂ ਨੇ ਈਰਖਾਲੂਂ? ਹੋ ਕੇ ਖੋਟਾ? ਕੰਮ ਕੀਤਾ ਹੈ- ਅੰਤਰਜਾਮੀ (ਗੁਰੂ ਜੀ), ਸਭ ਕੁਝ 


ਜਾਣ ਗਏ _-ਸਿੱਧਾਂ ਨੇ ਉਹ ਲੋਟਾ, ਸਾਰੀ ਸ਼ਕਤੀ ਇਕੱਠੀ ਕਰਕੇ ਦੋ-ਸੌ'“ ਕੋਹ ਦੂਰ, 
ਆਕਾਸ਼ ਦੇ ਵਿੱਚ ਟਿਕਾ ਦਿੱਤਾ ਹੈ-। ॥੪੨॥ 


5॥ 58000 8001 50101 2 ੬॥॥) __ ।੧੫੧0੧॥॥੨॥00੫/607%%। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸ਼੍ਰੀ ਗੁਰ ਬਿਨਾ ਬਿਲਮ' ਤਹਿ' ਜਾਈ। ਹਾਥ ਉਠਾਇ£ ਦੀਨ ਤਿੰਹ ਤਾਂਈਂ। 
ਪਿਖ ਅਜ਼ਮਤ” ਪੁਨਿ ਸਿੱਧਿ ਰਿਸਾਏ?।ਚਰਚਾ ਹੇਤ ਨਿਕਟ ਚਲਿ ਆਏ ॥੪੩॥ 


ਭੰਗਰਨਾਥ ਭਨੈ> ਅਤਿ ਮਾਨੀ । “ਰੀਤਿ ਗਯਾਨ ਤੈਂ ਏਕ ਨ ਜਾਨੀ। 
ਬਿਮਲ£ ਦੂਧ ਮਹਿ ਕਾਂਜੀ ਪਾਈ।ਸਗਰੋ ਫਿਟ ਗਯੋ ਦੂਧ ਗਵਾਈ॥ ੪੪॥ 


ਬਹੁਰੋਂ ਮਥਨ” ਕਰੈ ਜੋ ਤਾਂਹੀ । ਮਾਖਿਨ ਕਿਤ ਬਿਧ ਪਾਵੈ ਨਾਂਹੀਂ। 
ਪੂਰਬ ਹੋਇ ਉਦਾਸੀ ਫਿਰਿਯੋ। ਭੇਖ ਫਕੀਰੀ ਤਨ ਮੈ ਕਰਯੋ॥੪੫॥ 


ਦੇਸ ਬਿਦੇਸਨ ਰਟਨੋਂ ਕੀਨੋ । ਨਿਜ ਉਪਦੇਸ਼ ਨਰਨ ਕੋ ਦੀਨੋ। 
ਬ੍ਰਿਕਤਦ ਭਯੋ ਤਜ ਸਰਬ ਪ੍ਰਵਾਰਾ । ਕੀਨ ਫਕੀਰੀ ਜਗਤ ਮਝਾਰਾ॥੪੬॥ 


ਅਬ ਤੈਂ ਪਹਿਰੇ ਚੀਰ” ਸੰਸਾਰੀ । ਹੂੈ ਕਰ ਬੈਠਯੋ ਬਡ ਪਰਵਾਰੀ। 
ਤੱਤ ਰੂਪ ਪਹਿਚਾਨਯੋ ਨਾਂਹੀਂ' । ਬਹੁਰੋ'$ ਫਸਯੋ ਗ੍ਰਿਹਸਤ ਕੇ ਮਾਂਹੀ' ॥੪੭॥ 


ਜਿਸ ਮਹਿੰ ਪ੍ਰਵਿਸ਼ੇ ਹੂ ਨ ਉਧਾਰਾ । ਅਨਿਕ ਭਾਂਤਿ ਕੇ ਬਧੈ' ਜੰਜਾਰਾ”। 
ਸੁਨ ਕੈ ਸ੍ਰੀ ਗੁਰ ਬਚਨ ਬਖਾਨੇ । “ਭੰਗਰ ! ਤੱਤ ਨ ਲਖਯੇ ਅਜਾਨੇ॥੪੮॥ 


ਤੇਰੀ ਮਾਤ ਕੁਚੱਜੀ ਆਹੀ”' । ਭਾਂਡਾ ਧੋਵਨ ਜਾਨਯੋ ਨਾਹੀਂ । 

ਯਾਂਤੇ ਮਾਖਨ ਹਾਥ ਨ ਆਵਾ । ਜਮਯੋ ਨ ਦੂਧ ਨ ਮਾਨ? ਗਵਾਵਾ॥੪੯॥ 
ਛੋਡ ਗ੍ਰਿਹਸਤ ਕੋ ਭਯੋ ਅਤੀਤਾ'?। ਬਹੁਰੋ ਰਹੀ ਪ੍ਰੀਤਿ ਚਿਤ ਨੀਤਾ। 
ਭੋਜਨ ਹਿਤ ਮੰਗਨ ਤਿਹ ਜਾਈ । ਘਰ ਘਰ ਬਿਚਰਤ ਲਾਜ ਗਵਾਈ॥ ੫੦॥ 


ਬਿਨ ਦਿੱਤੇ ਕੁਛ ਹੱਥ ਨ ਆਵੈ ।ਤ੍ਰਿਸ਼ਨਾਧੀਨ ਸਦੀਵ ਭ੍ਰਮਾਵੈ ”। 
ਇਸ ਪ੍ਰਕਾਰ ਕੀ ਸੁਨ ਕਰ ਬਾਨੀ। ਸ਼ੰਭੂਨਾਥ ਭਨੇ ਬਡ ਮਾਨੀ॥੫੧॥ 


5।। 53000 8000 50101 4। €0੫9%0 ੧3101500੫੧)60011.60।। 


ਅਧਿਆਇ 39 ਅੱਚਲ-ਵਟਾਲੇ ਜਾਣਾ 


ਸ੍ਰੀ ਗੁਰੂ ਜੀ ਨੇ ਤੁਰੰਤ' ਉੱਥੇ ਅੱਪੜ ਕੇ (ਲੋਟਾ) ਹੱਥ ਵਿੱਚ ਫੜ£ ਕੇ, ਉਨ੍ਹਾਂ (ਭਗਤੀਆਂ ਨੂੰ) 
ਦੇ ਦਿੱਤਾ। ਗੁਰੂ ਜੀ ਦੀ ਕਰਾਮਾਤ“ (ਕੌਤਕ) ਵੇਖ ਕੇ ਜੋਗੀ ਕਰੋਧਵਾਨ? ਹੋ ਗਏ। ਫਿਰ ਉਹ 
ਚਰਚਾ ਕਰਨ ਲਈ, ਗੁਰੂ ਜੀ ਕੋਲ ਚੱਲ ਕੇ ਆ ਗਏ। ॥੪੩॥ 


ਅਤੀ ਹੰਕਾਰੀ ਭੰਗਰਨਾਥ ਬੇਲਿਆ?, “ਤੈਨੂੰ ਗਿਆਨ ਦੇ ਢੰਗ ਦਾ ਉੱਕਾ ਹੀ ਪਤਾ ਨਹੀਂ। 
ਤੂੰ ਉੱਜਲ£ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ । ਜਾਣੋ ਸਾਰਾ ਦੁੱਧ ਫਟ ਗਿਆ ਹੈ (ਨਸ਼ਟ ਹੋ 
ਗਿਆ) ॥੪੪॥ 


ਜੇਕਰ ਇਸ ਨੂੰ ਰਿੜਕਣੇ” ਪਾਇਆ (ਤਾਂ) ਕਿਸੇ ਪ੍ਰਕਾਰ ਵੀ, _ਇਸ ਵਿੱਚੋਂ ਮੱਖਣ ਨਹੀਂ 
ਨਿਕਲਣਾ। ਪਹਿਲਾਂ ਤਾਂ ਤੂੰ ਤਿਆਗੀ (ਉਦਾਸੀ) ਹੋ ਕੇ ਫਿਰਦਾ ਰਿਹਾ ਤੇ ਫ਼ਕੀਰੀ ਧਾਰਨ 
ਕੀਤੀ ਰੱਖੀ ॥੪੫॥ 


(ਤੂੰ) ਦੇਸ਼-ਵਿਦੇਸ਼ ਵਿੱਚ ਭਉਂਦਾ ਰਿਹਾ ਹੈ' ਤੇ ਲੋਕਾਂ ਵਿੱਚ ਆਪਣਾ ਮੱਤ ਪਰਚਾਰਦਾ ਰਿਹਾ 
ਹੈਂ। ਆਪਣਾ ਪਰਿਵਾਰ ਤਿਆਗ ਕੇ ਤਿਆਗੀ ਹੋਇਆ ਰਿਹਾ ਹੈ' ਤੇ ਸੰਸਾਰ ਵਿੱਚ ਫ਼ਕੀਰੀ 
ਕੀਤੀ ਹੈ। ॥੪੬॥ 


ਹੁਣ ਤੂੰ ਮੁੜ ਕੇ ਸੰਸਾਰੀ-ਬਸਤਰ? ਪਹਿਨ ਲਏ ਹਨ ਤੇ ਵੱਡੇ ਪਰਵਾਰ ਵਾਲਾ ਬਣਿਆ ਬੈਠਾ 
ਹੈਂ। ਤੂੰ ਤੱਤ-ਰੂਪ (ਜੀਵਨ ਦਾ) ਨੂੰ ਤਾਂ ਪਛਾਣਿਆ ਹੀ ਨਹੀਂ ਹੈ ਤੇ ਮੁੜ? ਗ੍ਰਿਹਸਤ ਵਿੱਚ 
ਆਣ ਖੁੱਭਿਆ ਹੈਂ! ॥੪੭॥ 


ਜਿਸ (ਗ੍ਰਿਹਸਤ) ਵਿੱਚ ਪਰਵੇਸ਼ ਹੋ ਕੇ ਮੁਕਤ ਨਹੀਂ ਹੋਈਦਾ ਅਤੇ ਸਗੋਂ ਬਹੁਤ ਪ੍ਰਕਾਰ ਦੇ 
ਜੰਜਾਲ ਹੀ ਵਧਦੇ ਹਨ। ” ਇਹ ਸੁਣ ਕੇ ਸਤਿਗੁਰੂ ਜੀ ਨੇ ਫ਼ਰਮਾਇਆ, “ਹੇ ਭੰਗਰਨਾਥ ! 
ਤੂੰ ਅਗਿਆਨੀ ਹੈ' ਤੂੰ ਤੱਤ ਨੂੰ ਨਹੀਂ ਪਛਾਣਿਆ। ॥੪੮॥ 


ਤੇਰੀ ਮਾਂ (ਗੁਰੂ) ਕੁਚੱਜੀ (ਮੂਰਖ) ਸੀ'', (ਉਸ ਨੇ) ਭਾਂਡਾ ਧੋਣਾ ਸਿੱਖਿਆ ਨਹੀਂ ਸੀ, ਇਸੇ ਲਈ 
ਮੱਖਣ ਹੱਥ ਨਹੀਂ ਆਉਣਾ। ਹੰਕਾਰਾਂ“ ਨਾ ਤਿਆਗਣ ਕਰਕੇ ਦੁੱਧ ਨਹੀਂ ਜੰਮਿਆ। ॥੪੯॥ 


ਤੁਸੀਂ ਗ੍ਰਿਹਸਤ ਦਾ ਤਿਆਗ ਕਰ ਕੇ ਤਾਂ ਤਿਆਗੀ”? ਬਣੇ ਸੀ ਪਰ ਫਿਰ ਵੀ ਤੁਹਾਡੀ ਨੀਯਤ ਅਤੇ 
ਤੁਹਾਡਾ ਪ੍ਰੇਮ (ਗ੍ਰਿਹਸਤ) ਵਿੱਚ ਹੀ ਰਿਹਾ। ਭੋਜਨ ਮੰਗਣ ਲਈ (ਤੁਸੀਂ) ਉਨ੍ਹਾਂ (ਹੀ ਗ੍ਰਿਹਸਤੀਆਂ 
ਦੇ ਘਰ ਜਾਂਦੇ ਹੋ! ਘਰ-ਘਰ ਘੁੰਮਦਿਆਂ ਤੁਸੀਂ ਆਪਣੀ ਸ਼ਰਮ ਗੁਆ ਲਈ ਹੈ। ॥੫੦॥ 


ਬਿਨਾਂ ਕੁਝ ਦਿੱਤਿਆਂ (ਤਿਆਗਿਆਂ) ਕਦੇ ਵੀ ਕੋਈ ਚੀਜ਼ ਪ੍ਰਾਪਤ ਨਹੀਂ ਹੋਇਆ ਕਰਦੀ । 
ਤ੍ਰਿਸ਼ਨਾ ਅਧੀਨ ਹੋ ਕੇ (ਮਨੁੱਖ) ਹਮੇਸ਼ਾ ਹੀ ਭਟਕਦਾ ਰਹਿੰਦਾ ਹੈ।” ਇਸ ਤਰਾਂ ਗੱਲ ਸੁਣ 
ਕੇ ਵੱਡਾ ਹੰਕਾਰੀ ਸ਼ੰਭੂਨਾਥ ਬੋਲਿਆ ॥੫੧॥ 


5।। 53000 8000 50101 ਹ। €09/ 28; 1੧81011ਇ00੫6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਕਯਾ ਤੈਂ ਜਗ ਕੋ ਸ਼ਕਤਿ ਦਿਖਾਈ। ਹਮੈਂ ਦਿਖਾਇ ਬਿਲਮ” ਕਿਉਂ ਲਾਈ। 
ਕੈ ਤੁਮ ਦੁਰਹੁ£ ਖੋਜ ਹਮ ਲਯਾਵਹਿਂ। ਨਤੁ ਹਮ ਦੁਰਹਿ' ਹਾਥ ਨਹਿ ਆਵਹਿਂ,॥੫੨॥ 


ਦੋਹਰਾ 

ਗੁਰੂ ਕਹੈ “ਤੁਮ ਮਹਿ ਸ਼ਕਤਿ ਹੋ ਦਿਖਰਾਵਨਹਾਰ। 

ਦੁਰਉ ਜਾਹਿ' ਉਰ ਚਾਹਿ ਜੇ ਨਿਜ ਨਿਜ ਬਲ ਸਭ ਧਾਰ” ॥੫੩॥ 
ਚੌਪਈ 

ਸੁਨ ਕੈ ਸਿੱਧਨ ਮਤੇ ਮਤਾਈ । 'ਪ੍ਰਿਥਕ? ਦਸੋ ਦਿਸ਼ ਦੁਰੀਏ” ਜਾਈ”। 
ਸੰਭੁਨਾਥ ਪ੍ਰਾਚੀ5 ਦਿਸ ਗਯੋ । ਭੰਗਰ ਪਸਚਮ ਦੁਰਤਾ ਭਯੋ॥੫੪॥ 


ਊਰਮ ਧੂਰਮ ਉੱਤਰ ਮਾਂਹੀ । ਦੱਛਨ ਬੀਚ ਮਛੰਦਰ ਜਾਹੀ'। 
ਪਾਵਕ£ ਕੋਨ ਕਨਕ ਸਿੱਧ ਗਯੋ । ਲੰਗਰ ਬਾਇਵ” ਬਿਖੈ ਸਿਧਯੋ॥੫੫॥ 


ਨੈਰਤ£ ਮਾਂਹੀ ਝੰਗਰ ਪਯਾਨਾ । ਗੋਨ ਗੁਆਲ ਪਹੁੰਚੋ ਈਸ਼ਾਨਾ?। 
ਕਿਤਕ'£ ਪਤਾਲ ਦੁਰੇ ਹੈਂ ਜਾਈ । ਕੇਤਿਕ ਬੀਚ ਅਕਾਸ਼ ਉਡਾਈ ॥੫੬॥ 


੪ 


ਦੋਹਰਾ 
ਗਮਨ ਕੀਨ ਦਸ ਦਿਸ਼ਾ ਮਹਿ ਤਿਨ ਕੀ ਗਤਿ ਪ੍ਰਭੂ ਜਾਨ | 
ਤਬ ਸਰੂਪ ਤੇਤੇ' ਧਰੇ ਜੇਤੇ ਸਿੱਧ ਦੁਰਾਨ॥੫੭॥ 


ਚੌਪਈ 
ਮੰਗਲਨਾਥ ਆਦਿ ਸੁਭ ਜੇਤੇ । ਠਾਂਢੇ ਕੌਤਕ ਦੇਖਹਿ' ਤੇਤੇ। 
ਜਹਿਂ' ਜਹਿ' ਛਪਨ ਕੀਨ ਤਿਨ ਧਾਇ । ਮੂਛਨ ਗਹੀ ਸਭਨ ਕੀ ਜਾਇ॥ ੫੮॥ 


ਭੁੰਗਰ ਲਖਯੋ'2 --ਮੋਹਿ ਪਸ਼ਚਾਤ--। ਸ਼ੰਭੂ ਜਾਨਹਿ' -ਮੁਝੇ ਗਹਾਤ'“--। 
ਝੰਗਰ ਲੰਗਰ ਇਸਬਿਧ ਜਾਨੀ। -ਮਮ ਢਿਗ ਹੈ, ਮਮ ਢਿਗ ਹੈਂ --ਮਾਨੀ' ॥੫੯॥ 


5।। 53000 38000 50101 । €08/22 ੧3101500੫੧)60011.60।। 


ਅਧਿਆਇ 39 ਅੱਚਲ-ਵਟਾਲੇ ਜਾਣਾ 


ਤੂੰ ਸੰਸਾਰ ਨੂੰ ਕੀ ਸ਼ਕਤੀ (ਕੌਤਕ) ਦਿਖਾ ਦਿੱਤੀ ਹੈ? (ਉਹੋ ਸ਼ਕਤੀ) ਸਾਨੂੰ ਦਿਖਾਉਣ ਵਿੱਚ 
ਕਿਉਂ ਦੇਰੀ” ਲਾਈ ਹੈ? ਜਾਂ ਫਿਰ ਤੁਸੀਂ ਲੁਕੋ£ (ਤੇ) ਅਸੀਂ (ਤੁਹਾਨੂੰ) ਲੱਭ ਕੇ ਲਿਆਵਾਂਗੇ, 
ਨਹੀਂ ਤਾਂ ਅਸੀਂ ਲੁੱਕਦੇ ਹਾਂ, ਅਸੀਂ ਤੇਰੇ ਹੱਥ ਨਹੀਂ ਆਵਾਂਗੇ। । ॥੫੨॥ 


ਦੋਹਰਾ 
ਗੁਰੂ ਜੀ ਨੇ ਫ਼ਰਮਾਇਆ, “ਤੁਹਾਡੇ ਵਿੱਚ ਦਿਖਾਵਣਯੋਗ ਸ਼ਕਤੀ ਹੈ , (ਸੋ) ਜਿੱਥੇ ਤੁਹਾਡਾ 


ਮਨ ਚਾਹੁੰਦਾ ਹੈ, ਤੁਸੀਂ ਆਪੋ-ਆਪਣੀ ਸ਼ਕਤੀ ਨਾਲ ਸਾਰੇ ਲੁਕ ਜਾਉ। ” ॥੫੩॥ 


ਚੌਪਈ 

ਇਹ ਸੁਣ ਕੇ ਸਿੱਧਾਂ ਨੇ ਮਤਾ ਪਕਾਇਆ, ਚੱਲੋ, ਸਾਰੇ ਜਣੇ ਵੱਖੋ-ਵੱਖਰੇ? (ਹੋ ਕੇ) ਦਸਾਂ- 
ਦਿਸ਼ਾਵਾਂ ਵਿੱਚ ਜਾ ਲੂਕੀਏ“। ” 'ਸ਼ੰਭੂਨਾਬੰ' ਪੂਰਬ” ਦਿਸ਼ਾ ਵੱਲ ਚਲਾ ਗਿਆ। 'ਭੰਗਰਨਾਥ ' 
ਪੱਛਮ ਦਿਸ਼ਾ ਵੱਲ ਲੁਕ ਗਿਆ। ॥੫੪॥ 


“ਊਰਮ-ਧੂਰਮ' ਉੱਤਰ ਦਿਸ਼ਾ ਵਿੱਚ ਤੇ “ਮਛੰਦਰਨਾਥ” ਦੱਖਣ ਦਿਸ਼ਾ ਵਿੱਚ (ਜਾ ਲੁਕਿਆ) । 
ਦੱਖਣ-ਪੂਰਬ5 ਦੀ ਨੁੱਕਰ (ਕੋਨੇ) ਵਿੱਚ “ਕਨਕ' ਨਾਮੀ ਸਿੱਧ ਚਲਾ ਗਿਆ। ਪੱਛਮ-ਉੱਤਰਾੱ 
ਦਿਸ਼ਾ ਵਿੱਚ “ਸਿਧਯੋ” (ਲੁਕ ਗਿਆ)। ॥੫੫॥ 


“ਝੰਗਰ” ਦੱਖਣ-ਪੱਛਮ£ ਦਿਸ਼ਾ ਨੂੰ (ਚਲਾ ਗਿਆ) ਤੇ ਗੌਨ ਗੁਆਲ ਪੂਰਬ ਉੱਤਰ? ਦਿਸ਼ਾ 
ਵਿੱਚ ਪਹੁੰਚ ਗਿਆ । ਕਈ '? ਜਣੇ ਪਤਾਲ ਵਿੱਚ ਜਾ ਲੂਕੇ (ਅਤੇ) ਕਈ ਜਣੇ ਅਕਾਸ਼ ਵਿੱਚ 
ਨੂੰ ਉੱਡ ਗਏ। ॥੫੬॥ 


ਦੋਹਰਾ 

ਉਹ ਦਸਾਂ-ਦਿਸ਼ਾਵਾਂ ਨੂੰ ਚਲੇ ਗਏ, ਜਿਨ੍ਹਾਂ ਬਾਰੇ ਗੁਰੂ ਜੀ ਸਭ ਜਾਣੀ-ਜਾਣ ਸਨ। ਤਦ ਉਨ੍ਹਾਂ 
(ਗੁਰੂ ਜੀ ਨੇ) ਉਤਨੇ”/ ਹੀ ਰੂਪ ਧਾਰਨ ਕਰ ਲਏ, ਜਿਤਨੇ ਕਿ ਸਿੱਧ ਨਕੇ ਹੋਏ 
ਸਨ। ॥੫੭॥ 


ਚੌਪਈ 

ਮੰਗਲਨਾਥ ਆਦਿਕ ਜਿੰਨੇ ਸ੍ਰੇਸ਼ਟ ਸਿੱਧ ਸਨ, ਉਹ ਸਾਰੇ ਖਲੋਤੇ ਇਹ ਕੌਤਕ ਦੇਖ ਰਹੇ ਸਨ। 
ਜਿੱਥੇ-ਜਿੱਥੇ ਉਹ ਭੱਜ ਕੇ ਲੁਕੇ ਸਨ, ਉਨ੍ਹਾਂ ਸਭਨਾਂ ਦੀਆਂ (ਗੁਰੂ ਜੀ ਨੇ) ਮੁੱਛਾਂ ਜਾ 
ਪਕੜੀਆਂ। ॥੫੮॥ 


ਭੰਗਰ ਨੇ ਸਮਝਿਆ? -(ਗੁਰੂ ਜੀ) ਮੇਰੇ ਪਿੱਛੇ (ਆਏ ਹਨ)-। ਸ਼ੰਭੂਨਾਥ ਨੂੰ ਲੱਗਿਆ 


(ਕੇਵਲ) -ਮੈਨੂੰ ਹੀ ਫੜਦੇ'? ਹਨ-। ਝੰਗਰ-ਲੰਗਰ ਨੇ ਇਉਂ ਸਮਝਿਆ ਕਿ -ਮਾਨਯੋਗ'“ 
(ਭਾਵ ਸ੍ਰੀ ਗੁਰੂ ਜੀ) ਕੇਵਲ ਮੇਰੇ ਹੀ ਪਿੱਛੇ ਹਨ, ਮੇਰੇ ਹੀ ਪਿੰਛੇ ਹਨ! ॥੫੯॥ 


5।। 53000 38000 50101 ਹ। ੬099 “₹।੧੩॥੦੧%॥0੫/6080.600॥ 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਹੁਤੇ ਸਿੱਧ ਜੇ ਦੁਰਨੇਹਾਰੇ' । ਸਭਨੇ ਅਪਨੇ ਨਿਕਟ ਨਿਹਾਰੇ। 
ਤਨ ਅਨੇਕ ਧਰ, ਤਿਨ ਕੋ ਤੂਰਨ।ਪਕਰੇ ਜਾਇ ਪ੍ਰਭੂ ਗੁਨ ਪੂਰਨ॥੬੦॥ 


ਦੋਹਰਾ 
ਮੂਛਨ ਤੇ ਗਹਿ ਕਰ ਸਰਬ ਕੀਨੇ ਇਕ ਥਲ£ ਸੋਇ। 
ਨਿਰਬਲ ਹ੍ਹੈ ਤੂਸ਼ਨ ਭਏ ਤਿਸ਼ਟੇ? ਲੱਜਤ ਹੋਇ॥ ੬੧॥ 


ਚੌਪਈ 
ਸ੍ਰੀ ਪ੍ਭੁ ਤਿਨ ਸੋ ਬਚਨ ਅਲਾਏ । 'ਤੁਮ ਖੋਜਉ ਮੈਂ ਦੁਰਹੋਂ ਜਾਏ। 
ਜੇ ਨਹਿਂ ਪਾਵਉ” ਇਸ ਬਿਧਿ ਕਰੀਏ । ਲੇਯ ਟਕਾ ਅਰਦਾਸ ਉਚਰੀਏ॥੬੨॥ 


ਜਬ ਸਿਰ ਲਾਵਉਗੇ ਧਰ ਨਾਲ । ਦੇਉ ਦਰਸ ਤੁਮ ਕੋ ਤਤਕਾਲ” । 

ਅਸ ਕਹਿ ਪੰਚ ਤੱਤ ਕੇ ਮਾਂਹੀ । ਦੇਹ ਮਿਲਾਇ ਦੀਨ ਛਿਨ ਤਾਂਹੀ॥੬੩॥ 
ਅੰਸ਼ ਲੀਨ ਹੋਯੋ ਕਰਤਾਰਾ । ਜੇ ਸੇਵਕ ਗਤਿ” ਦੇਵਨ ਹਾਰਾ। 

ਸਿੱਧ ਲਗੇ ਖੋਜਨ ਸਮੁਦਾਈ£ । ਦਸਹੂੰ ਦਿਸ ਮਹਿ ਗਮਨੇ ਧਾਈ॥ ੬੪॥ 


ਬੈਠੇ ਕਿਤਕੋ ਪਾਵਹਿ” ਨਾਹੀਂ । ਖੋਜਤ ਫਿਰੇ ਕਠਨ ਥਲ ਮਾਹੀ । 
ਕਾਨਨ)ੰ ਸਰਿਤਾ ਸਿੰਧੁਏ ਪਹਾਰ । ਬੀਚ ਗੁਫਾ ਜਹਿਂ ਬਡੋ ਅੰਧਾਰ॥੬੫॥ 


ਭਏ ਸ਼੍ਰੱਮਿਤ” ਤਿਨ ਕਹੂੰ ਨ ਪਾਯੋ । ਫਿਰਤਯੋ ਸਬ ਕੋ ਮਨ ਅਕੁਲਾਯੋ?। 
ਇਕ ਥਲ ਹੁਇ ਅਰਦਾਸ ਅਲਾਈ । ਨਮਸ਼ਕਾਰ ਹਿਤ ਗ੍ਰੀਵ'' ਨਿਵਾਈ॥ ੬੬॥ 


ਤਿਹ ਛਿਨ ਪ੍ਰਗਟੇ ਤੁਰਤ ਗੁਸਾਂਈ'? । ਦੇਖ ਸਿੱਧ ਉਰਗੇ ਬਿਸਮਾਈ। 
ਚਲੇ ਨ ਬਲ ਲੱਜਤ ਹੁਇ ਰਹੇ । ਤੂਸ਼ਨ'? ਭਏ ਨ ਕਛੂ ਬਚ ਕਹੇ॥ ੬੭॥ 


ਚਪੇ'“ ਚੋਰ ਜਿਉਂ ਓਜਾਂ? ਦਿਖਾਵਨ । ਕਰਯੋ ਚਹਤਿ,ਜਿਨ ਕੇ ਉਰ ਭਾਵਨ । 
ਪਗ ਨਹਿ ਪਰਹੀ' ਗਰਬ ਡੁਬਾਏ । ਸਮਤਾ ਹਿਤ ਕੋ ਰਿਦੇ ਰਿਸਾਏ'$ ॥੬੮॥ 


294 


5।। 53000 38000 50101 । ੬099 ੧3101500੫੧)60011.60।। 


ਅਧਿਆਇ 39 ਅੱਚਲ-ਵਟਾਲੇ ਜਾਣਾ 


ਜਿਤਨੇ ਵੀ ਸਿੱਧ ਲੂਕੇ' ਹੋਏ ਸਨ, ਸਭ ਨੇ ਗੁਰੂ ਜੀ ਨੂੰ ਆਪਣੇ ਨੇੜੇ ਸਨਮੁੱਖ ਹੀ ਵੇਖਿਆ। 
ਸੰਪੂਰਨ ਗੁਣਾਂ ਵਾਲਿਆਂ (ਗੁਰੂ ਜੀ ਨੇ) ਅਨੇਕਾਂ ਸਰੀਰ ਧਾਰਨ ਕਰ ਕੇ, ਉਨ੍ਹਾਂਨੂੰ ਤੁਰੰਤ ਹੀ 
ਜਾ ਫੜਿਆ। ॥੬੦॥ 


ਦੋਹਰਾ 
ਉਨ੍ਹਾਂ ਸਾਰਿਆਂ ਨੂੰ ਮੁੱਛਾਂ ਤੋਂ ਫੜ ਕੇ, ਇੱਕ ਥਾਂ£ 'ਤੇ ਇਕੱਠੇ ਕਰ ਲਿਆ। ਉਹ ਨਿਰਬਲ 
(ਨਿਤਾਣੇ) ਹੋ ਕੇ ਚੁੱਪ ਕਰ ਗਏ ਅਤੇ ਲੱਜਤ (ਸ਼ਰਮਿੰਦੇ) ਹੋ ਕੇ ਬਹਿ” ਗਏ। ॥੬੧॥ 


ਚੌਪਈ 
ਗੁਰੂ ਜੀ ਨੇ ਉਨ੍ਹਾਂ ਨੂੰ ਆਖਿਆ, “(ਲਉ ਹੁਣ) ਮੈਂ ਲੂਕਦਾ ਹਾਂ ਤੇ ਤੁਸੀਂ ਲੱਭਣਾ। ਜੇਕਰ ਮੈਂ 
ਨਾ ਲੱਭਾਂ" ਤਾਂ ਤੁਸੀਂ ਇਸ ਤਰਾਂ ਕਰਨਾ ਕਿ ਇੱਕ ਟਕਾ ਲੈ ਕੇ ਅਰਦਾਸ ਕਰਨਾ। ॥੬੨॥ 


ਜਦੋਂ ਤੁਸੀਂ (ਮੱਥਾ ਟੇਕਣ ਲਈ) ਧਰਤੀ ਨਾਲ ਸਿਰ ਲਾਉਗੇ ਤਾਂ ਮੈਂ ਤੁਰੰਤ ਹੀ ਤੁਹਾਨੂੰ ਦਰਸ਼ਨ 
ਦੇ ਦਿਆਂਗਾ। ” ਇਉਂ' ਆਖ ਕੇ ਉਨ੍ਹਾਂ (ਗੁਰੂ ਜੀ ਨੇ) ਓਦੋਂ' ਤੁਰੰਤ ਹੀ ਆਪਣਾ-ਸਰੀਰ ਪੰਜਾਂ- 
ਤੱਤਾਂ ਵਿੱਚ ਮਿਲਾ ਦਿੱਤਾ। ॥੬੩॥ 


ਕਰਤਾਰ ਦਾ ਅੰਸ਼, ਕਰਤਾਰ ਵਿੱਚ ਲੀਨ ਹੋ ਗਿਆ, ਜੋ ਕਿ ਸੇਵਕਾਂ ਨੂੰ ਮੁਕਤੀ” ਦੇਣ ਵਾਲਾ ਹੈ। 
ਸਿੱਧਾਂ ਦੀ ਟੋਲੀ$ ਆਪ ਨੂੰ ਲੱਭਣ ਲੱਗੀ। ਉਹ ਭੱਜ ਕੇ ਦਸਾਂ-ਦਿਸ਼ਾਵਾਂ ਵਿੱਚ ਚਲੇ ਗਏ। ॥੬੪॥ 


ਉਹ ਬਿਖਮ ਥਲਾਂ ਵਿੱਚ ਵੀ ਲੱਭ ਥੱਕੇ ਪਰ ਗੁਰੂ ਜੀ ਕਿਤੇ ਵੀ ਬੈਠੇ ਨਾ ਲੱਭੇ । ਉਨ੍ਹਾਂ ਨੇ ਵਣ, 
ਨਦੀਆਂ, ਸਮੁੰਦਰ, ਪਹਾੜ, ਹਨ੍ਹੇਰੀਆਂ ਕੰਦਰਾਂ (ਸਭ ਗਾਹ ਮਾਰੀਆਂ)। ॥੬੫॥ 


ਮਨ ਵਿਆਕੁਲ? ਹੋ ਗਏ। (ਅੰਤ) ਉਨ੍ਹਾਂ ਇੱਕ ਥਾਂ ਇਕੱਠੇ ਹੋ ਕੇ ਅਰਦਾਸ ਕੀਤੀ ਤੇ 
ਨਮਸਕਾਰ ਕਰਨ ਲਈ ਗਰਦਨ'' ਨਿਵਾਈ। ॥੬੬॥ 


ਉਹ ਥੱਕ$ ਗਏ ਪਰ ਉਨ੍ਹਾਂ ਨੂੰ ਗੁਰੂ ਜੀ ਕਿਤੇ ਵੀ ਨਾ ਲੱਭੇ। ਫਿਰਦੇ-ਫਿਰਦਿਆਂ ਉਨ੍ਹਾਂ ਦੇ 


ਉਸੇ ਵੇਲੇ, ਮਾਲਕਾਂ? (ਗੁਰੂ ਜੀ) ਤੁਰੰਤ ਹਾਜ਼ਰ ਹੋ ਗਏ। ਇਹ ਦੇਖ ਕੇ ਸਿੱਧ ਅਚੰਭਤ 
(ਹੈਰਾਨ) ਹੋ ਗਏ । ਪੇਸ਼ ਨਾ ਗਈ ਵੇਖ ਕੇ, ਉਹ ਸ਼ਰਮਿੰਦੇ ਹੋ ਗਏ ਤੇ ਚੁੱਪ? ਕਰ ਕੇ ਰਹਿ 
ਗਏ, ਕੁਝ ਵੀ ਬੋਲ ਨਾ ਸਕੇ! ॥੬੭॥ 


ਖਿਝੇ!“ ਹੋਏ ਚੋਰ ਵਾਂਗ ਉਹ ਬਲਾਂ£ ਦਿਖਾਉਣਾ ਚਾਹੁੰਦੇ ਸਨ। ਇਹ ਇਸ ਲਈ ਕਰਨਾ 
ਚਾਹੁੰਦੇ ਸਨ ਕਿਉਂਕਿ ਉਨ੍ਹਾਂ ਦੇ ਮਨਾਂ ਅੰਦਰ ਪ੍ਰੇਮ ਨਹੀਂ' ਸੀ। ਹੰਕਾਰ ਵਿੱਚ ਗ਼ਲਤਾਨ ਹੋਣ 
ਕਰਕੇ ਚਰਨੀ ਵੀ ਨਹੀਂ' ਸਨ ਪੈਂਦੇ। (ਇਸ ਲਈ) ਕਰੋਧਵਾਨ'£ ਹੋਏ ਬਰਾਬਰੀ ਕਰਨ `ਤੇ 
ਤੁਲੇ ਹੋਏ ਸਨ। ॥੬੮॥ 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਭੁਜੰਗ ਪ੍ਰਯਾਤ ਛੰਦ 
ਸਭੈ ਸਿੱਧ ਜੋ ਈਰਖਾ ਕੋ ਕਰੇ ਹੈ' । ਨਹੀਂ ਭਾਉ” ਕੈਸੋ ਰਿਦੇ ਮੋ ਧਰੇਹੈਂ। 
ਬੂਝੈ ਨ ਬੁਝਾਈ ਬਰੀ£ ਹੈ ਅਪਾਰਾ । ਤਬੈ ਰੂਪ ਧਾਰੇ ਅਨੇਕੰ ਪ੍ਰਕਾਰਾ॥੬੯ ॥ 


ਭਏ ਸਿੰਘ ਕੋਊ ਬਘੇਲਾ ਬਨੇ ਹੈ । ਕਿਤੇ ਬੰਨ੍ਹ? ਭੱਖੈ' ਕੁਬੈਨਾ“ ਭਨੇ ਹੈ'। 
ਕਿਤੇ ਕੰਧ ਆਰੂਢ ਹੋ ਕੈ ਭਗਾਵੈ' । ਮਿਰਿਗਾਨੀ ਲਈ ਕੋ ਅਕਾਸ਼ੈ' ਉਡਾਵੈਂ॥੭੦॥ 


ਭਏ ਪੰਨਗੰ“ ਬੇਖ ਦੇਖੈਂ' ਭਯਾਨਾਂ । ਧਰੂਕੈਂ? ਫਰੂਕੈ' ਕਿ ਸ਼ੂਕੈਂ ਮਹਾਨਾਂ। 
ਕਿਨੈ ਤੂੰਡਦ ਦੇਹੀ ਕਰੀ ਹੈ ਬਿਸ਼ਾਲਾ । ਉਡੈ ਕੋ ਅਕਾਸ਼ੰ ਲਏ ਹਾਥ ਜ੍ਰਾਲਾ ॥ ੭੧॥ 


ਤੋਟਕ ਛੰਦ 
ਕਿਲਕਾਰਤ ਕੇਤਕ ਰੋਖ$ ਦਹੇ'? । ਨਭ ਬੀਚ ਕਿਤੇ ਥਿਰ ਹੋਇ ਰਹੇ। 
ਬਰਖਾਵਤ ਪਾਵਕ'! ਕੋ ਧਰਨੀ । ਜਲ ਬੀਚ ਤਰੈ ਜਿਮ ਹ੍ਹੈ ਤਰਨੀ'£ ॥ ੭੨॥ 


ਲਘੂ ਰੂਪ ਕਿਤੇ'? ਦਰਸਾਇ ਨਹੀਂ । ਨਿਜ ਮੰਤ੍ਰਨ ਜੰਤਰ ਕਰੰਤ ਸਹੀ। 
ਬਹੁ ਲੋਕ ਬਿਖੈ ਬਡ ਭੀਰ ਜਹਾਂ । ਸਭ ਕੋ ਡਰਪਾਵਹਿਂ ਦੇਖ ਤਹਾਂ ॥ ੭੩॥ 


ਦੋਹਰਾ 
ਦੇਖ ਸਰੂਪ ਭਯਾਨਕੰ ਡਰਪੇ ਲੋਗ ਬਿਸਾਲ। 
ਇਤ ਉਤ ਤਕੈ' ਪਲਾਇਨੰ“, ਧੀਰਜ ਦਈ ਕ੍ਰਿਪਾਲ ॥ ੭੪॥ 


ਗੁਰੂ ਅਜਿੱਤੇ ਸੋਂ ਕਹਯੋ “ਸਬ ਨਰ ਕੇ ਚਹੁੰਫੇਰ। 
ਉਠਕੇ ਕਰਦੇ ਕਾਰ ਤੂੰ -ਵਾਹਿਗੁਰੂ- ਮੁਖ ਟੇਰਾਂ॥੭੫॥ 


5।। 53000 8001 50101 6089 ਲੇ ੧3101500੫੧)6011.601। 


ਅਧਿਆਇ 39 ਅੱਚਲ-ਵਟਾਲੇ ਜਾਣਾ 


ਭੂਜੰਗ ਪ੍ਰਯਾਤ ਛੰਦ 

ਸਾਰੇ ਹੀ ਸਿੱਧ ਈਰਖਾ ਕਰ ਰਹੇ ਸਨ। ਉਨ੍ਹਾਂ ਦੇ ਮਨਾਂ ਅੰਦਰ ਪ੍ਰੇਮ' ਉੱਕਾ ਹੀ ਨਹੀਂ ਸੀ। 
(ਉਨ੍ਹਾਂ ਦੀ) ਈਰਖਾ ਦੀ ਅੱਗ ਬਲੀ£ ਹੋਈ ਪਰਬਲ ਸੀ, ਜੋ ਕਿ ਬੁਝਾਈ ਵੀ ਨਹੀਂ ਬੁਝਦੀ 
ਸੀ। ਤਾਂ ਫਿਰ ਉਨ੍ਹਾਂ ਨੇ ਅਨੇਕ ਪ੍ਰਕਾਰ ਦੇ ਰੂਪ ਧਾਰਨ ਕਰ ਲਏ। ॥੬੯॥ 


ਕੋਈ ਸ਼ੇਰ ਬਣ ਗਿਆ ਤੇ ਕੋਈ ਬਾਘ ਬਣ ਗਿਆ। ਕਈ ਜਣੇ ਅਗਨੀ? ਭੱਖਦੇ ਹੋਏ ਖੋਟੇ 
ਬਚਨ (ਕਬੋਲ”) ਬੋਲਦੇ ਸਨ। ਕਿੰਨੇ ਜਣੇ ਕੰਧ ਉੱਤੇ ਚੜ੍ਹ ਕੇ ਭਜਾ ਰਹੇ ਸਨ। ਕੋਈ 
ਹਿਰਨੀ ਨੂੰ ਲੈ ਕੇ. ਅਕਾਸ਼ ਵਿੱਚ ਉਡਾ ਰਹੇ ਸਨ। ॥੭੦॥ 


(ਕਈਂ) ਸੱਪ£ ਬਣ ਗਏ (ਤੇ) ਉਨ੍ਹਾਂ ਦਾ ਰੂਪ ਬੜਾ ਭਿਆਨਕ ਦਿਸਦਾ ਸੀ। (ਉਹ) ਬਹੁਤ 
ਧਰੀਕਦੇ-ਟੱਪਦੇ”, ਫ਼ੁੰਕਾਰੇ ਮਾਰਦੇ ਅਤੇ ਸ਼ੂਕਦੇ ਸਨ। ਕਈਆਂ ਨੇ ਆਪਣੇ ਮੂੰਹਾਂ ਅਤੇ 
ਸਰੀਰਾਂ ਨੂੰ ਵਿਸ਼ਾਲ ਕਰ ਲਿਆ ਤੇ ਕਈ ਹੱਥਾਂ ਵਿੱਚ ਅਗਨੀ (ਅੰਗਿਆਰ) ਫੜ ਕੇ ਅਸਮਾਨੀ 
ਉੱਡਣ ਲੱਗ ਪਏ। ॥੭੧॥ 


ਤੋਟਕ ਛੰਦ 

ਕਿਤਨੇ ਹੀ ਸਿੱਧ, ਗੁੱਸੇ? ਵਿੱਚ ਸੜੇ? ਹੋਏ ਕਿਲਕਾਰੀਆਂ ਮਾਰਨ ਲੱਗੇ ਅਤੇ ਕਿਤਨੇ ਹੀ 
ਅਕਾਸ਼ ਅੰਦਰ ਜਾ ਸਥਿਰ ਹੋ ਗਏ ਅਤੇ ਧਰਤੀ ਉੱਤੇ ਅੱਗ! ਵਰਸਾਉਣ ਲੱਗੇ ਤੇ ਕਈ 
ਬੇੜੀ'2 ਵਾਂਗ, ਪਾਣੀ ਉੱਤੇ ਤਰਨ ਲੱਗ ਪਏ। ॥੭੨॥ 


ਕਿੰਨਿਆੰ”2 ਨੇ ਇੰਨਾ ਛੋਟਾ ਰੂਪ ਧਾਰ ਲਿਆ ਕਿ (ਉਹ) ਦ੍ਰਿਸ਼ਟਮਾਨ ਹੀ ਨਾ ਰਹੇ। (ਉਹ 
ਸਾਰੇ) ਆਪੋ-ਆਪਣੇ ਜੰਤਰ-ਮੰਤਰ ਕਰਨ ਵਿੱਚ ਲੱਗੇ ਹੋਏ ਸਨ। ਲੋਕਾਂ ਦੀ ਬਹੁਤ ਭੀੜ ਜੁੜ 
ਗਈ। ਸਾਰੇ ਹੀ ਲੋਕ ਉਥੇ (ਉਨ੍ਹਾਂ ਦੇ ਭਿਆਨਕ ਰੂਪ) ਵੇਖ-ਵੇਖ ਕੇ ਡਰਨ ਲੱਗ ਪਏ । ॥੭੩॥ 


ਓਕ 


ਦੋਹਰਾ 

(ਉਨ੍ਹਾਂ ਦੇ) ਭਿਆਨਕ ਰੂਪ ਦੇਖ-ਦੇਖ ਕੇ ਲੋਕ ਬਹੁਤ ਡਰ ਗਏ ਸਨ ਤੇ (ਭੈਅਭੀਤ ਹੋਏ) 
ਭੁੱਜਣ'“ ਲਈ ਇੱਧਰ-ਉੱਧਰ ਵੇਖਣ ਲੱਗ ਪਏ ਸਨ ਪਰ ਕਿਰਪਾਲੂ ਗੁਰੂ ਜੀ ਨੇ ਧਰਵਾਸ 
ਦਿੱਤਾ। ॥੭੪॥ 


ਗੁਰੂ ਜੀ ਨੇ “ਅਜਿੱਤੇ" ਨੂੰ ਆਖਿਆ, “ਤੂੰ ਉੱਠ ਅਤੇ ਮੁੱਖੋਂ “ਵਾਹਿਗੁਰੂ” ਆਖ'? ਕੇ, ਇਨ੍ਹਾਂ 
ਸਾਰੇ ਲੋਕਾਂ ਦੁਆਲੇ ਕਾਰ ਕੱਢ ਦੇਹ। ” ॥੭੫॥ 


297 


5।। 53000 38000 50101 । ੬0੫9 ੧3101500੫੧)6011.60।। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੁਵੱਯਾ ਛੰਦ 

ਉਠਜਯੋ ਅਜਿੱਤਾ ਕੀਨੀ ਕਾਰਾ ਆਪ ਗਯੋ ਸਰ'' ਮਾਂਹੀ। 

ਤਿਹ ਪਰ ਲੇ ਨਿਜ ਚੀਰ ਡਸਾਯੋ?, ਭੀਜਯੋ ਤਾਰਿਕ? ਨਾਹੀ। 
ਤਾਹਿ' ਅਰੂਢ” ਹੋਇ ਕੈ ਬੈਠਾ ਕਾਰ ਕਰੈ ਇਮ ਸੋਈ। 

ਮਰੇ ਬਿਹੰਗੰ ਸਰੋਵਰ ਮਹਿ ਬਹੁ ਗਹਤਿ£ ਭਯੋ ਕਰ ਦੋਈ॥ ੭੬॥ 


ਸੈਯਾ 

ਗਹਿ ਹਾਥ, ਜਿਵਾਇ ਉਡਾਵਤ ਜਾਤ, ਪਿਥੈਂ' ਬਹੁਤੇ ਨਰ ਤਾਹਿ ਤਮਾਸ਼ਾ। 

ਇਤ ਸ੍ਰੀ ਗੁਰ ਜੋ ਢਿਗ ਕਾਰ - ਕਰੀ ਸਿੱਧ ਆਇ ਸਕਹਿ' ਨਹਿ ਤਾਹਿੰਕੇ ਪਾਸਾ। 
ਬਲ ਬਾਹਰ ਹੀ ਦਿਖਰਾਵਤ ਹੈ' ਧਰ ਦਾਰੁਨ” ਰੂਪ ਫਿਰੈ' ਚਹੁੰਪਾਸਾ। 

ਪਛੁਤਾਇ ਬਿਸੂਰਤਝ ਹੈ' ਉਰ ਮੈਂ, ਜਬ ਨਾਹਿ ਚਲਯੋ ਬਲ ਕੋ ਬਸ ਮਾਸਾ॥੭੭॥ 


੪ 


ਦੋਹਰਾ 
ਤੱਤ ਤੱਤ? ਮੈ' ਮਿਲ ਰਹੇ ਸ੍ਰੀ ਨਾਨਕ ਤਿਹ ਥਾਂਇ। 
ਪਚੁਹਾਰੇ ਕਛੂ ਨਹਿ' ਲਖੈ', ਸ਼ਕਤਿ ਰਹੇ ਸਬ ਲਾਇ॥ ੭੮॥ 


ਚੌਪਈ 
ਤਿਨਕੀ ਦਿਸ਼ ਦੇਖਯੋ ਗੁਰ ਜਬਹੀ । ਸਗਲੀ ਸ਼ਕਤਿ ਕਰਖਾਂ? ਲਿਯ ਤਬਹੀ । 
ਜਿਉਂ ਕੋ"! ਨਿੰਬੂ ਲੇਹ ਨਿਚੋਰੀ । ਜੈਸੇ ਊਖ'£2 ਦੇਇ ਕਰ ਖੋਰੀ? ॥੭੯॥ 


ਆਤੁਰ ਹਾਰ ਗਏ ਜਿਸ ਕਾਲਾ। ਬੈਠੇ ਹੈ ਕੇ ਦੀਨ ਬਿਸਾਲਾ । 
ਲੱਜਤ ਭਏ ਨ ਬੋਲਯੋ ਜਾਈ । ਬਾਂਧੇ ਜਿਉਂ ਸ਼ੱਤ੍ਹ ਕਿਸ ਰਾਈ॥੮੦॥ 


ਉਿ। 


ਦੋਹਰਾ 
ਰੰਚ ਗਰਬ ਉਰ ਨਹਿ ਰਹਜੋ ਨ੍ਰਿਪ ਜਿਉਂ ਛੀਨੇ ਦੇਸ । 
ਲੱਜਤ ਹੋਏ ਨਰਨ ਮੈਂ` ਸਿੱਧਨ ਸੋਂ ਸਿੱਧੇਸ਼॥ ੮੧॥ 


98 


2 
੧ 58000 0801 5000। 2 €10%7% ੧3101500੫੧)6011.60।। 


ਅਧਿਆਇ 39 ਅੱਚਲ-ਵਟਾਲੇ ਜਾਣਾ 


ਦੁਵੱਯਾ ਛੰਦ 

(ਭਾਈ) ਅਜਿੱਤੇ ਨੇ ਉੱਠ ਕੇ ਕਾਰ ਕੱਢ ਦਿੱਤੀ ਅਤੇ ਆਪ ਸਰੋਵਰ' ਵਿੱਚ ਕੋਲ ਚਲਾ 
ਗਿਆ। ਉਸ (ਸਰੋਵਰ) ਦੇ ਉੱਤੇ ਆਪਣਾ ਕੱਪੜਾ ਵਿਛਾ? ਦਿੱਤਾ । ਪਰ ਉਸ (ਕੱਪੜੇ) 
ਦਾ) ਇੱਕ ਧਾਗਾ? ਵੀ ਗਿੱਲਾ ਨਾ ਹੋਇਆ। (ਉਹ) ਆਪ ਉਸ (ਕੱਪੜੇ) ਉੱਤੇ ਚੜ੍ਹ” ਕੇ ਬਹਿ 
ਗਿਆ ਅਤੇ ਲੱਗਾ ਇਹ ਕੰਮ ਕਰਨ। ਸਰੋਵਰ ਵਿੱਚ ਜੋ ਬਹੁਤ ਸਾਰੇ ਪੰਛੀ? ਮਰੇ ਹੋਏ ਸਨ, 
(ਉਨ੍ਹਾਂ ਨੂੰ) ਦੋਨਾਂ ਹੱਥਾਂ ਨਾਲ ਫੜ£ ਲੈਂਦਾ। ॥੭੬॥ 


ਸਵੱਯਾ 

ਹੱਥਾਂ ਨਾਲ ਫੜ ਕੇ, ਉਨ੍ਹਾਂ ਨੂੰ ਜਿਉਂਦੇ ਕਰ-ਕਰ ਕੇ ਉਡਾਉਂਦਾ ਜਾਂਦਾ ਸੀ। ਬਹੁਤ ਸਾਰੇ ਲੋਕ 
ਇਹ ਤਮਾਸ਼ਾ ਦੇਖ ਰਹੇ ਸਨ। ਇੱਥੇ, ਗੁਰੂ ਜੀ ਦੇ ਲਾਗੇ ਕਾਰ ਜੁ ਕੱਢੀ ਹੋਈ ਸੀ, ਸਿੱਧ ਉਨ੍ਹਾਂ 
ਦੇ ਕੋਲ ਨਹੀਂ ਸਨ ਆ ਸਕਦੇ । (ਕਾਰ ਤੋਂ) ਬਾਹਰ ਹੀ ਬਾਹਰ (ਉਹ ਆਪਣੀ ਸ਼ਕਤੀ 
ਦਿਖਾਉਂਦੇ ਰਹੇ ਅਤੇ ਭਿਆਨਕ” ਰੂਪ ਧਾਰ ਕੇ, ਚੁਫੇਰੇ ਫਿਰਦੇ ਰਹੇ। ਉਹ ਮਨ ਹੀ ਮਨ 
ਬਹੁਤ ਪਛਤਾਏ ਅਤੇ ਝੂਰਦੇ$ ਰਹੇ, ਜਦੋਂ ਉਨ੍ਹਾਂ ਦੀਆਂ ਸ਼ਕਤੀਆਂ ਦਾ, ਮਾਸਾ ਭਰ ਵੀ ਜ਼ੋਰ 
ਨਾ ਚੱਲਿਆ। ॥੭੭॥ 


ਦੋਹਰਾ 

ਉਦੋਂ' ਉੱਥੇ ਗੁਰੂ ਨਾਨਕ ਜੀ ਮੂਲ-ਤੱਤ (ਪ੍ਰਭੂ)? ਵਿੱਚ ਮਿਲੇ ਹੋਏ (ਅਭੇਦ) ਸਨ। ਸਿੱਧ ਥੱਕ ਕੇ 
ਹਫ ਗਏ (ਸ਼ਕਤੀਆਂ ਦਿਖਾ-ਦਿਖਾ ਕੇ), ਪਰ ਗੁਰੂ ਜੀ ਦੀ ਵਡਿਆਈ ਦਾ ਕੋਈ ਥਾਹ ਨਾ 
ਪਾ ਸਕੇ। ਉਹ ਸਾਰੀ ਸ਼ਕਤੀ ਹੀ ਲਾ ਥੱਕੇ। ॥੭੮॥ 


ਚੌਪਈ 

ਜਦੋਂ ਹੀ ਗੁਰੂ ਜੀ ਨੇ ਉਨ੍ਹਾਂ ਵੱਲ ਵੇਖਿਆ, ਉਦੋਂ ਹੀ ਉਨ੍ਹਾਂ ਦੀ ਸਾਰੀ ਸ਼ਕਤੀ ਖਿੱਚ'“ ਲਈ, 
ਜਿਸ ਪ੍ਰਕਾਰ ਕੋਈ" ਨਿੰਬੂ ਨੂੰ ਨਚੋੜ ਲੈਂਦਾ ਹੈ ਅਤੇ (ਜਾਂ) ਜਿਵੇਂ (ਵੇਲਣਾ) ਕਮਾਦਾਂ£ (ਇੱਖ) 
ਨੂੰ ਫੋਗ (ਖੋਰ)? ਬਣਾ ਦਿੰਦਾ ਹੈ। ॥੭੯॥ 


ਜਦੋ' ਉਹ (ਸਿੱਧ) ਵਿਆਕੂਲ ਹੋ ਕੇ ਹਾਰ ਗਏ। (ਤਾਂ) ਬਹੁਤ ਨਿਮਾਣੇ ਹੋ ਕੇ ਬਹਿ ਗਏ। (ਉਹ 
ਇੰਨੇ) ਸ਼ਰਮਿੰਦੇ ਹੋ ਗਏ ਕਿ (ਉਨ੍ਹਾਂ ਤੋਂ) ਬੋਲਿਆ ਵੀ ਨਹੀਂ' ਸੀ ਜਾਂਦਾ, ਜਿਵੇਂ ਕਿਸੇ ਰਾਜੇ ਨੇ 
ਦੁਸ਼ਮਣ ਬੰਨ੍ਹ ਲਏ ਹੁੰਦੇ ਹਨ। ॥੮੦॥ 

ਦੋਹਰਾ 

(ਹੁਣ) ਉਨ੍ਹਾਂ ਦੇ ਮਨਾਂ ਅੰਦਰ ਰਤੀ-ਭਰ ਵੀ ਹੰਕਾਰ ਨਾ ਰਿਹਾ (ਤੇ ਇਉਂ ਹੋ ਗਏ) ਜਿਵੇਂ 
ਦੇਸ਼ ਗੁਆ ਬੈਠੇ ਰਾਜੇ ਦਾ ਹਾਲ ਹੁੰਦਾ ਹੈ। (ਸਾਰੇ) ਸਿੱਧ, ਸਣੇ ਆਪਣੇ ਈਸ਼ਵਰ (ਗੋਰਖ) 
ਦੇ, ਲੋਕਾਂ ਵਿੱਚ ਸ਼ਰਮਿੰਦੇ ਹੋ ਗਏ। ॥੮੧॥ 


5।। 53000 38000 50101 ਹ। ੬0੫9 ਮਰ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਮੰਗਲ ਪ੍ਰਾਨਨਾਥ ਤੇ ਆਦਿ । ਸਭਕੇ ਰਿਦੇ ਭਯੋ ਅਹਿਲਾਦਾਂ । 
“ਕਹਯੋ ਹਮਾਰੋ ਮਾਨਯੋ ਨਾਂਹੀਂ । ਅਤਿ ਲੱਜਤ£ ਹੋਏ ਮਨ”! ਮਾਂਹੀਂ” ॥੮੨॥ 


ਧਯਾਇ ॥੩੯॥ 


“ਪਾਠਾਂਤਰ “ਨਰ” । 


5।। 53000 8001 50101 ਗ 64009. ੧3101500੫੧)60011.60।। 


ਅਧਿਆਇ 39 ਅੱਚਲ-ਵਟਾਲੇ ਜਾਣਾ 


ਚੌਪਈ 

ਮੰਗਲ (ਨਾਥ) ਤੇ ਪ੍ਰਾਣਨਾਥ ਆਦਿਕ, ਸਭਨਾਂ ਦੇ ਮਨ ਪਰਸੰਨ' ਹੋ ਗਏ ਅਤੇ (ਉਹ) ਬੋਲੇ, 
“(ਇਨ੍ਹਾਂ ਨੇ) ਸਾਡਾ ਆਖਿਆ ਨਹੀਂ ਸੀ ਮੰਨਿਆ, ਤਾਂ ਹੀ ਮਨਾਂ ਵਿੱਚ ਅਤੀ (ਏਨੇ) 
ਸ਼ਰਮਿੰਦੇ? ਹੋਏ ਹਨ। ? ॥੮੨॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਸਿੱਧ ਚਰਚਾ” ਨਾਮੀ _ਉਨਤਾਲੀਵਾਂ 
ਅਧਿਆਇ ਸਮਾਪਤ ਹੋਇਆ। 


5।। 53000 8000 50101 ਹ। €09੫/ 3੧੧ 1੧8001੧1ਇ॥00੫6018।.60।। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


' ਕਰਤਾਰਪੁਰ ਅੱਪੜ ਕੇ ਗੁਰੂ ਨਾਨਕ ਦੇਵ ਜੀ ਨੇ ਫ਼ਕੀਰੀ-ਬਸਤਰ ਤਿਆਗ ਕੇ 
ਸੰਸਾਰੀ ਕੱਪੜੇ ਫੇਰ ਪਹਿਨਣੇ ਅਰੰਭ ਕਰ ਦਿੱਤੇ ।ਨੇਮ ਸਹਿਤ ਗੁਰ-ਦਰਬਾਰ ਲੱਗਣ ਲੱਗਾ, 
ਨਿੱਤਨੇਮ, ਸਿਮਰਨ, ਕੀਰਤਨ, ਸੇਵਾ, ਸਮਾਨਤਾ ਦੇ ਅਭਿਆਸ ਦੇ ਨਾਲੋ-ਨਾਲ ਲੰਗਰ ਦੀ 
ਪ੍ਰਥਾ ਵੀ ਤੁਰ ਪਈ। ਗੁਰੂ ਜੀ ਨੇ ਵੱਡੇ ਪੱਧਰ 'ਤੇ ਖੇਤੀ-ਵਾਹੀ ਅਰੰਭ ਕਰ ਦਿੱਤੀ। 

ਅੱਚਲ ਬਟਾਲੇ ਸ਼ਿਵਰਾਤਰੀ ਦਾ ਮੇਲਾ ਲੱਗਦਾ ਸੀ। ਸਤਿਗੁਰੂ ਜੀ ਨੇ ਉੱਥੇ ਪੁੱਜ ਕੇ, 
ਸਿੱਧਾਂ ਦਾ ਹੰਕਾਰ ਤੋੜਨ ਦੀ ਸੋਚੀ। ਸਿੱਧ ਸਾਧਾਰਨ-ਜਨਤਾ ਨੂੰ ਕਰਾਮਾਤਾਂ ਦਿਖਾ ਕੇ ਮਾਨਤਾ 
ਕਰਾਉਂਦੇ ਤੇ ਚੜ੍ਹਾਵਾ ਬਟੋਰਦੇ ਸਨ। ਇਉ ਸਿੱਧ ਬੜੇ ਹੰਕਾਰੀ ਤੇ ਈਰਖਾਲੂ ਹੋ ਗਏ ਸਨ। 

ਸਤਿਗੁਰੂ ਜੀ ਨੇ ਉੱਚੀ ਜਿਹੀ ਥਾਂ 'ਤੇ ਆਣ ਡੇਰਾ ਕੀਤਾ। ਉਨ੍ਹਾਂ ਦੀ ਮਹਿਮਾ ਕਾਰਨ 
ਲੋਕ ਗੁਰੂ ਜੀ ਵੱਲ ਉਲਟ ਪਏ। ਸਿੱਧ ਵੇਖ-ਵੇਖ ਝੂਰਨ ਲੱਗੇ ਤੇ ਨਿਰਾਸ਼ ਹੋ ਕੇ ਮਤਾ 
ਪਕਾਇਆ ਸਤਿਗੁਰੂ ਜੀ ਨੂੰ ਨੀਚਾ ਦਿਖਾਉਣ ਤੇ ਲੋਕਾਂ ਦੇ ਮਨ ਜਿੱਤਣ ਦਾ। 

ਰਾਸਧਾਰੀਆਂ ਦਾ, ਧਨ ਦਾ ਭਰਿਆ ਹੋਇਆ ਲੋਟਾ, ਭੰਗਰਨਾਥ ਨੇ ਲੂਕੋ ਦਿੱਤਾ ਤੇ 
200 ਕੋਹ ਦੂਰ ਪਹੁੰਚਾ ਦਿੱਤਾ। ਲੋਟਾ ਨਾ ਲੱਭਣ `ਤੇ ਉਨ੍ਹਾਂ ਨੂੰ ਰਾਸ ਭੁੱਲ ਗਈ ਪਰ ਸਤਿਗੁਰੂ 
ਜੀ ਨੇ ਲੋਟਾ ਲੱਭ ਦਿੱਤਾ। ਅੰਤ ਕਰੋਧਵਾਨ ਹੋ ਕੇ ਜੋਗੀ ਚੁੰਝ-ਚਰਚਾ ਲਈ ਨਿੱਤਰ ਪਏ। 
ਘੁਮੰਡੀ ਭੰਗਰਨਾਥ ਗੁਰੂ ਜੀ ਨੂੰ ਕਹਿਣ ਲੱਗਾ ਤੂੰ ਗਿਆਨਹੀਣ ਹੈ'। ਤੂੰ ਇੱਥੇ ਆ ਕੇ ਦੁੱਧ 
ਵਿੱਚ ਕਾਂਜੀ ਪਾ ਦਿੱਤੀ ਹੈ। ਤੂੰ ਦਰਵੇਸ਼ੀ ਕਰਨ ਮਗਰੋਂ, ਫੇਰ ਗ੍ਰਿਹਸਤ ਰਾਹ ਕਿਉ ਆਣ 
ਫੜਿਆ ਹੈ? ਸਤਿਗੁਰਾਂ ਕਿਹਾ ਕਿ ਤੁਹਾਡੇ ਅਪਵਿੱਤਰ ਮਨਾਂ ਅੰਦਰ ਗਿਆਨ ਦਾ ਪਰਵੇਸ਼ 
ਹੋਣਾ ਹੀ ਨਹੀਂ ਸੀ, ਕਿਉਂਕਿ ਹੰਕਾਰ ਤੇ ਗਿਆਨ ਕਦੇ ਇੱਕ ਥਾਂ ਨਹੀ' ਸਮਾਉਂਦੇ। ਤਿਆਗੀ 
ਹੋ ਕੇ ਵੀ ਤੁਸੀਂ ਗ੍ਰਿਹਸਤੀਆਂ ਦੇ ਬੂਹਿਆਂ `ਤੇ ਮੰਗਣ ਕਿਉਂ ਜਾਂਦੇ ਹੋ? 

ਹੰਕਾਰੀ ਸ਼ੰਭੂਨਾਥ ਨੇ ਗੁਰੂ ਜੀ ਨੂੰ ਕਿਹਾ ਕਿ ਅਸੀਂ ਲੁਕਦੇ ਹਾਂ ਤੇ ਤੁਸੀਂ ਸਾਨੂੰ ਲੱਭ 
ਦਿਖਾਉ। ਸਿੱਧ ਵੱਖ-ਵੱਖ ਦਿਸ਼ਾਵਾਂ ਵਿੱਚ ਜਾ ਲੂਕੇ। ਗੁਰੂ ਜੀ ਨੇ ਅਨੇਕਾਂ ਰੂਪ ਧਾਰਨ ਕਰ ਕੇ 
ਹਰ ਇੱਕ ਸਿੱਧ ਨੂੰ ਮੁੱਛਾਂ ਤੋਂ ਫੜ ਲਿਆਂਦਾ। ਫੇਰ ਗੁਰੂ ਜੀ ਲੁਕੇ, ਪਰ ਸਿੱਧ ਲੱਭ ਨਾ ਸਕੇ । 
ਹਾਰ ਕੇ ਗੁਰੂ ਜੀ ਦੇ ਦੱਸੇ ਅਨੁਸਾਰ ਉਨ੍ਹਾਂ ਟਕਾ ਧਰ ਕੇ ਅਰਦਾਸ ਕੀਤੀ ਤਾਂ ਸਤਿਗੁਰੂ ਆਣ 
ਪਰਗਟ ਹੋਏ। ਪਰ ਹੰਕਾਰੀ ਸਿੱਧ ਦਰਸ਼ਕ ਜਨਤਾ ਨੂੰ ਭੈਭੀਤ ਕਰਨ ਲਈ ਚੀਕਾਂ- 
ਕਿਲਕਾਰੀਆਂ ਮਾਰ ਕੇ ਭਿਆਨਕ ਰੂਪ ਧਾਰਨ ਕਰ ਲਏ । ਅਕਾਸ਼ `ਤੇ ਉਡਣ ਲੱਗੇ ਤੇ 
ਅੰਗਿਆਰ ਵਰ੍ਹਾਉਣ ਲੱਗੇ।ਲੋਕੀ' ਡਰ ਗਏ ਤਾਂ ਗੁਰੂ ਜੀ ਨੇ, “ਅਜਿੱਤੇ” ਨੂੰ ਆਖਿਆ ਕਿ 
“ਵਾਹਿਗੁਰੂ” ਆਖ ਕੇ ਕਾਰ ਕੱਢ ਦੇਹ। ਉਸ ਕਾਰ ਤੋ' ਅੰਦਰ, ਉਹ ਸਿੱਧ ਅੱਪੜ ਨਾ ਸਕੇ। 
ਸੋ, ਫੇਰ ਵੱਸ ਨਾ ਚੱਲਣ `ਤੇ ਝੂਰੇ ਅਤੇ ਪਛਤਾਏ ਤਾਂ ਫੇਰ ਮੰਗਲਨਾਥ ਤੇ ਪ੍ਰਾਣਨਾਥ ਨੇ ਉਨ੍ਹਾਂ 
ਨੂੰ ਗਲਤੀ ਦਾ ਅਹਿਸਾਸ ਕਰਾਇਆ। 


5।। 53000 8000 50101 । ੬0322 ੧3101500੫੧)6011.60।। 


ਘ/ _ ੫੫ 


ਲਤਾ 


(੯1) ਸ੍ਰੀ ਗੁਰੂ ਨਾਨਕ ਦੇਵ ਜੀ ਦਾ “ਸੱਚ” ਨਾਲ ਪਿਆਰ ਸੀ। ਸੱਚ ਦੇ ਪਰਚਾਰ ਤੇ ਪਾਸਾਰ 
ਲਈ ਉਹ ਕਿਸੇ ਬਣਾਵਟ ਨਾਲ ਬੱਝ ਕੇ ਨਹੀਂ ਰਹੇ। ਜੇਕਰ ਇਸ ਸੱਚ ਦੇ ਪਰਚਾਰ ਲਈ, 
ਉਨ੍ਹਾਂ ਨੇ ਉਦਾਸੀ-ਪਹਿਰਾਵਾ (ਭਗਵਾਂ-ਵੇਸ) ਪਹਿਨੀ ਰੱਖਿਆ ਤਾਂ ਇਹ ਮੁਹਿੰਮ ਖ਼ਤਮ 
ਕਰਕੇ, ਅੰਤਮ-ਦਿਨਾਂ ਵਿੱਚ, ਸੰਸਾਰੀ-ਪਹਿਰਾਵਾ ਮੁੜ ਅਪਣਾ ਲਿਆ ਸੀ। ਭਾਈ ਗੁਰਦਾਸ 
ਜੀ ਵੀ ਇਸੇ ਗੱਲ ਦੀ ਸਾਖ ਭਰਦੇ ਹਨ: 

ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ । 

ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ। 

(ਵਾਰ ਪਹਿਲੀ, ਪਉੜੀ 38) 
ਇਸ ਤਰਾਂ ਕਰਕੇ ਆਪ ਨੇ ਜਗਤ ਨੂੰ “ਗ੍ਰਿਹਸਤ ਵਿੱਚ ਉਦਾਸ” ਰਹਿਣ ਦਾ ਸਬਕ 

ਵੀ ਦਿੱਤਾ। ਸਪਸ਼ਟ ਹੈ ਕਿ ਪਹਿਲਾਂ ਆਪ ਨੇ “ਗ੍ਰਿਹਸਤ-ਉਦਾਸ” ਵਾਲਾ ਰੂਪ ਧਾਰਨ ਕੀਤਾ, 
ਮਗਰੋ' ਕਿਰਤ ਕਰ ਕੇ ਖਾਣਾ ਸਿਖਾਇਆ। 


(2) “ਭਗਤੀਏ” ਤੋੱ' ਭਾਵ ਹੈ ਰਾਸਧਾਰੀਏ। “ਮਹਾਨ ਕੋਸ਼” ਅਨੁਸਾਰ “ਭਗਤੀਆ? ਹੁੰਦਾ 
ਹੈ “ਮੰਦਰਾਂ ਵਿੱਚ ਗਾਉਣ ਦੀ ਸੇਵਾ ਕਰਨ ਵਾਲਾ। ` ਉਹ ਨ੍ਰਿਤਕਾਰੀ ਕਰ ਕੇ ਵੀ ਭਜਨ 
ਗਾਉਂਦੇ ਹਨ। ਆਮ ਕਰਕੇ ਕ੍ਰਿਸ਼ਨ ਜੀ ਦੇ ਖੇਲ੍ਹ ਦਾ ਨਾਟਕ ਕਰਨ ਨੂੰ ਉਹ ਭਗਤੀ ਦਾ ਹਿੱਸਾ 
ਮੰਨਦੇ ਹਨ। ਇਸੇ ਲਈ ਉਹ “ਭਗਤੀਏ” ਅਖਵਾਉਂਦੇ ਹਨ। 


5।। 53000 8000 50101 ਹ। ੬0 _ ”% 1੧੧8001੧1ਇ॥00੫੧60118॥.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਚਾਲੀਵਾਂ 
(ਨਾਮ ਮਹਾਤਮ ।ਸਿੱਧ ਗੋਸ਼ਟ। ਇਕ (ਤਖਾਣ ਦਾ) ਸੰਤ ਬਾਲਕਾ। ਮਾਲੋਸ਼ੇਖ) 


ਦੋਹਰਾ ਰ੍ 
ਰੇ ਮਨ ਤਜ ਆਲਸ ਸਰਬ ਗਹੁ ਉੱਦਮ ਹਰਿਨਾਮ। 
ਲੋਕ ਪ੍ਰਲੋਕ ਸਹਾਇ ਹ੍ਹੈ ਪੂਰਹਿਂ ਸਗਰੇ ਕਾਮ॥੧॥ 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਸੁਨੀਏ ਸ੍ਰੀ ਤੇਹਣ ਕੁਲਦੀਪਾ ! । ਸਿਧ ਬੈਠੇ ਸਬ ਗੁਰੂ ਸਮੀਪਾ। 

ਜਹਾਂ ਅਜਿੱਤਾ ਕਲਾ ਦਿਖਾਵਤ । ਮ੍ਰਿਤਕ ਬਿਹੰਗਨ' ਕੋ ਜੀਵਾਵਤ॥ ੨॥ 


ਬ੍ਰਿੰਦ£ ਲੋਕ ਤਹਿ' ਪਿਖੈ' ਤਮਾਸ਼ਾ।ਤਾਂਕੀ ਦਿਸ ਢੇਖਯੋ ਸੁਖਰਾਸਾ। 
ਬੂਝਨ ਹਿਤ ਪ੍ਰਭੁ ਬਚਨ ਉਚਾਰੇ। 'ਕੋ ਹੈ ਇਹ ਜੋ ਮ੍ਰਿਤਕ ਜਿਵਾਰੇ?॥੩॥ 


ਨੌਕਾ ਸਮਸਰ ਚੀਰ” ਡਸਾਯੋ । ਤਿਹ ਪਰ ਬੈਠ ਨ ਨੀਰ ਛੁਵਾਯੋ। 
ਕਰਾਮਾਤ ਕਰਕੈ ਦਿਖਰਾਵੈ ! ਲੋਕਨ ਮਹਿ ਨਿਜ ਮਾਨ ਬਧਾਵੈ”॥੪॥ 


ਸਿੱਧ ਕਹਤੇ “ਇਹੁ ਚੇਲਾ ਤੇਰਾ।ਅਬਕੇ ਸਮੈ ਨ ਕੋ ਅਨ ਹੇਰਾ। 
ਕਰਾਮਾਤ”? ਇਕ ਸਦਨ ਤੁਮਾਰੇ।ਜਿਉਂ' ਚਾਹਤਿ ਤਿਉਂ ਦੇਹੁ ਦਿਖਾਰੇ' ॥੫॥ 


ਦੋਹਰਾ 
ਪਠਕੋ ਮਨੁੱਜ ਬੁਲਵਾਇਓ ਦੇਖਯੋ ਤਿਹ ਕੀ ਓਰ। 
ਕਰਖਓ£ ਲਈ ਸਬ ਸ਼ਕਤਿ ਜੋ ਰਹ ਗਯੋ ਪਾਛੈ ਖੋਰ ॥੬॥ 


ਚੌਪਈ ਰ 
ਭਯੋ ਦੀਨ ਮਨ ਬੈਠਕੋ ਸੋਇ । ਮਨ ਮੁਰਝਾਨੋ ਸ਼ਕਤਹਿੰ ਖੋਇ। 
ਜਿਉਂ ਬਨੀਏ ਕੀ ਪੂੰਜੀ ਜਾਏ। ਹੋਇ ਕ੍ਰਿਪਨਦ ਬਹੁ ਪੁਨ ਪਛੁਤਾਏ ॥ ੭॥ 


5$॥ 58000 8001 5000। 2 €00%੧ ?% _।1॥੧001500%੧6%0%0। 


ਅਧਿਆਇ 40 ਸਿੱਧ ਗੋਸ਼ਟ 


ਅਧਿਆਇ ਚਾਲੀਵਾਂ 
(ਸਿੱਧ ਗੋਸ਼ਟ । ਸੰਤ ਬਾਲਕ ਤੇ ਮਾਲੋ ਸ਼ੇਖ਼) 


ਦੋਹਰਾ 

ਹੇ ਮਨ! ਸਾਰੇ ਆਲਸਾਂ ਨੂੰ ਤਿਆਗ ਕੇ ਵਾਹਿਗੁਰੂ ਦੇ ਨਾਮ (ਸਿਮਰਨ) ਦਾ ਉੱਦਮ ਧਾਰਨ 
ਕਰੋ, (ਇਹੋ) ਲੋਕ ਅਤੇ ਪਰਲੋਕ ਵਿਚ ਸਹਾਈ ਹੋਵੇਗਾ, (ਦੋਹਾਂ ਲੋਕਾਂ ਵਿਚ) ਤੇਰੇ ਕੰਮ 
ਪੂਰਨ ਕਰੇਗਾ। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਹੇ ਤ੍ਹਣ ਕੁਲ ਦੇ ਦੀਪਕ (ਗੁਰੂ ਅੰਗਦ ਦੇਵ ਜੀਓ) ਸੁਣੋ ! ਸਾਰੇ ਸਿੱਧ ਗੁਰੂ ਜੀ ਕੋਲ ਬੈਠੇ ਹੋਏ 
ਸਨ। ਜਿਥੇ “ਅਜਿੱਤਾ” ਆਪਣੀ ਕਲਾ ਦਿਖਾ ਰਿਹਾ ਸੀ। (ਤੇ) ਮਰੇ ਹੋਏ ਪੰਛੀਆਂ' ਨੂੰ ਉਹ 
ਜਿਉਂਦਾ ਕਰ ਰਿਹਾ ਸੀ। ॥੨॥ 


ਬਹੁਤ£ ਲੋਕ ਉਥੇ ਤਮਾਸ਼ਾ ਦੇਖ ਰਹੈ ਸਨ ਤਾਂ ਸੁੱਖਾਂ ਦੀ ਰਾਸ (ਗੁਰੂ ਜੀ) ਨੇ ਉਨ੍ਹਾਂ ਵੱਲ 
ਵੇਖਿਆ। (ਉਸ ਦਾ ਬਾਰੇ) ਜਾਣਨ ਲਈ ਗੁਰੂ ਜੀ ਨੇ ਆਖਿਆ, “ਇਹ ਕੌਣ ਹੈ ਜੋ ਮਰਿਆਂ 
ਹੋਇਆਂ (ਪੰਛੀਆਂ) ਨੂੰ ਜ਼ਿੰਦਾ? ਕਰ ਰਿਹਾ ਹੈ? ॥੩॥ 


(ਉਹ) ਪਾਣੀ ਉੱਪਰ ਬੇੜੀ ਵਾਂਗ ਕੱਪੜਾ" ਵਿਛਾ ਕੇ ਉੱਪਰ ਬੈਠਾ ਹੋਇਆ ਹੈ। (ਉਸ ਨੂੰ) 
ਪਾਣੀ ਛੁਹ ਹੀ ਨਹੀਂ ਰਿਹਾ। (ਇਸ ਤਰਾਂ) ਲੋਕਾਂ ਵਿਚ ਕਰਾਮਾਤ ਕਰਕੇ ਵਿਖਾਈ ਜਾਂਦਾ ਹੈ 
ਤੇ ਆਪਣਾ ਮਾਣ ਵਧਾ ਰਿਹਾ ਹੈ।” ॥੪॥ 


ਸਿੱਧਾਂ ਨੇ ਕਿਹਾ, “ ਇਹ ਤੁਹਾਡਾ ਹੀ ਚੇਲਾ ਹੈ। ਹੁਣ ਦੇ ਸਮੇਂ ਵਿਚ (ਇਹੋ-ਜਿਹਾ) ਹੋਰ” ਕੋਈ 
ਨਹੀਂ ਦੇਖਿਆ। ਕਰਾਮਾਤ ਤੁਹਾਡੇ ਘਰ ਵਿਚ ਹੀ ਹੈ, ਜਿਵੇਂ ਤੁਸੀਂ ਚਾਹੁੰਦੇ ਹੋ, ਉਸੇ ਤਰਾਂ 
ਦੀ ਕਰਾਮਾਤ ਕਰਕੇ ਦਿਖਾ ਦਿੰਦੇ ਹੋ। ” ॥੫॥ 

ਦੋਹਰਾ 

(ਤਾਂ ਗੁਰੂ ਜੀ ਨੇ) ਇਕ ਬੰਦੇ ਨੂੰ ਭੇਜ ਕੇ ਉਸ(ਅਜਿੱਤੇ)ਨੂੰ ਕੋਲ ਸੱਦਿਆ ਅਤੇ ਉਸ ਵੱਲ ਵੇਖ ਕੇ 
ਉਸ ਦੀ ਸਾਰੀ ਸ਼ਕਤੀ ਖਿੱਚ5 ਲਈ ਤੇ ਉਹ ਬੱਸ, ਪਿੱਛੇ ਖਾਲੀ ਖੋਲਾਂ ਹੀ ਰਹਿ ਗਿਆ ਸੀ। ॥੬॥ 


ਚੌਪਈ 

(ਅਜਿੱਤਾ) ਸ਼ਕਤੀਹੀਣ ਹੋ ਕੇ, ਮੁਰਝਾਏ ਮਨ ਨਾਲ ਉਨ੍ਹਾਂ (ਗੁਰੂ ਜੀ) ਕੋਲ ਨਿਮਾਣਾ ਹੋ ਕੇ ਬੈਠ 
ਗਿਆ ਸੀ। ਜਿਵੇ (ਕਿਸੇ) ਬਾਣੀਏ' ਦਾ ਧਨ ਜਾਂਦਾ ਰਹੇ ਤੇ ਫਿਰ ਕੋਈ ਕੰਗਾਲ ਹੋਇਆ 
ਬਹੁਤ ਪਛਤਾ ਰਿਹਾ ਹੋਵੇ। ॥੭॥ 


5।। 58000 8001 5010੧ ੬003 305 18110115001601ਗ060 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕਿਤਕ ਕਾਲ ਪੁਨ ਸ੍ਰੀ ਗੁਨਖਾਨੀ । ਬੈਠ ਰਹੇ, ਕੋ ਕਹਤ ਨ ਬਾਨੀ । 
ਦਰਸ਼ਹਿਂ ਨਰ ਨਾਰੀ ਚਹੁਫੇਰੇ । ਇਕ ਤਿਖਾਨ ਆਯੋ ਤਿਸ ਬੇਰੇ॥੮॥ 


ਦ੍ਰਾਦਸ਼ ਬਰਖਨ ਕੋ ਸੁਤ ਸਾਥਾ । ਬੰਦੇ ਚਰਨ ਕਮਲ ਜਗਨਾ ਬਾ! 
ਬਿਨੈ ਯੁਕਤ ਪੁਨ ਬਚਨ ਉਚਾਰੇ । “ਏਕ ਤਾਤ£ ਭਾ ਸਦਨ ਹਮਾਰੇ॥੯॥ 


ਸਤਿਸੰਗਤਿ ਪਰਤਾਪ ਉਚੇਰਾ । ਜਿਯਤ ਰਹਸੋ ਯਾਂਤੇ ਸੁਤ ਮੇਰਾ। 
ਅਬ ਰਾਵਰ ਕੇ ਚਰਨ ਚਢਾਵਾ । ਤੁਮਨੈ ਦੀਨੋ ਬਹੁਰ ਜਿਵਾਵਾ`?॥੧੦॥ 


ਗੁਰ ਕਹਿਂ “ਹਮਨਿ ਜਿਵਾਯੋ ਕੈਸੇ?'। ਕਹਿ ਬਾਢੀ “ਸੁਨੀਏ ਪ੍ਰਭੁ ਜੈਸੇ। 
ਹਮ ਗ੍ਰਿਹ ਤਾਤ ਹੋਤ ਮਰ ਜਾਵੈ ! ਸਿੱਧ ਪੀਰ ਬਹੁਤੇਰ ਮਨਾਵੈਂ ॥੧੧॥ 


ਰਾਵਰ ਕੀਰਤਿ ਸੁਨ.ਸੁਖ' ਮਨ ਮੈਂ । ਸੁਮਨਾਂ ਜੀਅ ਸੋਂਪਯੋਂ- "2? ਪ੍ਰਭੁ ਗੁਨ ਮੈਂ। 
ਜੀਵਤ ਰਹਯੋ, ਲਏ ਅਬ ਗੁਰ ਜੀ । ਕਾਲ ਅੰਤਕਾ ਇਸ ਤੁਮ ਮਰਜੀ” ॥੧੨॥ 


ਤਿਹਕੇ ਬਚਨ ਸੁਨੇ ਜਗਸਾਈਂ । ਕਰਵਾਏ ਕਾਸ਼ਟ£ ਇਕ ਥਾਈਂ। 
ਪਾਵਕ ਫੂਕੀ ਬਚਨ ਉਚਾਰਾ । “ਬਾਰਿਕ ਜਾਵਹੁ-ਅਗਨ ਮਝਾਰਾ”॥੧੩॥ 


ਚਅ 


ਸਰਠਾ 
ਤਿਹ ਬਾਰਿਕ ਕੋ ਨਾਇ 'ਸੰਗਤੀਆ”6'?? ਪਿਤ ਨੈ ਧਰਯੋ। 
ਨਰ ਨਾਰੀ ਬਿਸਮਾਇਂ -- ਲਖੀ ਨ ਗੁਰ ਗਤਿ ਜਾਵਈ॥੧੪॥ 


ਦੋਹਰਾ 
ਇਕ ਤਖਾਨ ਕੋ ਤਾਤ ਹੈ, ਆਨ ਚਢਾਯੋ ਸੋਇ । 
ਪਾਵਕ ਮਹਿ' ਤਿਹ ਪਾਵਈਂ ਅਤਿ ਅਚਰਜ ਇਹ ਹੋਇ --॥੧੫॥ 


5।। 53000 8000 50101 । €03/ 30 _1੧80011£00੫੧6%0118।.60।। 


ਅਧਿਆਇ 40 ਸਿੱਧ ਗੋਸਟ 


ਗੁਣਾਂ ਦੀ ਖਾਣ (ਗੁਰੂ ਜੀ) ਕਿੰਨਾ ਹੀ ਚਿਰ ਚੁੱਪ-ਚਾਪ ਬੈਠੇ ਰਹੇ ਤੇ ਉਨ੍ਹਾਂ ਨੇ ਮੁੱਖੋਂ ਕੋਈ ਗੱਲ 
ਨਹੀਂ ਸੀ ਕੀਤੀ। ਚੌਹਾਂ ਪਾਸਿਆਂ ਤੋਂ ਔਰਤਾਂ-ਮਰਦ (ਗੁਰੂ ਜੀ ਦੇ) ਦਰਸ਼ਨ ਕਰ ਰਹੇ ਸਨ ਤਾਂ 
ਉਸ ਵਕਤ ਉਥੇ ਇਕ ਤਰਖਾਣ ਆਣ ਪਹੁੰਚਿਆ। ॥੮॥ 


ਉਸ ਦੇ ਨਾਲ ਉਸ ਦਾ ਬਾਰਾਂ ਸਾਲ ਦਾ ਪੁੱਤਰ ਸੀ ਤੇ ਉਸ ਨੇ ਜਗਤ ਦੇ ਮਾਲਕ (ਗੁਰੂ ਜੀ) 
ਦੇ ਚਰਨ-ਕਮਲਾਂ ਵਿਚ ਨਮਸਕਾਰ ਕਰਕੇ ਬੇਨਤੀ ਸਾਹਿਤ ਬਚਨ ਕੀਤਾ, “ਸਾਡੇ ਘਰ ਵਿਚ 
(ਇਹ) ਇੱਕ ਪੁੱਤਰ? ਹੈ। ॥੯॥ 


(ਜੋ) ਸਤਿ-ਸੰਗਤ ਦੇ ਉੱਚੇ ਪਰਤਾਪ ਸਦਕਾ ਇਹ ਮੇਰਾ ਪੁੱਤਰ ਜਿਉਂਦਾ ਰਿਹਾ। ਹੁਣ ਮੈ' 
(ਇਸ ਨੂੰ) ਆਪ ਜੀ ਦੇ ਚਰਨਾਂ ਵਿਚ ਭੇਟ ਕਰਦਾ ਹਾਂ, ਤੁਸੀਂ ਹੀ ਇਹ ਦਿੱਤਾ ਹੈ ਤੇ ਬਾਅਦ 
ਵਿੱਚ ਜਿਉਂਦਾ? ਵੀ ਰੱਖਿਆ ਹੈ। ॥੧੦॥ 


ਗੁਰੂ ਜੀ ਨੇ ਕਿਹਾ, “ਅਸਾਂ ਨੇ ਕਿਸ ਤਰਾਂ ਜਿਵਾਇਆ ਹੈ?” ਬਾਢੀ ਨੇ ਕਿਹਾ, “ਗੁਰੂ ਜੀਓ 
ਸੁਣੋ ਜਿਸ ਤਰਾਂ ਹੋਇਆ। ਸਾਡੇ ਘਰ ਪੁੱਤਰ ਪੈਦਾ ਹੁੰਦਾ ਤੇ ਮਰ ਜਾਂਦਾ ਸੀ। ਅਸੀਂ ਬਹੁਤ 
ਸਿੱਧਾਂ ਤੇ ਪੀਰਾਂ ਦੀ ਮੰਨਤਾ (ਪੂਜਾ) ਕੀਤੀ। ॥੧੧॥ 


ਆਪ ਜੀ ਦੀ ਮਹਿਮਾ ਸੁਣ ਕੇ ਅਸੀਂ ਵੀ ਆਪ ਦੀ ਸੁੱਖਣਾ” ਸੁੱਖੀ ਸੀ, ਮਨ ਵਿਚ ਇਹ ਵਿਚਾਰ 
ਕਰਕੇ ਕਿ ਇਹ 'ਪੁੱਤਰ” ਜਿਉਂਦਾ ਰਹੇ” ਤੇ ਮੈਂ ਆਪ ਜੀ ਨੂੰ ਸੈਂਪਿਆ ਸੀ। ਸੋ ਆਪ ਦੇ 
ਪਰਤਾਪ ਸਦਕਾ ਬੱਚਾ ਜਿਉਂਦਾ ਰਿਹਾ ਹੈ, (ਸੁੱਖਣਾ ਅਨੁਸਾਰ) ਗੁਰੂ ਜੀਓ, ਤੁਸੀ' ਇਸ ਨੂੰ ਲੈ 
ਲਵੋ। ਹੁਣ ਇਸ ਦੇ ਅੰਤ ਦਾ ਸਮਾਂ ਆਪ ਜੀ ਦੀ ਰਜ਼ਾ ਦੇ ਹੀ ਉੱਪਰ ਹੈ ॥੧੨॥ 


ਜਗਤ ਦੇ ਮਾਲਕ (ਗੁਰੂ ਜੀ) ਨੇ ਉਸ ਦੇ ਬਚਨ ਸੁਣੇ ਤੇ ਲੱਕੜਾਂ£ ਇਕ ਜਗ੍ਹਾ ਇਕੱਠੀਆਂ 
ਕਰਵਾਈਆਂ ਤੇ (ਉਨ੍ਹਾਂ ਨੂੰ) ਅੱਗ ਲਗਵਾ ਕੇ ਬਚਨ ਕੀਤਾ, “ਹੇ ਬਾਲਕ”! ਜਾ ਕੇ ਅੱਗ ਵਿੱਚ 
ਬੈਠ ਜਾਵੇ।” ॥੧੩॥ 

ਸੋਰਠਾ 

ਪਿਤਾ ਨੇ ਉਸ ਬਾਲਕ ਦਾ ਨਾਮ “ਸੰਗਤੀਆ” ਰੱਖਿਆ ਹੋਇਆ ਸੀ। ਇਹ ਵੇਖ ਕੇ ਔਰਤਾਂ- 
ਮਰਦ ਸਾਰੇ ਹੀ ਹੈਰਾਨ ਹੋਏ ਤੇ ਸੋਚਣ ਲੱਗੇ -ਗੁਰੂ ਜੀ ਦੀ ਲੀਲ੍ਹਾ ਦੀ ਸਮਝ ਨਹੀਂ ਆ 
ਰਹੀ। ॥੧੪॥ 


ਦੋਹਰਾ 

(ਵੇਖੋ) ਤਰਖਾਣ ਦੇ (ਘਰ) ਇੱਕੋ ਹੀ ਪੁੱਤਰ ਸੀ, ਉਹ ਵੀ ਉਸ ਨੇ (ਗੁਰੂ ਜੀ ਦੀ) ਭੇਟ ਕਰ 
ਦਿੱਤਾ। ਕਿੰਨੀ ਹੈਰਾਨੀ ਵਾਲੀ ਗੱਲ ਹੈ, ਗੁਰੂ ਜੀ ਉਸ ਨੂੰ ਅਗਨੀ ਦੇ ਵਿਚ ਪਾ ਰਹੇ 
ਹਨ-। ॥੧੫॥ ੍‌ 


5।। 58000 8001 5001 ੬00੫੧ _ 32 ੧੩੧੧0੧1500)601ਗ60 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਚੌਪਈ 
ਸਿਸ ਕੋ ਆਇਸੁ' ਦੀਨੀ ਜਬਹੀ । ਸਿੱਧ ਨਾਰਿ ਨਰ ਦੇਖੈ ਸਬ ਹੀ। 
ਰਿਦੈ ਨ ਡੋਲਯੋ ਰਾਖੀ ਧੀਰ। ਪਾਵਕ£ ਕੀ ਕੁਛ ਗਨੀ ਨ ਪੀਰ॥੧੬॥ 


ਦ੍ਰਾਦਸ਼ ਬਰਖਨ ਬੈਸ ਕੁਮਾਰਾ । ਮਾਰ ਛਾਰ ਗਾ ਅਗਨਿ ਮਝਾਰਾ। 
ਬੈਠ ਨ ਨਿਕਸ੍ਯੋ ਧਰ ਉਰ ਧੀਰਾ । ਪਾਵਕ ਤੇਜ ਨ ਛੁਹਯੋ ਸਰੀਰਾ॥੧੭॥ 


ਸਵਾ ਜਾਮ ਬੈਠਯੋ ਜਬ ਰਹਯੋ । ਸਬਨ ਦੇਖ ਅਚਰਜ ਉਰ ਲਹਮੋ । 
ਪਰਮ ਪ੍ਰਸੀਦ? ਭਏ ਗੁਨਖਾਨੀ। ਕਰਨ ਕ੍ਰਿਤਾਰਥ ਉਚਰੀ ਬਾਨੀ॥੧੮॥ 


ਦੋਹਰਾ 
“ਜਨਮ ਮਰਨ ਤੇ ਰਹਿਤ ਭਾ ਟੂਟ ਗਏ ਜਮ ਜਾਲ। 
ਨਿਕਸਹੁ ਆਵਹੁ ਵਹਿਰ ਕੋ ਅਬ ਤੇ ਸਦਾ ਨਿਹਾਲ”॥੧੯॥ 


ਚੌਪਈ 
ਸੁਨਤਯੇ ਸਿਸ ਕੇ ਖੁਲੇ ਕਪਾਟਾ” । ਦ੍ੈਤ ਭਰਮ ਕੇ ਸਾਂਕੁਰ”ੰ ਕਾਟਾ। 
ਦਿੱਥ ਦ੍ਰਿਸ਼ਟ£ ਹੋਈ ਤ੍ਰੈਲੋਕੰ । ਜਨਮ ਮਰਨ ਕੇ ਚੂਕੇ ਸ਼ੋਕੰ ॥੨੦॥ 


ਸ੍ਰੀ ਗੁਰ ਕਹੈ “ਜਾਚ ਜੋ ਚਾਹੀ । ਦੇਵੇਂ ਸੋ ਅਸ ਬਿਲਮੰ ਨਾਹੀਂ । 
ਹਾਥ ਬੰਦ ਬੋਲਯੋ ਸਿਸੁ ਤਬਹੀ । “ਤੁਮਰੇ ਨਿਕਟਿ ਸਿੱਧਿ ਜੇ ਸਬਹੀ ॥੨੧॥ 


ਦੋਹਰਾ 
ਇਨਕੋ ਇਨਕੀ ਸ਼ਕਤਿ ਜੋ ਦੀਜੈ ਕ੍ਰਿਪਾ ਅਵਾਸ! 
ਔਰ ਅਜਿੱਤਾ ਦੀਨ ਹ੍ਹੈਂ ਛੂਛੇ ਭਏ ਉਦਾਸ॥ ੨੨॥ 


ਚੌਪਈ 


ਚਿੰਤਾਤੁਰ ਹੂਹੈ ਕੈ ਸਬ ਬੈਸੇ । ਕਿਰਪਨ ਖੋਇ ਦਰਬੰ ਕੇ ਜੈਸੇ”। 
ਸੀ ਗੁਰ ਕਹਯੋ 'ਸ਼ਕਤਿ ਦਿਖਰਾਵਤ । ਦੰਭ ਕਰੈ ਨਿਜ ਮਾਨ ਬਧਾਵਤ ॥੨੩॥ 


5॥ 53000 2800 500 3 ॥॥0੫੧” ੧3॥1018੨॥0੫)6%0181.0।। 


ਅਧਿਆਇ 40 ਸਿੱਧ ਗੇਸ਼ਟ 


ਚੌਪਈ 

(ਗੁਰੂ ਜੀ ਨੇ) ਜਿਸ ਵੇਲੇ ਬਾਲਕ ਨੂੰ ਆਗਿਆ' ਦਿੱਤੀ। ਸਿੱਧ, ਔਰਤਾਂ ਤੇ ਮਰਦ ਸਾਰੇ ਹੀ ਵੇਖ 
ਰਹੇ ਸਨ। ਲੜਕੇ ਨੇ (ਬਹੁਤ) ਧੀਰਜ ਰੱਖਦੇ ਹੋਏ, (ਆਪਣਾ) ਹਿਰਦਾ ਨਹੀਂ ਡੁਲਾਇਆ 
ਤੇ ਉਸ ਨੇ ਅੱਗ? ਦੀ ਕੋਈ ਤਕਲੀਫ਼ ਨਾ ਵਿਚਾਰੀ। ॥੧੬॥ 


ਤੇ ਉਹ ਬਾਰਾਂ ਸਾਲ ਦਾ ਬੱਚਾ ਛਾਲ ਮਾਰ ਕੇ ਅੱਗ ਵਿਚ ਚਲਾ ਗਿਆ । ਉਹ ਮਨ ਵਿੱਚ ਧੀਰਜ 
ਧਰ ਕੇ ਅੱਗ ਵਿੱਚ ਸੈਨ ਗਿਆ, ਬਾਹਰ ਨਾ ਨਿਕਲਿਆ। ਅੱਗ ਦੇ ਸੇਕ ਨੇ ਉਸ ਨੂੰ ਛੂਹਿਆ 
ਵੀ ਨਾ ॥੧੭॥ 


ਜਦੋਂ ਉਹ ਸਵਾ-ਪਹਿਰ ਤੱਕ (ਅਡੋਲ ਹੋ ਕੇ ਅੱਗ ਵਿਚ) ਬੈਠਾ ਰਿਹਾ ਤਾਂ ਸਾਰਿਆਂ ਦੇ ਹਿਰਦੇ 
ਉਸ ਨੂੰ ਵੇਖ ਕੇ ਹੈਰਾਨ ਰਹਿ ਗਏ । ਗੁਣਾਂ ਦੀ ਖਾਣ (ਗੁਰੂ ਜੀ) ਬਹੁਤ ਹੀ ਖੁਸ਼” ਹੋਏ ਤੇ ਉਨ੍ਹਾਂ 
ਨੇ ਮਨੋਰਥ ਸਫਲ ਕਰਨ ਵਾਲੇ ਸ਼ਬਦ ਉਚਾਰਨ ਕੀਤੇ। ॥੧੮॥ 


ਦੋਹਰਾ 
“ਤੂੰ ਜਨਮ-ਮਰਨ ਤੋਂ ਮੁਕਤ ਹੋ ਗਿਆ ਹੈ'। ਤੇਰੇ ਜਮਾਂ ਦੇ ਜਾਲ ਟੁੱਟ ਗਏ ਹਨ। ਤੇਰਾ ਸਦਾ 
ਲਈ ਕਲਿਆਣ ਹੋ ਗਿਆ। ਹੁਣ ਤੂੰ ਬਾਹਰ ਨਿਕਲ ਆ!” ॥੧੯॥ 


ਚੌਪਈ 

(ਗੁਰੂ ਜੀ ਦੇ ਬਚਨ) ਸੁਣਦਿਆਂ ਸਾਰ ਹੀ (ਲੜਕੇ ਦੇ) ਕਪਾਟ” ਖੁੱਲ੍ਹ ਗਏ । ਭਰਮ-ਭੁਲੇਖਿਆਂ, 
ਦਵੈਤ-ਭਾਵਨਾ ਦੇ ਸੰਗਲਾਂ ਕੱਟੇ ਗਏ। ਉਸ ਦੇ ਜਨਮ-ਮਰਨ ਦੇ ਸਾਰੇ ਸ਼ੰਕੇ ਖਤਮ ਹੋ ਗਏ 
ਸਨ ਤੇ ਉਸ ਨੂੰ ਤਿੰਨਾਂ-ਲੋਕਾਂ ਦੀ ਸੋਝੀ£ ਆ ਗਈ। ॥੨੦॥ 


(ਤੇ ਫਿਰ) ਗੁਰੂ ਜੀ ਨੇ ਕਿਹਾ), “ਜੋ ਇੱਛਾ ਹੈ, ਮੰਗ ਲੈ, ਬਿਨਾਂ ਦੇਰੀ ਦੇ ਉਹੋ ਹੀ ਦੇ 
ਦੇਵਾਂਗੇ। ” ਤਾਂ ਉਸ ਵੇਲੇ ਉਹ ਲੜਕਾ ਹੱਥ ਜੋੜ ਕੇ ਕਹਿਣ ਲੱਗਾ, “ਤੁਹਾਡੇ ਕੋਲ ਜੋ ਸਾਰੇ 
ਸਿੱਧ ਬੈਠੇ ਹਨ ॥੨੧॥ 


<< 


ਦੋਹਰਾ 

ਹੇ ਕਿਰਪਾ ਦੇ ਘਰ (ਗੁਰੂ ਜੀਓ)! ਇਨ੍ਹਾਂ ਨੂੰ (ਅਤੇ) ਅਜਿੱਤੇ ਨੂੰ, ਇਨ੍ਹਾਂ ਦੀ ਸ਼ਕਤੀ (ਵਾਪਸ) 
ਦੇ ਦਿਉ। ਇਹ ਸਾਰੇ, ਹਾਰ ਜਾਣ ਕਰਕੇ ਦੀਨ ਹੋ ਗਏ ਹਨ ਤੇ ਉਦਾਸ ਹਨ। ॥੨੨॥ 
ਚੌਪਈ 

(ਉਹ) ਸਾਰੇ ਚਿੰਤਾ ਵਿਚ ਇਸ ਤਰਾਂ ਬੈਠੇ ਹੋਏ ਹਨ, ਜਿਵੇਂ ਕਿਸੇ ਕੰਜੂਸ ਦਾ ਧਨ” ਖੋਹ ਲਿਆ 
ਗਿਆ ਹੋਵੇ । ” ਤਾਂ ਗੁਰੂ ਜੀ ਨੇ ਕਿਹਾ, “ਇਹ (ਸ਼ਕਤੀਆਂ ਦਿਖਾ ਕੇ) ਆਪਣਾ ਮਾਣ ਵਧਾਉਣ 
ਖ਼ਾਤਰ ਹੀ ਇਹ ਪਾਖੰਡਾਂ ਕਰੀ ਜਾਂਦੇ ਸਨ। ॥੨੩॥ 


5।। 53000 38000 50101 । ੬099 ਆ ੧3101500੫੧)6011.60।। 


ਸ੍ਰੀ ਗੁਰ ਨਾਨੌਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੇਨੀ ਉਚਿਤ ਅਬੈ ਨਹਿ' ਇਨਕੋ। ਮਾਨ ਬਿਖੈ ਮਨ ਬੂਡਯੋ' ਜਿਨਕੋ। 
ਤੇਰੋ ਕਹਯੋ ਨ ਮੋਰਹਿ' ਕੈਸੇ। ਹੁਤੇ ਅਗਾਰੀ, ਹਰੈ ਅਬ ਤੈਸੇ` ॥੨੪॥ 


ਸਿੱਧਨ ਯੁਤ ਅਚਰਜ ਨਰ ਨਾਰੀ। “ਇਹ ਬਾਰਿਕ ਬਹੁ ਪਰਉਪਕਾਰੀ। 
ਬੈਸ ਅਲਪ? ਮਹਿਮਾ ਅਧਿਕਾਇ। ਸਿੱਧਿ ਸਰਬ ਲੀਨੇ ਬਖਸ਼ਾਇ' ॥੨੫॥ 


ਦੋਹਰਾ 
ਭਈ ਸਭਨ ਮਹਿ ਸ਼ਕਤਿ ਪੁਨਿ ਰਹੇ ਰਿਦੇ ਹਰਖਾਇ । 
“ਧੰਨ ਧੰਨ ਸ੍ਰੀ ਗੁਰ ਤੁਹੀ ਮਹਿਮਾ ਕਹੀ ਨ ਜਾਇ॥ ੨੬॥ 


ਚੌਪਈ ਰ 
ਸਿੱਖੀ ਧੰਨ, ਧੰਨ ਸਿਖ ਤੇਰੇ । ਪਰਉਪਕਾਰ ਕਰਹਿ ਦੁਖ ਹੇਰੇ”। 
ਅਸ ਕਹਿ ਸਿੱਧਨ ਗਰਬ ਗਵਾਯੋ । ਬਹੁਰ ਨ ਸ੍ਰੀ ਗੁਰ ਨਿਕਟਿ ਜਨਾਯੋ॥੨੭॥ 


ਭਈ ਸ਼ਾਂਤਿ ਦੁਰਮਤ ਸਭ ਨਾਸੀ । ਕਹੈ' “ਪੁਰਖੁ ਤੁਮ ਹੋ ਅਵਿਨਾਸ਼ੀ””। 
ਉਸਤਤਿ ਕਰਕੈ ਅਨਿਕ ਪ੍ਰਕਾਰਾ । ਪੁਨ ਬੂਝਨ ਹਿਤ ਬਚਨ ਉਚਾਰਾ॥ ੨੮ ॥ 


“ਕੇਤਿਕ ਸ਼ਕਤਿ ਤੁਮਾਰੇ ਮਾਂਹੀ? । ਕਹਉ ਤਪਾ ਜੀ ਹਮਰੇ ਪਾਹੀ। 
ਅਪਰ ਨ ਤੁਮਰੇ ਸਮਸਰ ਦੇਖਾ । ਸਬ ਤੇ ਤੁਮਹੋ ਪੁਰਖੁ ਬਿਸ਼ੇਖਾ`?॥੨੯॥ 


ਦੋਹਰਾ 
ਗੁਰੂ ਭਨਯੋ “ਸਤਿਨਾਮ ਕੀ ਬਡਿਆਈ ਬਡ£ ਜਾਨ । 
ਏਕੁੰਕਾਰ ਅਕਾਰ ਪ੍ਰਭੂ ਪੂਰਨ ਕ੍ਰਿਪਾਨਿਧਾਨ॥੩੦॥ 


ਚੌਪਈ ਥੇ 


ਜੇਵਡ ਸਾਹਿਬ ਤੇਵਡ” ਦਾਤਿ । ਕਬਹੂੰ ਪਾਰ ਨ ਪਾਇਓ ਜਾਤ। 
ਕਰੁਣਾਮੈ ਨਿਤ ਜੋਤ ਸਰੂਪੰ । ਸਬ ਬਿਧਿ ਸ੍ਰੀ ਕਰਤਾਰ ਅਨੂਪੰ॥ ੩੧॥ 


5।। 58000 08001 5010 ਹੌ] 6009 ੧81੧0॥੧੪8ਇ॥0੫੧॥600118.60।। 


ਅਧਿਆਇ 40 ਸਿੱਧ ਗੋਸ਼ਟ 


ਇਨ੍ਹਾਂ ਨੂੰ ਸ਼ਕਤੀ ਵਾਪਸ ਦੇਣੀ ਇਸ ਵਕਤ ਉੱਚਿਤ ਤਾਂ ਹੈ ਨਹੀਂ', ਜਿਨ੍ਹਾਂ ਦੇ ਮਨ ਹੰਕਾਰ ਵਿਚ 
ਡੁੱਬੇ! ਹੋਏ ਹਨ। (ਪਰ) ਤੇਰਾ ਆਖਿਆ ਕਿਵੇਂ ਮੋੜਿਆ ਵੀ ਨਹੀਂ ਜਾ ਸਕਦਾ। ਸੋ ਜਿਸ ਤਰਾਂ 
ਦੇ ਇਹ ਪਹਿਲਾਂ ਸਨ, ਉਸੇ ਤਰਾਂ ਦੇ ਹੁਣ, ਅੱਗੇ ਲਈ ਹੋ ਜਾਣਗੇ। ” ॥੨੪॥ 


ਸਿੱਧਾਂ ਦੇ ਨਾਲ ਜੋ ਹੋਰ ਔਰਤਾਂ-ਮਰਦ ਸਨ, ਹੈਰਾਨ ਹੋਏ ਕਹਿਣ ਲੱਗੇ, “ਇਹ ਬਾਲਕ ਤਾਂ 
ਬਹੁਤ ਹੀ ਪਰਉਪਕਾਰੀ ਹੈ । ਥੋੜ੍ਹੀ£ ਜਿੰਨੀ ਉਮਰ ਵਿਚ ਹੀ ਇਸ ਨੇ ਬਹੁਤ ਮਹਿਮਾ ਖੱਟ ਲਈ 
ਹੈ, ਜਿਸਨੇ (ਗੁਰੂ ਜੀ ਪਾਸੋਂ) ਸਾਰੇ ਸਿੱਧਾਂ ਨੂੰ ਬਖ਼ਸ਼ਵਾ ਲਿਆ ਹੈ। ” ॥੨੫॥ 


ਦੋਹਰਾ 
ਸਾਰਿਆਂ ਵਿਚ ਫਿਰ ਦੁਬਾਰਾ ਸ਼ਕਤੀ ਆ ਗਈ ਤੇ ਉਹ ਮਨੋਂ ਖੁਸ਼ ਹੋ ਕੇ ਕਹਿਣ ਲੱਗੇ, “ਤੁਸੀਂ 
ਧੰਨ ਹੋ ਗੁਰੂ ਜੀ! ਤੁਹਾਡੀ ਮਹਿਮਾ ਕਹੀ ਨਹੀਂ ਜਾ ਸਕਦੀ। ॥੨੬॥ 


ਚੌਪਈ 

ਤੁਹਾਡੀ ਸਿੱਖੀ ਧੰਨ ਹੈ ਤੇ ਤੁਹਾਡੇ ਸਿੱਖ ਧਨ ਹਨ ਜੋ ਦੁਖੀ ਨੂੰ ਵੇਖ ਕੇ, ਪਰਉਪਕਾਰ ਕਰਦੇ 
ਹਨ। ਸਿੱਧਾਂ ਨੇ ਇਸ ਤਰਾਂ ਕਹਿੰਦੇ ਹੋਏ ਆਪਣੇ ਹੰਕਾਰ” ਨੂੰ ਮਾਰ ਲਿਆ ਸੀ ਤੇ ਫਿਰ 
ਦੁਬਾਰਾ ਆਪਣੇ-ਆਪ ਦੀ ਗੁਰੂ ਜੀ ਨਾਲ ਬਰਾਬਰੀ ਨਹੀਂ ਸੀ ਕੀਤੀ। ॥੨੭॥ 


ਉਨ੍ਹਾਂ ਦੀ ਮੂਰਖਤਾ ਦੂਰ ਹੋਂ ਗਈ ਤੇ ਸ਼ਾਂਤੀ ਹੋ ਗਈ ਸੀ। ਉਹ ਕਹਿਣ ਲੱਗੇ, “ਤੁਸੀਂ ਤਾਂ ਕੋਈ 
ਅਵਿਨਾਸ਼ੀ (ਨਾ ਨਾਸ਼ ਹੋਣ ਵਾਲੇ)” ਪੁਰਖ ਹੋ। ” ਤਰਾਂ-ਤਰਾਂ ਨਾਲ ਉਨ੍ਹਾਂ ਦੀ ਉਸਤਤ ਕਰਨ 
ਬਾਅਦ ਫੇਰ ਉਨ੍ਹਾਂ (ਗੁਰੂ ਜੀ) ਪਾਸੋਂ ਜਾਣਨ ਲਈ ਪੁੱਛਿਆ। ॥੨੮॥ 


<ਹੇ ਤਪਾ ਜੀ! ਇਹ ਦੱਸੋ, ਤੁਹਾਡੇ ਵਿਚ ਕਿੰਨੀ ਕੁ ਸ਼ਕਤੀ ਹੈ? ਅਸੀਂ ਤੁਹਾਡੇ ਵਰਗਾ ਹੋਰ 
ਕੋਈ ਨਹੀਂ ਦੇਖਿਆ। ਤੁਸੀ' ਤਾਂ ਸਾਰਿਆਂ ਨਾਲੋ' ਹੀ ਮਹਾਨ”-ਪੁਰਸ਼ 
ਹੋ।” ॥੨੯॥ 

ਦੋਹਰਾ 

ਗੁਰੂ ਜੀ ਨੇ ਕਿਹਾ, “ਵਾਹਿਗੁਰੂ-ਨਾਮ ਦੀ ਵਡਿਆਈ ਨੂੰ ਵੱਡਾ$ ਜਾਣੋ। (ਸਭ ਤੋਂ' ਵੱਡਾ) ਉਹ 
ਇੱਕ-ਓਅੰਕਾਰ ਪ੍ਰਭੂ ਦਾ ਰੂਪ ਅਤੇ ਕਿਰਪਾ ਦਾ ਭੰਡਾਰ ਹੈ। ॥੩੦॥ 


ਚੌਪਈ 

ਜਿੰਨਾ ਵੱਡਾ ਉਹ ਮਾਲਕ ਹੈ, ਉਤਨੀਆਂ-ਵੱਡੀਆੰ” ਹੀ ਉਸ ਦੀਆਂ ਦਾਤਾਂ ਹਨ। ਉਸ ਦਾ 
ਅੰਤਦੈ ਕਦੇ ਵੀ ਨਹੀਂ ਪਾਇਆ ਜਾਂਦਾ। ਉਹ ਸਦਾ ਹੀ ਜੋਤ-ਸਰੂਪ ਹੈ ਤੇ ਹਮੇਸ਼ਾ ਹੀ ਕਿਰਪਾ 
ਕਰਨ ਵਾਲਾ ਹੈ। ਉਹ ਪਰਮੇਸ਼ਰ ਹਰ ਤਰਾਂ ਨਾਲ ਹੀ ਸ੍ਰੇਸ਼ਟ ਹੈ। ॥੩੧॥ 


311 


5।। 53000 38000 50101 ਹ। ੬099 ੧3101500੫੧)60011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕ੍ਰਿਪਾ ਦ੍ਰਿਸਟਿ ਦੇਖਤ ਹੈ ਜਾਂਕੋ । ਦਾਨ ਨਾਮ ਕੋ ਦੇਵਤ ਤਾਂਕੋ। 
ਮਾਨ ਅਮਾਨਾਂ ਸੁਤੇ ਛੁਟ ਜਾਹੀ । ਸੁਖ ਕੇ ਸਹਿਤ ਪਰਮਪਦ ਪਾਹੀ॥੩੨॥ 


ਸਤਿਗੁਰ ਕੀ ਵੱਡੀ ਵਡਿਆਈ । ਭੇਦ ਪਾਰ ਨਹਿ' ਪਾਯੋ ਜਾਈ”। 
ਇਸ ਬਿਧਿ ਕਹਿ ਕਰ ਕ੍ਰਿਪਾ ਨਿਧਾਨਾ । ਤਿਨਸੋਂ ਏਕ ਸਲੋਕ ਬਖਾਨਾ॥ ੩੩॥ 


#ਲੱਕਾ #: $ # 
ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ॥ 
ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ॥ 
ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ॥ 
ਏਵਡੂ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ॥ 
ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ॥ 
ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥ 
ਨਾਨਕ ਨਦਰਿ ਕਰੇ ਜਿਸੂ ਉਪਰਿ ਸਚਿ ਨਾਮਿ ਵਡਿਆਈ॥੧॥ 
(ਗੁ. ਗੂੰ. ਸਾਹਿਬ, ਪੰਨਾ ੧੪੭) 


_ਦੋਰਰਾ 
ਇਹ ਸਲੋਕ ਸੁਨਿ ਕੈ ਸਬੈ ਸਿੱਧਨ ਸਤਿ£ ਕਰ ਮਾਨ। 
ਗੋਰਖਾਦਿ? ਤੇ ਦੀਨ ਹ੍ਹੈ ਬੰਦੇ ਜੋਰਤ ਪਾਨ॥ ੩੪॥ 


ਚੌਪਈ 
ਅਪਰ ਸਿੱਧ ਸਬ ਬਿਨੈ ਅਲਾਵੈੱ । ਭੰਗਰਨਾਥ ਨਾ ਸੀਸ ਨਿਵਾਵੈ। 
ਇਸ ਬਿਧਿ ਬਚਨ ਕਰਤਿ ਭਾ ਤਬਹੀ । 'ਪਸਚਮ” ਸੁਰਸਰਿ” ਬਹੀ£ ਨ ਕਬਹੀ॥੩੫॥ 


ਅਸਤ? ਨ ਪ੍ਰਾਚੀ ਸਵਿਤਾ ਭਯੋ । ਧਾਰ ਪੰਖ ਨਹਿਂ ਮੇਰਾ ਉਡੱਯੋ। 
ਹਮ ਹੈਂ ਸਿੱਧ ਜਿ ਗ੍ਰਿਹਸਤ ਅਗਾਰੀ । ਨਮੋ ਕਰੈ ਅਸਮੰਜਸ? ਭਾਰੀ” ॥ ੩੬॥ 


312 
੨1 58000 80( ੨1੧0) 2। ੬0੫੧ __ ਪਿ81018500%੧600181.60 


ਅਧਿਆਇ 40 ਸਿੱਧ ਗੋਸ਼ਟ 


ਜਿਸ ਉੱਪਰ ਵੀ ਉਹ ਕਿਰਪਾ-ਦ੍ਰਿਸ਼ਟੀ ਨਾਲ ਦੇਖਦਾ ਹੈ, ਉਸੇ ਨੂੰ ਹੀ ਨਾਮ-ਦਾਨ ਦੀ ਬਖ਼ਸ਼ਿਸ਼ 
ਕਰਦਾ ਹੈ। ਉਸ ਦੇ ਆਦਰ ਤੇ ਨਿਰਾਦਰ' ਸਾਰੇ ਆਪਣੇ-ਆਪ ਹੀ ਛੁੱਟ ਜਾਂਦੇ ਹਨ ਤੇ (ਉਹ 
ਪੁਰਸ਼) ਫਿਰ ਸੁੱਖ ਸ਼ਾਂਤੀ ਨਾਲ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ॥੩੨॥ 


ਸਤਿਗੁਰੂ (ਅਕਾਲ ਪੁਰਖ) ਦੀ ਵਡਿਆਈ ਬਹੁਤ ਵੱਡੀ ਹੈ। ਉਸ ਦਾ ਭੇਤ ਅਤੇ ਅੰਤ ਨਹੀਂ 
ਪਾਇਆ ਜਾ ਸਕਦਾ। ” ਇਸ ਢੰਗ ਨਾਲ ਕਿਰਪਾ-ਨਿਧਾਨ (ਗੁਰੂ ਜੀ ਨੇ) ਉਨ੍ਹਾਂ ਨਾਲ ਬਚਨ 
ਕਰਦੇ ਹੋਏ ਇੱਕ ਸਲੋਕ ਉਚਾਰਨ ਕੀਤਾ ਸੀ। ॥੩੩॥ 


ਪਾਤਸ਼ਾਹੀ ਪਹਿਲੀ ॥ 
ਜੇਕਰ ਮੈ' ਅੱਗ ਦੀ ਪੁਸ਼ਾਕ ਪਾ ਲਵਾਂ, ਬਰਫ ਅੰਦਰ ਘਰ ਬੰਨ੍ਹ ਲਵਾਂ ਅਤੇ ਲੋਹੇ ਨੂੰ ਆਪਣਾ ਭੋਜਨ 
ਬਣਾ ਲਵਾਂ। ਸਾਰੀਆਂ ਤਕਲੀਫਾਂ ਨੂੰ ਜੇਕਰ ਮੈ" ਪਾਣੀ ਦੀ ਤਰਾਂ ਪੀ ਜਾਵਾਂ ਅਤੇ ਜ਼ਮੀਨ ਨੂੰ ਹਿੱਕ ਕੇ 
ਆਪਣੇ ਮੂਹਰੇ ਲਾ ਲਵਾਂ। ਅਸਮਾਨ ਨੂੰ ਤੱਕੜੀ ਦੇ ਪੱਲੜੇ ਵਿਚ ਧਰ ਕੇ, ਜੇਕਰ ਮੈ” ਇਸ ਨੂੰ ਪਿਛਲੇ 
ਪੱਲੜੇ ਵਿਚ ਰੱਖੇ ਹੋਏ ਚਾਰ-ਮਾਸੇ ਦੇ ਵੱਟੇ ਨਾਲ ਜੋਖ ਲਵਾਂ। ਜੇਕਰ ਮੈ ਇੰਨਾ ਵੱਡਾ ਹੋ ਜਾਵਾਂ ਕਿ 
ਕਿਤੇ ਵੀ ਨਾ ਸਮਾ ਸਕਾਂ ਤੇ ਜੇਕਰ ਮੈ' ਸਾਰਿਆਂ ਨੂੰ ਨਕੇਲ ਪਾ, ਨੱਕ ਤੋ' ਫੜ ਕੇ ਤੋਰੀ ਫਿਰਾਂ। ਜੇਕਰ 
ਮੇਰੇ ਚਿੱਤ ਅੰਦਰ ਇੰਨਾ ਬਲ ਹੋਵੇ ਕਿ ਇਹੋ ਜਿਹੀਆਂ ਗੱਲਾਂ ਮੈ' ਕਰਾਂ ਅਤੇ ਆਪਣੇ ਕਹਿਣ ਦੁਆਰਾ 
ਹੋਰਨਾਂ ਤੋ' ਢੀ ਕਰਾਵਾਂ। ਪਰ ਇਹ ਸਾਰਾ ਕੁਝ ਬੇਫ਼ਾਇਦਾ ਹੈ। ਜਿੱਡਾ ਵੱਡਾ ਸੁਆਮੀ ਹੈ, ਉਨੀਆਂ 
ਵੱਡੀਆਂ ਹੀ ਉਸ ਦੀਆਂ ਬਖਸ਼ਸ਼ਾਂ। ਉਹ ਆਪਣੀ ਰਜ਼ਾ ਅਨੁਸਾਰ ਦਾਤਾਂ ਦਿੰਦਾ ਹੈ, ਨਾਨਕ ਜਿਸ 
ਉੱਤੇ ਸਾਈ' ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ। ਉਸੇ ਨੂੰ ਸੱਚੇ ਨਾਮ ਦੀ ਵਡਿਆਈ ਪ੍ਰਾਪਤ 
ਹੁੰਦੀ ਹੈ ॥੧॥ 

(ਗੁ. ਗੁੰ. ਸਾਹਿਬ, ਪੰਨਾ 147) 
ਦੋਹਰਾ 
ਇਹ ਸਲੋਕ ਸੁਣ ਕੇ ਸਾਰੇ ਸਿੱਧਾਂ ਨੇ ਗੁਰੂ ਜੀ ਦੇ ਬੋਲਾਂ ਨੂੰ ਸੱਚ ਕਰਕੇ ਮੰਨ ਲਿਆ। 
ਗੋਰਖਨਾਥ” ਅਤੇ ਹੋਰ ਸਾਰਿਆਂ ਨੇ, ਨਿਮਰਤਾ ਸਹਿਤ ਹੱਥ ਜੋੜ ਕੇ (ਗੁਰੂ ਜੀ ਨੂੰ) 
ਨਮਸਕਾਰਾਂ ਕੀਤੀਆਂ ॥੩੪॥ 


ਚੌਪਈ 

ਹੋਰ ਸਾਰੇ ਹੀ ਸਿੱਧਾਂ ਨੇ ਗੁਰੂ ਜੀ ਨੂੰ ਬੇਨਤੀਆਂ ਕੀਤੀਆਂ ਪਰ ਜੋ ਭੰਗਰਨਾਥ ਸਿੱਧ ਸੀ, ਉਹਨੇ 
ਸੀਸ ਨਹੀਂ ਸੀ ਨਿਵਾਇਆ ਤੇ ਉਹ ਉਸ ਵਕਤ ਇਸ ਤਰਾਂ ਕਹਿਣ ਲੱਗਿਆ, “ਗੰਗਾ? ਕਦੀ 
ਵੀ ਪੱਛਮ” ਵੱਲ ਨਹੀ ਵਗੀ£। ॥੩੫॥ 


ਤੇ ਨਾ ਹੀ ਸੂਰਜ ਕਦੇ ਪੂਰਬ ਦਿਸ਼ਾ ਵੱਲ ਡੁੱਬਿਆ? ਹੈ। ਖੰਭ ਲਾ ਕੇ ਸੁਮੇਰ ਪਰਬਤ ਨਹੀਂ 


ਉੱਡਿਆ। ਅਸੀਂ' ਸਿੱਧ ਲੋਕ ਹਾਂ, ਗ੍ਰਿਹਸਤੀ ਅੱਗੇ ਨਮਸਕਾਰ ਕਰੀਏ, ਸਾਡੇ ਵਾਸਤੇ ਬਹੁਤ ਹੀ 
ਅਯੋਗ? ਗੱਲ ਹੈ। ” ॥੩੬॥ 


313 
5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਉਡਯੋ ਅਕਾਸ਼ ਬਿਖੈ ਕਹਿ ਐਸੇ । ਜਾਤ ਬਿਹੰਗ ਯੁਤਿ ਬਲ ਕੇ ਜੈਸੇ। 
ਸ੍ਰੀ ਨਾਨਕ ਲਖ ਗਰਬ ਸਮੇਤਾ । ਕੌਂਸ ਉਡਾਈ ਖੋਵਨ' ਹੇਤਾ॥੩੭॥ 


ਲਗੀ ਜਾਇ ਕੈ ਸੀਸ ਮਝਾਰੀ । ਉਡਜਯੋ ਬਹੁਰ ਪੀਰਾ? ਭੀ ਭਾਰੀ। 
ਤਿਹ ਤੇ ਊਚੀ ਗਈ ਖਰਾਇ? । ਸਿਰ ਮੈਂ ਲਾਗੀ ਰਹਯੋ ਬਚਾਇ॥ ੩੮॥ 


ਜਬ ਥਿਰ ਹੋਵੈ ਪੁਨਿ ਸਿਰ ਲਾਗੈ । ਹਟੈ ਨ ਕਸ ਜਿ ਅਪਰ ਦਿਸਿ ਭਾਗੈ। 
ਸ੍ਰੀ ਨਾਨਕ ਕੀ ਦਿਸ਼ਿ ਜਸ ਆਵੈ । ਸਿਰ ਤੇ ਕੌਂਸ ਲਗਨ ਹਟ ਜਾਵੈ ॥੩੯॥ 


ਜਾਨਯੋ ਰਿਦੈ ਨ ਹਟਯੋ ਖਰਾਊ” । ਕਰ ਬਹੁ ਰਹਯੋ ਨ ਚਲਤ ਉਪਾਊਂ । 
ਪੀਰ ਪਾਇ ਹਿਰਦੇ ਪਛੁਤਾਂਨਾ । ਮਿਟਯੋ ਗਰਬ ਬਹੁ ਭਯੋ ਲਜਾਨਾ ॥੪੦॥ 


ਚ 


ਦੋਹਰਾ 
ਹੋਇ ਦੀਨ ਆਵਤ ਭਯੋ ਜਹਿ' ਬੇਦੀ ਕੁਲ ਦੀਪ। 
ਚਰਨ ਕਮਲ ਬੰਦਨ ਕਰੀ ਬੈਠਯੋ ਹੋਇ ਸਮੀਪ॥੪੧॥ 


ਚੌਪਈ 
ਗੋਰਖ ਦੇਖ ਬਚਨ ਕੋ ਕਹੈ । 'ਇਉੱ' ਕਰਵਾਏ ਬਿਨਾਂ ਨਾ ਰਹੈ । 
ਕਲੀਕਾਲ£ ਮੈਂ ਸੀ ਕਰਤਾਰਾ । ਨਾਮ ਜਪਾਵਨ ਹਿਤ ਤਨ ਧਾਰਾ॥੪੨॥ 


ਇਸਕੀ ਸਮਤਾਂ ਹੋਇ ਨ ਕੈਸੇ । ਬੰਦਨ ਕਰਹੂ ਭਲਾ ਹੁਇ ਜੈਸੇ। 
ਨੀਕੇ ਬਚਨ ਸੁਨੋ ਪੁਨ ਕਹੋ । ਤੱਤ ਗਯਾਨ ਕੋ ਉਰ ਮਹਿ ਲਹੋ'॥੪੩॥ 


ਪੁਨਿ ਗੋਰਖ ਗੁਰ ਸੰਗ ਉਚਾਰਾ । “ਕਲੀ ਕਾਲ ਮਹਿ' ਕਯਾ ਵਰਤਾਰਾ? '। 
ਬੈਠੇ ਸਬਹੀ ਸਿੱਧ ਸਮੀਪਾ । ਤਬ ਬੋਲੇ ਬੇਦੀ ਕੁਲ ਦੀਪਾ ॥੪੪॥ 


314 


5।। 53000 38000 50101 ਹ। ੬099 ੧3101500੫੧)6011.60।। 


ਅਧਿਆਇ 40 ਸਿੱਧ ਗੋਸ਼ਟ 


ਤੇ ਉਹ ਇਹ ਕਹਿ ਕੇ, ਅਕਾਸ਼ ਵਿੱਚ, ਇਸ ਤਰਾਂ ਉੱਡ ਕੇ ਚਲਾ ਗਿਆ ਸੀ, ਜਿਵੇਂ ਜ਼ੋਰ ਦੇ 
ਨਾਲ ਪੰਛੀ ਉੱਡ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਹੰਕਾਰੀ ਜਾਣ ਕੇ, (ਉਸ 
ਦਾ) ਹੰਕਾਰ ਦੂਰ ਕਰਨ ਲਈ, ਉਸ ਦੇ (ਪਿੱਛੇ-ਪਿੱਛੇ) ਖੜਾਂਵ ਉਡਾ ਦਿੱਤੀ। ॥੩੭॥ 


ਤੇ ਉਹ (ਖੜਾਂਵ) ਭੰਗਰਨਾਥ ਦੇ ਸਿਰ ਵਿਚ ਜਾ ਵੱਜੀ ਤਾਂ ਉਹ ਪੀੜ? ਹੋਣ ਕਰਕੇ ਹੋਰ ਉੱਪਰ 
ਉੱਠਿਆ ਤਾਂ ਖੜਾਂਵ ਉਸ ਤੋਂ' ਹੋਰ ਉੱਚੀ ਹੋ ਕੇ (ਉਸ ਦੇ) ਸਿਰ ਵਿਚ ਵੱਜਦੀ ਰਹੀ, (ਭਾਵੇਂ 
ਉਹ) ਬਚਾ ਕਰੀ ਜਾਂਦਾ ਸੀ। ॥੩੮॥ 


ਤੇ ਜਦੋਂ ਵੀ ਉਹ ਰੁਕੇ, ਖੜਾਂਵ” ਫੇਰ ਸਿਰ ਵਿਚ ਵੱਜੇ । ਉਹ ਜੇਕਰ ਹੋਰ ਦਿਸ਼ਾ ਵੱਲ ਵੀਂ ਭੱਜੇ, 
ਤਾਂ ਖੜਾਂਵ ਕਿਸੇ ਤਰਾਂ ਵੀ ਨਾ ਹਟੇ। । ਜਿਸ ਵੇਲੇ (ਭੰਗਰਨਾਥ) ਗੁਰੂ ਨਾਨਕ ਜੀ ਵੱਲ ਨੂੰ ਆਵੇ 
ਤਾਂ ਉਸ ਵੇਲੇ ਖੜਾਂਵ ਵੱਜਣੋਂ' ਰੁਕ ਜਾਇਆ ਕਰੇ । ॥੩੯॥ 


ਉਸ ਨੇ ਸਮਝ ਲਿਆ ਕਿ ਇਸ ਖੜਾਂਵ ਨੇ ਵੱਜਣੋ' ਨਹੀਂ ਹਟਣਾ। ਉਹ ਬਹੁਤ ਢੰਗ-ਤਰੀਕੇ 

ਵਰਤਦਾ ਰਿਹਾ ਪਰ ਉਸ ਦਾ ਕੋਈ ਵੀ ਉਪਾਅ ਨਾ ਚੱਲਿਆ ਤਾਂ ਦੁਖੀ ਹੋ ਕੇ, ਪਛਤਾਵਾ 
ਕਰਨ ਲੱਗਾ। ਉਸ ਦਾ ਸਾਰਾ ਹੰਕਾਰ ਟੁੱਟ ਗਿਆ ਤੇ ਉਹ ਬਹੁਤ ਹੀ ਸ਼ਰਮਿੰਦਾ ਹੋ 

ਗਿਆ । ॥੪੦॥ 

ਦੋਹਰਾ 

(ਅੰਤ) ਉਹ ਨਿਮਾਣਾ (ਦੀਨ) ਹੋ ਕੇ ਉਥੇ ਆ ਗਿਆ, ਜਿੱਥੇ ਬੇਦੀ ਕੁਲ ਦੇ ਦੀਪਕ (ਗੁਰੂ ਜੀ) 

ਬੈਠੇ ਸਨ। ਤੇ ਉਸ ਨੇ ਗੁਰੂ ਜੀ ਦੇ ਚਰਨ-ਕਮਲਾਂ ਵਿਚ ਨਮਸਕਾਰ ਕੀਤੀ ਤੇ ਕੋਲ ਹੋ ਕੇ 

ਬੈਠ ਗਿਆ। ॥੪੧॥ 


ਚੌਪਈ 

ਗੋਰਖ ਦੇਖ ਕੇ ਕਹਿਣ ਲੱਗਾ, “ਤੂੰ ਵੀ ਇਸ ਤਰਾਂ ਕਰਵਾਏ ਬਿਨਾਂ ਨਹੀਂ ਸੀ ਰਹਿਣਾ। 
ਕਲਜੁਗ ਵਿਚ ਪਰਭੂ ਨੇ ਆਪ ਰੂਪ ਧਾਰ ਕੇ, ਨਾਮ ਜਪਾਉਣ ਲਈ ਇਹ ਜਨਮ ਧਾਰਨ ਕੀਤਾ 
ਹੈ। ॥੪੨॥ 


ਇਨ੍ਹਾਂ ਦੀ ਬਰਾਬਰੀ” ਕਿਸੇ ਤਰਾਂ ਵੀ ਨਹੀਂ' ਹੋ ਸਕਦੀ। ਇਨ੍ਹਾਂ ਅੱਗੇ ਨਮਸਕਾਰ ਕਰੋ, ਜਿਸ 
ਨਾਲ ਤੁਹਾਡਾ ਭਲਾ ਹੋਵੇ । ਪਹਿਲਾਂ ਦੇ ਇਨ੍ਹਾਂ ਦੇ ਸੁੰਦਰ ਬਚਨਾਂ ਨੂੰ ਸੁਣੋ, ਫੇਰ ਕੋਈ ਗੱਲ ਕਰੇ । 
ਤੱਤ-ਗਿਆਨ ਨੂੰ ਆਪਣੇ ਚਿੱਤ ਵਿਚ ਗ੍ਰਹਿਣ ਕਰੋ।” ॥੪੩॥ 

ਫਿਰ ਗੋਰਖਨਾਥ ਨੇ ਗੁਰੂ ਜੀ ਨੂੰ ਪੁੱਛਿਆ, “ ਕਲਜੁਗ ਵਿਚ ਕਿਸ ਤਰਾਂ ਦਾ ਵਰਤਾਰਾ (ਕਾਰ- 


ਵਿਹਾਰ) ਚੱਲ ਰਿਹਾ ਹੈ? ਕੋਲ ਸਾਰੇ ਸਿੱਧ ਬੈਠੇ ਹੋਏ ਸਨ ਤਾਂ ਬੇਦੀ ਕੁਲ ਦੇ ਦੀਪਕ (ਗੁਰੂ ਜੀ) 
ਨੇ ਇਉਂ ਫ਼ਰਮਾਇਆ। ॥੪੪॥ 


5।। 53000 38000 50101 । ੬0੫9 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਲੋਕ ਮ: ੧ ॥ 
ਸਚਿ ਕਾਲੁ ਕੂਤੁ ਵਰਤਿਆ ਕਲਿ ਕਾਲਖ ਬੇਤਾਲ॥ 
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ॥ 
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥ 
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ॥ 
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ॥ 
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ॥ ੧॥ 
(ਗੁ. ਗੂੰ. ਸਾਹਿਬ, ਪੰਨਾ ੪੬੮) 


ਸਲੋਕ ਮ:੧ ॥ 
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ 
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ 
ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ॥ 
ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ ੧॥ 
(ਗੁ. ਗੁੰ. ਸਾਹਿਬ, ਪੰਨਾ ੧੪੫) 
ਸਲੋਕ ਮ:੧ ॥ 
ਸਤੀ ਪਾਪੁ ਕਰਿ ਸਤੁ ਕਮਾਹਿ ॥ ਗੁਰ ਦੀਖਿਆ ਘਰਿ ਦੇਵਣ ਜਾਹਿ॥ 
ਇਸਤਰੀ ਪੁਰਖੈ ਖਟਿਐ ਭਾਉ ॥ ਭਾਂਵੈ ਆਵਉ ਭਾਵੈ ਜਾਉ ॥ 
ਸਾਸਤੁ ਬੇਦੁ ਨ ਮਾਨੈ ਕੋਇ ॥ ਆਪੋ ਆਪੈ ਪੂਜਾ ਹੋਇ॥ 
ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥ 
ਵਢੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥ 
ਤੁਰਕ ਮੰਤ੍ਰ ਕਨਿ ਰਿਦੈ ਸਮਾਹਿ ॥ ਲੋਕ ਮੁਹਾਵਹਿ ਚਾੜੀ ਖਾਹਿ॥ 
ਚਉਕਾ ਦੇ ਕੈ ਸੁਚਾ ਹੋਇ ॥ ਐਸਾ ਹਿੰਦੂ ਵੇਖਹੁ ਕੋਇ॥ 
ਜੋਗੀ ਗਿਰਹੀ ਜਟਾ ਬਿਭੂਤ ॥ ਆਗੈ ਪਾਛੈ ਰੋਵਹਿ ਪੂਤ ॥ 
ਜੋਗੁ ਨ ਪਾਇਆ ਜੁਗਤਿ ਗਵਾਈ ॥ ਕਿਤੁ ਕਾਰਣਿ ਸਿਰਿ ਛਾਈ ਪਾਈ॥ 
ਨਾਨਕ ਕਲਿ ਕਾ ਏਹੁ ਪਰਵਾਣੁ ॥ ਆਪੇ ਆਖਣੁ ਆਪੇ ਜਾਣੁ॥ ੧॥ 
(ਗੁ. ਗੂੰ. ਸਾਹਿਬ, ਪੰਨਾ ੯੫੧) 


ਚੌਪਈ 
ਪੁਨ ਸ੍ਰੀ ਗੁਰ ਸਿੱਧਿ ਗੋਸ਼ਟਿ ਕਰੀ । ਸਿੱਧਿਨ ਕੀ ਦੁਬਿਧਾ' ਸਬ ਹਰੀ। 
ਪਦ ਪੰਕਜ? ਪਰ ਬੰਦਨ ਕਰਹੀ । ਉਸਤਤਿ ਉਚਰ ਹਰਖ ਉਰ ਧਰਹੀਂ॥੪੫॥ 


5। 58000 ਹ800( 5000। 2 10੫)” ੧3॥10੧5॥0੫॥6%0181.60।। 


ਅਧਿਆਇ 40 ਸਿੱਧ ਗੋਸ਼ਟ 


ਪਾਤਸ਼ਾਹੀ ਪਹਿਲੀ ॥ 

ਸੱਚਾਈ ਢਾ ਕਾਲ ਪੈ ਗਿਆ ਹੈ, ਝੂਠ ਪ੍ਰਚਲਿਤ ਹੋ ਰਿਹਾ ਹੈ ਅਤੇ ਕਾਲੇ-ਜੁਗ ਦੀ ਸਿਆਹੀ ਨੇ ਬੰਦਿਆਂ ਨੂੰ 
ਭੂਤਨੇ ਬਣਾ ਛੱਡਿਆ ਹੈ। ਜਿਨ੍ਹਾਂ ਨੇ ਨਾਮ ਦਾ ਬੀਜ ਬੀਜਿਆ ਹੈ, ਉਹ ਇੱਜ਼ਤ, ਆਬਰੂ ਨਾਲ ਗਏ ਹਨ। 
ਹੁਣ ਟੁੱਟਿਆ ਹੋਇਆ ਬੀਜ ਕਿਸ ਤਰਾਂ ਨਾਲ ਪੁੰਗਰ ਸਕਦਾ ਹੈ? ਜੇਕਰ ਬੀਜ ਮੁਕੰਮਲ ਹੋਵੇ ਅਤੇ ਮੁਨਾਸਬ 
ਮੌਸਮ ਹੋਵੇ, ਤਦ ਵੀ ਜੰਮ ਪੈਂਦਾ ਹੈ। ਨਾਨਕ ਪਾਣ (ਪਾਹ) ਦੇ ਬਗੈਰ ਨਵਾਂ ਨਕੋਰ ਕੱਪੜਾ ਰੰਗਿਆ ਨਹੀਂ ਜਾ 
ਸਕਦਾ। ਜੇਕਰ ਢੇਹ ਨੂੰ ਲੱਜਿਆ ਦੀ ਲਾਗ ਲਾ ਦਿੱਤੀ ਜਾਵੇ, ਤਾਂ ਇਹ ਪ੍ਰਭੂ ਦੇ ਡਰ ਅੰਦਰ ਪਾਪਾਂ ਤੋਂ ਧੋ ਕੇ 
ਉੱਜਲ ਹੋ ਜਾਂਦੀ ਹੈ। ਨਾਨਕ ਜੇਕਰ ਇਨਸਾਨ ਵਾਹਿਗੁਰੂ ਦੇ ਸਿਮਰਨ ਨਾਲ ਰੰਗਿਆ ਜਾਵੇ ਤਾਂ ਉਸ ਦੀ 
ਸੋਭਾ ਭੋਰਾ-ਭਰ ਵੀ ਝੂਠੀ ਨਹੀਂ' ਹੁੰਦੀ ॥੧॥ (ਗੁ. ਗੂੰ. ਸਾਹਿਬ, ਪੰਨਾ 468) 


ਪਾਤਸ਼ਾਹੀ ਪਹਿਲੀ ॥ 

ਕਲਜੁਗ ਛੁਰੀ ਹੈ, ਬਾਦਸ਼ਾਹ ਬੁੱਚੜ ਹਨ, ਸਚਾਈ ਪਰ (ਖੰਭ) ਲਾ ਕੇ ਉੱਡ ਗਈ ਹੈ। ਝੂਠ ਦੀ 
ਇਸ ਮੱਸਿਆ ਦੀ ਰਾਤ ਅੰਦਰ ਸੱਚ ਦਾ ਚੰਦ ਕਿਤੇ ਉਦੈ ਹੋਇਆ ਨਹੀਂ ਦਿੱਸਦਾ। ਆਪਣੀ ਖੋਜ- 
ਭਾਲ ਅੰਦਰ ਮੈ' ਪਰੇਸ਼ਾਨ ਹੋ ਗਿਆ ਹਾਂ। ਹਨ੍ਹੇਰੇ ਵਿੱਚ ਮੈਨੂੰ ਕੋਈ ਰਸਤਾ ਨਹੀ' ਲੱਭਦਾ। ਹੰਕਾਰ 
ਕਰਕੇ ਪ੍ਰਾਣੀ ਤਕਲੀਫ ਅੰਦਰ ਵਿਰਲਾਪ ਕਰਦਾ ਹੈ। ਗੁਰੂ ਨਾਨਕ ਜੀ ਫਰਮਾਉਦੇ ਹਨ, ਕਿਸ 
ਤਰੀਕੇ ਦੁਆਰਾ ਜੀਵ ਮੁਕਤ ਹੋ ਸਕਦਾ ਹੈ? ॥੧॥ _ (ਗੁ. ਗੁੰ. ਸਾਹਿਬ, ਪੰਨਾ 145) 
ਪਾਤਸ਼ਾਹੀ ਪਹਿਲੀ ॥ 

ਦਾਨੀ ਪੁਰਸ਼ ਗੁਨਾਹ ਕਰਕੇ, ਇਕੱਤਰ ਕੀਤੀ ਹੋਈ ਦੌਲਤ ਦਾਨ ਵਿੱਚ ਦਿੰਦੇ ਹਨ। ਉਨ੍ਹਾਂ ਦਾ ਗੁਰੂ ਉਨ੍ਹਾਂ 
ਦੇ ਗੁਹਿ ਵਿੱਚ ਸਿੱਖਿਆ ਦੇਣ ਨੂੰ ਜਾਂਦਾ ਹੈ। ਜਨਾਨੀ, ਆਦਮੀ ਨੂੰ ਉਸ ਦੇ ਪੈਸੇ ਤੇ ਟੁੱਕਰ ਦੀ ਖਾਤਰ 
ਪਿਆਰ ਕਰਦੀ ਹੈ, ਨਹੀਂ ਤਾਂ ਉਹ ਪਰਵਾਹ ਨਹੀ' ਕਰਦੀ ਕਿ ਉਹ (ਆਦਮੀ) ਕਿੱਥੋ' ਆਉਂਦਾ ਹੈ ਤੇ 
ਕਿਧਰ ਜਾਂਦਾ ਹੈ? ਕੋਈ ਜਣਾ ਵੀ ਸ਼ਾਸਤਰਾਂ ਤੇ ਵੇਦਾਂ ਨੂੰ ਨਹੀ ਮੰਨਦਾ। ਹਰ ਕੋਈ ਕੇਵਲ ਆਪਣੇ-ਆਪ 
ਨੂੰ ਹੀ ਪੂਜਦਾ ਹੈ। ਜੱਜ ਬਣ ਕੇ ਉਹ ਇਨਸਾਫ ਕਰਨ ਨੂੰ ਬੈਠਦਾ ਹੈ। ਉਹ ਮਾਲਾ ਫੇਰਦਾ ਹੈ ਅਤੇ ਅੱਲਾ- 
ਅੱਲਾ ਆਖਦਾ ਹੈ। ਰਿਸ਼ਵਤ ਨੈ ਕੇ ਉਹ ਬੇਇਨਸਾਫੀ ਕਰਦਾ ਹੈ। ਜੇਕਰ ਕੋਈ ਜਣਾ ਪੁੱਛੇ,ਤਦ ਉਹ ਕੋਈ 
ਨਾ ਕੋਈ ਹਵਾਲਾ ਪੜ੍ਹ ਸੁਣਾਉਂਦਾ ਹੈ। ਮੁਸਲਮਾਨੀ ਕਲਮਾ ਹਿੰਦੂਆਂ ਦੇ ਕੰਨਾਂ ਅਤੇ ਦਿਲਾਂ ਵਿੱਚ ਰਮ 
ਰਿਹਾ ਹੈ। ਉਹ ਲੋਕਾਂ ਨੂੰ ਲੁੱਟਦੇ ਹਨ ਅਤੇ ਚੁਗਲੀ ਕਰਦੇ ਹਨ। ਪਵਿੱਤਰ ਕਰਨ ਲਈ ਉਹ ਆਪਣੇ ਚੌੱਕੇ 
ਨੂੰ ਲਿਪਦੇ ਹਨ, ਇਹੋ ਜਿਹਾ ਹੈ ਹਿੰਦੂ। ਕੋਈ ਜਣਾ ਇਸ ਨੂੰ ਦੇਖਭਾਲ ਲਵੇ। ਜਟਾਧਾਰੀ ਅਤੇ ਦੇਹ `ਤੇ 
ਸੁਆਹ ਮਲੀ ਹੋਈ ਵਾਲਾ ਜੋਗੀ ਇੱਕ ਗ੍ਰਿਹਸਤੀ ਵਰਗਾ ਹੈ। ਬੱਚੇ ਉਸ ਦੇ ਅੱਗੇ ਅਤੇ ਪਿੱਛੇ ਰੋਂਦੇ ਹਨ। 
ਉਸ ਨੂੰ ਜੋਗ ਪ੍ਰਾਪਤ ਨਹੀਂ' ਹੁੰਦਾ ਕਿਉਕਿ ਉਹ ਰਾਹੋ' ਉੱਕ ਗਿਆ ਹੈ। ਕਿਸ ਵਾਸਤੇ ਉਸ ਨੇ ਆਪਣੇ 
ਸਿਰ ਵਿੱਚ ਸੁਆਹ ਪਾਈ ਹੈ? ਨਾਨਕ! ਕਲਜੁਗ ਦੀ ਇਹ ਨਿਸ਼ਾਨੀ ਹੈ ਕਿ ਹਰ ਕੋਈ ਆਖਦਾ ਹੈ ਕਿ 
ਉਹ ਖ਼ੁਦ ਹੀ ਸਾਰਾ ਕੁਝ ਜਾਣਦਾ ਹੈ। (ਗੁ. ਗੂੰ. ਸਾਹਿਬ, ਪੰਨਾ 951) 

ਚੌਪਈ 

ਤੇ ਫੇਰ ਗੁਰੂ ਜੀ ਨੇ ਸਿੱਧਾਂ ਨਾਲ ਗੋਸ਼ਟ ਕਰਕੇ, ਸਿੱਧਾਂ ਦੀ ਸਾਰੀ ਦਵੈਤ-ਭਾਵਨਾ (ਦੁਬਿਧਾ) 
ਦੂਰ ਕਰ ਦਿੱਤੀ। ਸਿੱਧ ਪਰਸੰਨ ਹੋਏ ਤੇ ਉਨ੍ਹਾਂ (ਗੁਰੂ ਜੀ ਦੀ) ਉਸਤਤ ਵਿਚ ਬਚਨ ਬੋਲਦੇ 
ਹੋਏ (ਗੁਰੂ ਜੀ ਦੇ) ਚਰਨ-ਕਮਲਾਂ£ ਵਿਚ ਨਮਸਕਾਰਾਂ ਕੀਤੀਆਂ। ॥੪੫॥ 


5।। 53000 8000 501010। ੬0) _ 2” ।੧801੧1ਇ॥00੫੧6018।.60।। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਲਖਯੋ --ਕਲੀ ਮਹਿਂ ਭਾ ਅਵਤਾਰਾ । ਧਰਨ ਕੀਨ ਤਨ ਸ੍ਰੀ ਕਰਤਾਰਾ। 
ਨਾਮ ਜਪਾਇ ਪੁਮਾਨ£ ਉਧਾਰੈ' । ਜਹਿਂ ਤਹਿ' ਕੀਰਤਿ ਧਰਮ ਬਿਥਾਰੈਂ ॥੪੬॥ 


ਹੋਤ ਸਮਾਨ ਨ ਯਾਂਕੇ ਕੋਊ । ਗਤਿਦਾਯਕ ਸ਼ਰਧਾ ਧਰ ਜੋਊ। 
ਬਿਨੁ ਪ੍ਰਭੁ ਹਮੈਂ ਨ ਜੀਤ ਸਕਾਈ --। ਯਾਂਤੇ ਸਤਿ ਜਾਨਯੋ ਜਗਰਾਈ॥੪੭॥ 


ਦੋਹਰਾ 
ਇਸਿ ਬਿਧ ਧਰੀ ਪ੍ਰਤੀਤ ਉਰ ਕਰ ਬੰਦਨ ਜਗਤੇਸ਼। 
ਬਿਦਾ ਸਿੱਧਿ ਹੋਏ ਸਰਬ ਕਹਿ “ਆਦੇਸ਼ ਆਦੇਸ਼ ॥੪੮॥ 


ਚੌਪਈ 
ਸਬ ਚਰਚਾ ਜੇ ਬਰਨਨ“ ਕਰਹੋਂ` । ਗ੍ਰੰਥ ਬਢਨ ਤੇ ਉਰ ਮਹਿ ਡਰਹੋਂ। 
ਬਹੁਰ ਨ ਪਾਰ ਸੁ ਪਾਯੋ ਜਾਈ । ਸ੍ਰੀ ਗੁਰੂ ਜੇਤਿਕ ਚਰਚਾ ਗਾਈ॥੪੯॥ 


ਮੇਲਾ“? ਬਿਛੁਰਨ ਲਗਯੋ ਬਹੋਰੀ । ਗਮਨੇ ਮਾਨਵ ਨਿਜ ਨਿਜ ਠੌਰੀ। 
ਬਾਢੀ ਬਾਲਕ ਪਗ ਲਪਟਾਯੋ ।ਆਰਣਸੁਤ ਕਰ? ਪ੍ਰਭੂ ਸਿਰ ਲਾਯੋ। 
“ਮਿਲਿ ਜੋ ਤੁਮ ਗਤਿ ਪਾਵਹਿ ਕਹਿਮੁਖ। ਸੱਤਿਨਾਮ ਤੁਮ ਕਹੁ ਸਭ ਮੈ ਲਖ ॥੫੦॥ 


ਦੋਹਰਾ 
ਬਸਹੁ ਤਾਤ ਨਿਜ ਤਾਤਨੀ ਪਾਸ ਜਾਇ ਤੁਮ ਤਾਤ । 
ਬਹੁ ਨਰ ਕੋ ਭਵ ਤਾਰ ਹੋ ਪੁਨਿ ਗਤਿ ਹ੍ਹੈ ਬੱਖਜਾਤ"£॥੫੧॥ 


ਚੌਪਈ 


ਮਾਨ ਬਚਨ ਜਗਤੇਸ਼ੂਰ ਜੀ ਕੋ । ਗਦ ਗਦ ਹ੍ਹੋ ਤੁਰ ਪਾ ਨਿਜ ਘਰ ਕੋ। 
ਕੇਤਿਕ ਸੇਵਕ ਸੰਗ ਸਿਧਾਰੇ । ਜਗ ਗੁਰ ਪ੍ਰਵਿਸੇ ਪੁਰ ਕਰਤਾਰੇ”॥੫੨॥ 


$। 53000 98001 5000 2 00੫੧” (੧॥੧018।1ਇ00੫)6018.60।। 


ਅਧਿਆਇ 40 ਸਿੱਧ ਗੋਸ਼ਟ 


(ਉਨ੍ਹਾਂ) ਸੋਚਿਆ, -ਨਾਨਕ ਜੀ ਕਲਜੁਗ ਵਿੱਚ ਅਵਤਾਰ ਹਨ। (ਇਹ ਤਾਂ) ਪ੍ਰਭੂ ਨੇ ਧਰਤੀ 
ਉੱਤੇ ਮਨੁੱਖੀ ਜਾਮਾ ਧਾਰਨ! ਕੀਤਾ ਹੈ।ਇਹ ਨਾਮ ਦਾ ਸਿਮਰਨ (ਕਲਜੁਗ ਵਿਚ) ਕਰਵਾ ਕੇ 
ਪੁਰਸ਼ਾਂ£ ਨੂੰ ਤਾਰਨਗੇ ਅਤੇ ਥਾਂ-ਥਾਂ ਧਰਮ ਦੀ ਕੀਰਤੀ ਦਾ ਫੈਲਾਉ” ਕਰਨਗੇ। ॥੪੬॥ 


ਮੁਕਤੀ ਦਿਵਾਉਣ ਵਾਲੇ (ਨਾਨਕ ਨੇ) ਪ੍ਰਭੂ ਪ੍ਰਤੀ ਇੰਨੀ ਸ਼ਰਧਾ ਧਾਰਨ ਕੀਤੀ ਹੋਈ ਹੈ। ਇਨ੍ਹਾਂ 
ਦੇ ਬਰਾਬਰ ਹੋਰ ਕੋਈ ਨਹੀਂ' ਹੈ। ਸਾਨੂੰ ਪ੍ਰਭੂ ਤੋਂ ਬਗੈਰ ਹੋਰ ਕੋਈ ਵੀ ਜਿੱਤ ਨਹੀਂ ਸੀ 
ਸਕਦਾ-। ਇਸ ਲਈ ਅਸੀਂ ਜਗਤ-ਸੁਆਮੀ (ਗੁਰੂ ਜੀ) ਨੂੰ ਸਹੀ ਹੀ ਪਛਾਣਿਆ 
ਹੈ।” ॥੪੭॥ 


ਦੋਹਰਾ 

ਇਸ ਤਰਾਂ (ਗੁਰੂ ਜੀ ਪ੍ਰਤੀ) ਆਪਣੇ ਅੰਦਰ ਸੱਚਾ ਵਿਸ਼ਵਾਸ ਧਾਰ ਕੇ ਜਗਤ ਦੇ ਮਾਲਕ (ਗੁਰੂ 
ਜੀ) ਨੂੰ ਨਮਸਕਾਰਾਂ ਕਰਦੇ ਹੋਏ, ਸਾਰੇ ਸਿੱਧ-ਲੋਕ “ਆਦੇਸ਼-ਆਦੇਸ਼” ਆਖਦੇ ਹੋਏ ਵਿਦਾ ਹੋ 
ਗਏ। ॥੪੮॥ 


ਚੌਪਈ 

(ਕਵੀ ਸੰਤੋਖ ਸਿੰਘ ਆਖਦੇ ਹਨ) ਜੇਕਰ ਮੈਂ ਸਾਰੀ ਹੋਈ ਚਰਚਾ ਵਰਣਨ” ਕਰਾਂ (ਤਾਂ) ਮੈੱ 
ਗ੍ਰੰਥ ਦੇ ਵੱਡਾ ਹੋਣ ਕਰਕੇ ਡਰਦਾ ਹਾਂ। ਮੈਂ ਜਿਤਨੀ ਕੂ ਗੁਰੂ ਜੀ ਦੀ ਚਰਚਾ ਗਾਇਨ ਕੀਤੀ, 
ਇਸ ਤੋਂ ਅੱਗੇ ਹੋਰ ਅੰਤ ਪਾ ਸਕਾਂ, ਇਹ ਮੇਰੇ ਵੱਸ ਵਿਚ ਨਹੀਂ ਹੈ। ॥੪੯॥ 


ਤੇ ਫੇਰ (ਅੱਚਲ-ਵਟਾਲੇ ਦਾ) ਮੇਲਾ ਵਿੱਛੜਨ ਲੱਗਿਆ। ਸਾਰੇ ਲੋਕ ਆਪੋ-ਆਪਣੀਆਂ ਥਾਂਵਾਂ 
ਨੂੰ ਚਲੇ ਗਏ । ਤਾਂ ਬਾਢੀ ਤਰਖਾਣ ਦੇ ਪੁੱਤਰ ਨੇ ਗੁਰੂ ਜੀ ਦੇ ਚਰਨ ਪਕੜ ਲਏ, ਗੁਰੂ ਜੀ ਨੇ 
ਆਪਣੇ ਕਰ-ਕਮਲਾੰ” ਨੂੰ ਉਸ ਦੇ ਸਿਰ ਤੇ ਰੱਖ ਕੇ (ਲਾ ਕੇ) ਕਿਹਾ, “ਜੋ ਤੈਨੂੰ ਮਿਲੇਗਾ, ਤੇਰੇ 
ਮੁੱਖੋਂ ਕਹਿਣ ਨਾਲ ਹੀ ਉਹ ਮੁਕਤੀ ਪਾਵੇਗਾ। ਤੂੰ ਹਰ ਪ੍ਰਾਣੀ ਵਿਚ ਪਰਮਾਤਮਾ ਵਸਿਆ ਜਾਣ 
ਕੇ, ਸਤਿਨਾਮ ਦਾ ਸਿਮਰਨ ਕਰ। ॥੫੦॥ 

ਦੋਹਰਾ 

ਹੇ ਪੁੱਤਰ! ਆਪਣੇ ਮਾਤਾ-ਪਿਤਾ ਕੋਲ ਜਾ ਕੇ ਰਹੋ। ਇਸ ਸੰਸਾਰ `ਤੇ ਬਹੁਤ ਲੋਕਾਂ ਦਾ ਉਧਾਰ 
ਕਰੋਗੇ, ਫਿਰ ਪਰਗਟ£ ਹੋ ਕੇ ਮੁਕਤੀ ਪ੍ਰਾਪਤ ਕਰੋਗੇ।  ॥੫੧॥ 


ਚੌਪਈ 

ਉਹ (ਬਾਲਕ) ਜਗਤ ਦੇ ਈਸ਼ਵਰ (ਗੁਰੂ ਜੀ) ਦੇ ਬਚਨ ਮੰਨ ਕੇ ਗਦ-ਗਦ ਹੋ ਕੇ ਆਪਣੇ 
ਘਰ ਵੱਲ ਚੱਲ ਪਿਆ। ਜਗਤ ਗੁਰੂ ਜੀ ਵਾਪਸ ਕਰਤਾਰਪੁਰ ਆ ਗਏ ਸਨ ਤੇ ਕਿੰਨੇ ਹੀ 
ਸੇਵਕ ਉਨ੍ਹਾਂ ਦੇ ਨਾਲ ਗਏ। ॥੫੨॥ 


5।। 5800੫ 28000 5010 ਹ। ੬009 __ 319 ੧80੧%15॥00੧)008.60/। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕਿਤਕ ਕਾਲ ਪ੍ਰਭੂ ਦੀਨ ਦਯਾਲਾ । ਰਹੇ ਤਹਾਂ,ਬੈਠਹਿਂ ਧ੍ਰਮਸਾਲਾ। 
ਹੋਤ ਕੀਰਤਨ ਨਿਸ ਦਿਨ ਪਾਸੂ । ਦਰਸਹਿ” ਸੰਗਤਿ ਕਰ ਅਰਦਾਸੂ ॥੫੩॥ 


ਧਾਰ ਕਾਮਨਾ ਜੋ ਉਰ ਆਵਹਿ' । ਦਰਸ਼ਨ ਕਰਤਯੋਂ ਸੇ ਸਬ ਪਾਵਹਿਂ। 
ਗ੍ਰਾਮ ਨਗਰ ਸਗਰੈ ਪੁਰ ਮਾਂਹੀ । ਲੇ ਸ੍ਰੀ ਨਾਨਕ ਨਾਮ ਸਰਾਹੀਂਏ॥੫੪॥ 


ਸੁਨ ਕਰ ਮਾਲੋ£?? ਸ਼ੇਖ਼ ਪ੍ਰਸ਼ੰਸਾ । ਗਯੋ ਨਿਕਟਿ ਬੇਦਿਨ? ਅਵਿਤੰਸ਼ਾ। 
ਕਰ ਸਲਾਮ ਬੈਸਯੋ ਤਵ ਪਾਸੂ । ਬੂਝਨ ਲਾਗਯੋ ਮਤਸਰ ਜਾਸੂ ॥੫੫॥ 


ਹਿੰਦੂ ਬਡੇ ਕਿ ਤੁਰਕ ਬਤਾਵਉ । ਉੱਤਮ ਕਿਹ ਕੋ ਮਤੋ"?ਸੁਨਾਵਹੁ । 
ਸੁਭ ਗਤਿ ਕੈਸੇ ਪ੍ਰਾਪਤਿ ਹੋਇ? । ਤੁਮਰੀ ਉਸਤਤਿ ਕਹਿ ਸਬ ਕੋਇ”॥੫੬॥ 


ਸੁਨਕੈ ਸ੍ਰੀ ਗੁਰ ਬਚਨ ਬਖਾਨੇ । “ਇਸ ਬਿਧਿ ਬੂਝਹਿਂ' ਜੇ ਅਨਜਾਨੇ। 

ਉਰ ਮਹਿ ਭਰਮ ਸੁਮਤਿ” ਨਹਿ ਪਾਈ । ਦੂੈ ਪਖ ਹਿੰਦੂ ਤੁਰਕ ਦ੍ਰਿੜਾਈਂ ॥੫੭॥ 
ਤੱਤੁ ਵਸਤੁ ਕੋ ਜਾਨਹਿ' ਨਾਹੀਂ । ਝਗਰੇ ਬਾਂਧੇ ਦਾਵੇ£ ਮਾਂਹੀ। 

ਇਨ ਕੋ ਗਤਿ ਨਹਿ ਪ੍ਰਾਪਤਿ ਹੋਇ । ਜਮ ਕੋ ਡੰਡ ਸਹੈ' ਨਿਤ ਸੋਇ”॥੫੮॥ 


ਸੁਨਤ ਗਯੋ ਜਰਾ ਮਾਲੋ ਸ਼ੇਖ਼ਾ । ਬੋਲਯੋ ਜਿਹਕੋ ਅਨਖ£ ਵਿਸੇਖਾ । 
“ਹਿੰਦੂ ਤੁਰਕ ਨਹੀਂ ਜੇ ਕੋਈ । ਕਿਉਂ ਖੁਦਾਇ ਸਿਰਜੇ ਇਹ ਦੋਈ? ॥੫੯॥ 


ਇਕ ਖੁਦਾਇ,ਇਕ ਸਿਮਰਹਿਂ' ਰਾਮ । ਪ੍ਰਿਥਕ”? ਰਹਤਿ ਨਿਜ ਨਿਜ ਦ੍ਰੈ ਧਾਮ । 
ਪਸ਼ਚਮ ਮੁਖ ਇਕ ਪ੍ਰਾਚੀ' ਕਰਹੀ' । ਨਿਜ ਮਤ ਦੋਊ ਭਲੋ ਉਚਰਹੀਂ” ॥੬੦॥ 


5।। 53000 8001 5011 ਹ। €0%? ੧3101500੫੧)6011.60।। 


ਅਧਿਆਇ 40 ਸਿੱਧ ਗੋਸ਼ਟ 


ਤੇ ਫੇਰ ਕਿੰਨਾ ਹੀ ਚਿਰ, ਗ਼ਰੀਬਾਂ ਉੱਪਰ ਦਾਇਆ ਕਰਨ ਵਾਲੇ (ਗੁਰ ਜੀ) ਉਥੇ ਧਰਮਸ਼ਾਲਾ 
ਵਿੱਚ ਬੈਠਦੇ ਰਹੇ। ਦਿਨ-ਰਾਤ ਕੀਰਤਨ ਹੁੰਦਾ ਰਹਿੰਦਾ। ਸੰਗਤਾਂ ਅਰਦਾਸ ਕਰਕੇ ਦਰਸ਼ਨਾਂ 
ਕਰਦੀਆਂ । ॥੫੩॥ 


ਜੋ ਵੀ ਕੋਈ ਆਪਣੇ ਮਨ ਵਿਚ ਕੋਈ ਕਾਮਨਾ ਧਾਰ ਕੇ ਅਉਂਦਾ ਤਾਂ (ਗੁਰੂ ਜੀ ਦੇ) ਦਰਸ਼ਨ 
ਕਰਨ ਸਾਰ ਹੀ ਉਸ ਦੀਆਂ ਇੱਛਾਵਾਂ ਪੂਰਨ ਹੋ ਜਾਂਦੀਆਂ। ਸਾਰੇ ਪਿੰਡਾਂ ਸ਼ਹਿਰਾਂ ਵਿਚ ਸਭ 
ਥਾਂਈਂ ਗੁਰੂ ਨਾਨਕ ਜੀ ਦਾ ਨਾਮ ਲੈ ਕੇ (ਲੋਕ) ਸਿਫ਼ਤਾਂ ਕਰਦੇ ਸਨ। ॥੫੪॥ 


ਗੁਰੂ ਜੀ ਦੀ ਇਸ ਤਰਾਂ ਦੀ ਪਰਸੰਸਾ ਹੁੰਦੀ ਸੁਣ ਕੇ “ਮਾਲੋ ਸ਼ੇਖ਼ (ਇਕ ਦਿਨ) ਬੇਦੀ? ਕੁਲ 
ਦੇ ਸ਼ਿੰਗਾਰ (ਗੁਰੂ ਜੀ) ਕੋਲ ਗਿਆ ਤੇ ਸਲਾਮ ਕਰਕੇ ਗੁਰੂ ਜੀ ਪਾਸ ਬੈਠ ਗਿਆ। ਉਸ ਦੇ 
ਮਨ ਅੰਦਰ ਈਰਖਾ ਸੀ, ਸੋ ਪੁੱਛਣ ਲੱਗਿਆ। ॥੫੫॥ 


“ਇਹ ਦੱਸੋ ਕਿ ਹਿੰਦੂ ਵੱਡਾ ਹੈ ਜਾਂ ਤੁਰਕ? ਅਤੇ ਦੱਸੋ ਕਿ (ਇਨ੍ਹਾਂ ਵਿਚੋਂ) ਕਿਸ ਦਾ ਮਤਾ 
ਉੱਤਮ ਹੈ? ਅਤੇ ਇਹ ਵੀ ਦੱਸੋ ਕਿ ਸ੍ਰੇਸ਼ਟ ਮੁਕਤੀ ਕਿਸ ਤਰਾਂ ਪ੍ਰਾਪਤ ਹੁੰਦੀ ਹੈ? ਸਾਰੇ ਹੀ 
ਨ ॥੫੬॥ 


(ਮਾਲੋ ਸ਼ੇਖ਼) ਦੀ ਗੱਲ ਸੁਣ ਕੇ ਗੁਰੂ ਜੀ ਨੇ ਆਖਿਆ, “ਜੋ ਅਣਜਾਣ ਲੋਕ ਹਨ, ਉਹ ਹੀ 
ਇਸ ਤਰਾਂ ਇਕ-ਦੂਜੇ ਬਾਰੇ (ਕੌਣ ਚੰਗਾ, ਕੌਣ ਮਾੜਾ) ਜਾਣਨਾ ਲੋੜਦੇ ਹਨ। ਉਨ੍ਹਾਂ ਦੇ ਮਨਾਂ 
ਵਿੱਚ ਭੁਲੇਖਾ ਹੁੰਦਾ ਹੈ, ਉਨ੍ਹਾਂ ਨੇ ਚੰਗੀ ਮੱਤ” ਨਹੀਂ ਪ੍ਰਾਪਤ ਕੀਤੀ। ਬੱਸ ਉਨ੍ਹਾਂ ਨੇ ਹਿੰਦੂ ਅਤੇ 
ਤੁਰਕਾਂ ਦੇ ਦੋ ਪੱਖ ਹੀ ਮਨ ਵਿੱਚ ਦ੍ਰਿੜ੍ਹ ਕੀਤੇ ਹੁੰਦੇ ਹਨ। ॥੫੭॥ 


ਉਨ੍ਹਾਂ ਨੂੰ ਅਸਲ ਤੱਤ-ਨਿਚੋੜ ਦਾ ਗਿਆਨ ਨਹੀਂ ਹੁੰਦਾ, ਐਂਵੇਂ ਦਾਅਵੇ? ਕਰ-ਕਰ ਝਗੜਦੇ 
ਹਨ। ਅਜਿਹੇ (ਲੋਕਾਂ ਨੂੰ) ਮੁਕਤੀ ਨਹੀਂ ਮਿਲ ਸਕਦੀ। ਇਹੋ ਜਿਹੇ ਲੋਕ ਹਮੇਸ਼ਾ ਜਮਾਂ ਦੀ 
ਮਾਰ ਸਹਿੰਦੇ ਹਨ। ॥੫੮॥ 


(ਗੁਰੂ ਜੀ ਦੇ ਬਚਨ) ਸੁਣ ਕੇ “ਮਾਲੋ ਸ਼ੇਖ਼ ਸੜ ਗਿਆ ਜੋ ਕਿ ਬਹੁਤ ਗੁੱਸੇ ਵਿੱਚ ਸੀ, ਉਹ 
ਕਹਿਣ ਲੱਗਾ, “ “ਜੇਕਰ ਹਿੰਦੂ ਅਤੇ ਤੁਰਕ (ਵੱਖ ਵੱਖ) ਨਹੀਂ ਹਨ ਤਾਂ ਇਹ ਦੋਨੋਂ, ਰੱਬ ਨੇ ਕਿਉਂ 
ਬਣਾਏ ਹਨ? ॥੫੯॥ 


ਇੱਕ ਖ਼ੁਦਾ ਨੂੰ ਸਿਮਰਦਾ ਹੈ, ਇੱਕ ਰਾਮ ਨੂੰ । ਦੋਨੋਂ ਹੀ ਆਪਣੇ ਵੱਖਰੇ-ਵੱਖਰੇ? ਸਥਾਨਾਂ ਉੱਤੇ 


ਰਹਿ ਕੇ, ਇਨ੍ਹਾਂ ਦੀ ਪੂਜਾ ਕਰਦੇ ਹਨ, ਇੱਕ ਪੱਛਮ ਵੱਲ ਮੂੰਹ ਕਰਕੇ ਅਤੇ ਦੂਜਾ ਪੂਰਬ? ਵੱਲ 
(ਮੂੰਹ ਕਰਕੇ)। ਦੋਵੇਂ ਹੀ ਆਪੋ- ਆਪਣੇ ਮੱਤ (ਧਰਮ) ਨੂੰ ਉੱਤਮ ਦੱਸਦੇ ਹਨ। ” ॥੬੦॥ 


5।। 53000 38000 50101 ਹ। ੬099 ਲੀ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸ੍ਰੀ ਨਾਨਕ ਪੁਨਿ ਬੈਨ ਬਖਾਨੇ । “ਉੱਤਮ ਭਗਤਿ ਕਬੀਰ”`$? ਮਹਾਨੇ । 
ਸਬ ਤੇ ਮਹਿਮਾਂ ਤਿਨਿ ਅਧਿਕਾਈ । ਰਾਮ ਕਬੀਰ ਭੇਦ ਨਹਿੰ ਰਾਈਂ ॥੬੧॥ 


ਤਿਸਨੈ ਦੋਨੋ ਕੋ ਸਮਝਾਵਾ । ਭਲੀ ਭਾਂਤਿ ਸੋ ਭਰਮ ਮਿਟਾਵਾ। 
ਜਗ ਮੈ ਜਨਮ ਤੁਰਕ ਘਰ ਭਯੋ । ਸੁਨ ਤੂੰ ਜਿਉ ਤਿਨਿ ਬਰਨਨ ਕਿਯੋ॥੬੨॥ 


ਦੋਹਰਾ 
-- ਇਕ ਮਾਟੀ? ਇਕ ਨੈ ਕਰੇ ਏਕ ਜੋਤਿ ਸਭ ਮਾਂਹਿ। 
ਇਕ ਸੋ ਬਨਯੋ ਬਨਾਉ ਤਹਿ' ਭਰਮਹੁ ਉਰ ਮਹਿ' ਨਾਹਿਂ॥੬੩॥ 


ਏਕੰਕਾਰ ਖੁਦਾਇ ਸੋ ਰਾਮ ਰਹੀਮ ਨ ਦੋਇ। 
ਭੂਲੇ ਬਾਂਧੇ ਪਾਖ ਜੋ ਜਨਮ ਮਰਨ ਮਹਿ ਸੋਇ॥੬੪॥ 


ਚੌਪਈ 
ਦੇਹ ਕੂਰ,ਕੂਰੇ ਇਹੁ ਦਾਵੇ । ਹਿੰਦੂ ਤੁਰਕ ਮਨੈ ਜਿ ਮਨਾਵੇ। 
ਘਟ? ਫੂਟੇ ਕਿਆ ਨਾਮ ਕਹੋਗੇ । ਤਨ ਦਾਵੇ ਬਿਨੁ ਜਬੈ ਰਹੋਗੇ॥੬੫॥ 


ਅਲਹਿ? ਅਕਾਲ£ ਏਕ ਸ੍ਰੀ ਨਾਮੂ । ਦਾਵੇ ਕਰਹਿ ਪਖੰਡਨ ਧਾਮੂ । 
ਜਗਤ ਝੂਠ ਮਹਿੰ ਝੂਠੇ ਦਾਵੇ । ਦ੍ਰਿਸ਼ਟਿ ਮਾਨ ਸਬ ਹੀ ਬਿਨਸਾਵੇ -॥੬੬॥ 


ਅਸ ਬਿਚਾਰ ਮਾਲੋ! ਉਰ ਕਰੀਏ । ਚਹਿ' ਜਿ ਭਲਾ,ਭ੍ਰਮ ਕੋ ਪਰਹਰੀਏ `। 
ਕੁਮਤਿ ਬਿਦਾਰਨ” ਦਿਯ ਉਪਦੇਸ਼ਾ । ਕ੍ਰਿਪਾ ਦ੍ਰਿਸ਼ਟਿ ਦੇਖੀ ਜਗਤੇਸ਼ਾ॥੬੭॥ 


< . 
ਦੰਭ ਕਦਨ” ਕੇ ਬਚਨ ਤੇ ਅਨਦ ਸਦਨ ਸੁਨਿ ਬੈਨ । 
ਪਦ ਪੰਕਜ ਪਰ ਪਰ ਰਹਯੋ ਹਰਖਤ ਉਰਭੀ ਚੈਨ ॥੬੮॥ 


322 


5।। 53000 38001 50101 । ੬0੫ ੧3101500੫੧)60011.60।। 


ਇਸ ਅਧਿਆਇ 40 ਸਿੱਧ ਗੋਸ਼ਟ 


ਗੁਰੂ ਜੀ ਨੇ ਮੁੜ ਬਚਨ ਕੀਤੇ, “ “ ਕਬੀਰ ਮਹਾਨ ਸ੍ਰੇਸ਼ਟ ਭਗਤ ਹੋਇਆ ਹੈ। ਉਸ ਦੀ ਮਹਿਮਾ 
ਸਭ ਤੋਂ' ਵੱਧ ਹੈ। (ਤੁਸੀਂ ਇਹ ਜਾਣ ਲਵੋ) ਰਾਮ ਅਤੇ ਕਬੀਰ ਵਿਚ ਰਤੀ' ਭਰ ਵੀ ਫ਼ਰਕ 
ਨਹੀਂ ਸੀ। ॥੬੧॥ 


ਉਸ ਨੇ ਦੋਨਾਂ (ਹਿੰਦੂਆਂ ਅਤੇ ਮੁਸਲਮਾਨਾਂ) ਨੂੰ ਸਮਝਾਇਆ ਸੀ। ਚੰਗੀ ਤਰਾਂ (ਉਨ੍ਹਾਂ ਦਾ 
ਸਾਰਾ) ਭੇਦ-ਭਰਮ ਦੂਰ ਕੀਤਾ ਸੀ। ਕਬੀਰ ਦਾ ਜਨਮ ਵੀ ਮੁਸਲਮਾਨਾਂ ਦੇ ਘਰ ਹੋਇਆ 
ਸੀ, ਤੂੰ (ਹੇ ਮਾਲੋਸ਼ੇਖ਼) ਸੁਣ! ਜਿਸ ਤਰਾਂ ਉਸ ਨੇ ਵਰਣਨ ਕੀਤਾ ਹੈ। ॥੬੨॥ 


੯ 


ਦੋਹਰਾ 

-(ਸਾਰੇ ਸਰੀਰ) ਇੱਕੋ ਮਿੱਟੀ? ਦੇ (ਬਣੇ ਹੋਏ) ਹਨ। ਸਾਰਿਆਂ ਵਿਚ (ਪਰਮਾਤਮਾ ਦੀ) ਇੱਕੋ 
ਹੀ ਜੋਤ ਜਗ ਰਹੀ ਹੈ। ਜੇਕਰ ਸਾਰੀ ਦੀ ਸਾਰੀ ਦੁਨਿਆਵੀ ਰਚਨਾ ਇਕੋ ਪਰਮਾਤਮਾ 
ਦੁਆਰਾ ਹੀ ਕੀਤੀ ਹੋਈ ਹੈ ਤਾਂ ਮਨ ਵਿਚ ਕਿਸੇ ਦੂਸਰੇ ਪ੍ਰਤੀ ਭਰਮ ਨਾ ਰੱਖੋ। ॥੬੩॥ 


ਖ਼ੁਦਾ ਇੱਕੋ ਹੀ ਹੈ। ਕੋਈ ਰਾਮ-ਰਹੀਮ ਦੋ ਨਹੀ' ਹਨ। ਐਂਵੇਂ ਲੋਕ ਭਰਮਾਂ-ਭੁਲੇਖਿਆਂ ਵਿਚ 
ਬੰਨ੍ਹੇ ਹੋਏ ਜਨਮ-ਮਰਨ ਦੇ ਇਨ੍ਹਾਂ ਦੋ ਪੱਖਾਂ ਵਿਚ ਪਏ ਹਨ। ॥੬੪॥ 


ਚੌਪਈ 

ਇਹ ਦੇਹੀ ਝੂਠੀ (ਨਾਸ਼ਮਾਨ) ਹੈ। ਇਹ ਸਾਰੇ ਦਾਅਵੇ ਵੀ ਝੂਠੇ ਹੀ ਹਨ, ਜੋ ਹਿੰਦੂ ਜਾਂ ਤੁਰਕ 
ਨੂੰ (ਵੱਖੋ-ਵੱਖ) ਮੰਨਦਾ ਹੈ। ਜਦ ਇਹ (ਸਰੀਰ ਰੂਪੀ) ਘੜਾ" ਫੁੱਟ ਜਾਵੇਗਾ ਤਾਂ ਇਸ ਨੂੰ ਕੀ 
ਨਾਮ ਦਿੱਤਾ ਜਾਵੇਗਾ ਤੇ ਜਦ ਸਰੀਰ ਦੇ ਦਾਅਵੇ ਤੋਂ ਬਿਨਾਂ ਹੋ ਜਾਵੋਗੇ। ॥੬੫॥ 


ਅੱਲਾ5ਂ ਅਤੇ ਵਾਹਿਗੁਰੂ£ ਇੱਕੋ ਹੀ ਪ੍ਰਭੂ ਦੇ ਨਾਂ ਹਨ। ਇਹ ਦਾਅਵੇ ਪਾਖੰਡੀ-ਮੂਰਖ ਲੋਕ ਹੀ 
ਕਰਦੇ ਹੁੰਦੇ ਹਨ। ਇਸ ਝੂਠੇ ਸੰਸਾਰ ਵਿਚ ਸਾਰੇ ਦਾਅਵੇ ਵੀ ਝੂਠੇ ਹੀ ਹਨ। ਜੋ ਦਿਖਾਈ ਦੇ 
ਰਿਹਾ ਹੈ, ਸਭ ਨੇ ਹੀ ਨਾਸ਼ ਹੋ ਜਾਣਾ-। ॥੬੬॥ 


ਹੇ ਮਾਲੋ ! ਇਸ ਤਰਾਂ ਦਾ (ਤੂੰ ਵੀ) ਮਨ ਵਿਚ ਵਿਚਾਰ ਕਰ। ਜੇਕਰ ਤੂੰ ਭਲੇ ਦੀ ਗੱਲ ਚਾਹੁੰਦਾ 
ਹੈਂ ਤਾਂ ਇਸ ਮਨ ਦੇ ਭਰਮ ਨੂੰ ਦੂਰ ਕਰ। ” ਇਸ ਤਰਾਂ ਜਗਤ-ਸੁਆਮੀ (ਗੁਰੂ ਜੀ) ਨੇ ' ਮਾਲੋ 
ਸ਼ੇਖ਼” ਦੀ ਥੋਟੀ ਮੱਤ ਨੂੰ ਦੂਰ ਕਰਨ ਹਿਤ ਉਪਦੇਸ਼ ਦਿੱਤਾ ਸੀ।ਉਸ ਉੱਪਰ ਕਿਰਪਾ-ਦ੍ਰਿਸ਼ਟੀ 
ਨਾਲ ਵੇਖਿਆ। ॥੬੭॥ 

ਦੋਹਰਾ 

ਦੰਭ ਕੱਟਣਹਾਰੇ$ ਅਤੇ ਅਨੰਦ ਦੇ ਘਰ, (ਸੁੰਦਰ) ਬਚਨ ਸੁਣ ਕੇ ਮਾਲੋ ਸ਼ੇਖ਼ (ਗੁਰੂ ਜੀ 
ਦੇ) ਚਰਨ-ਕਮਲਾਂ ਉੱਤੇ ਢਹਿ ਪਿਆ ਤੇ ਉਸ ਦੇ ਹਿਰਦੇ ਨੂੰ ਖੁਸ਼ੀ ਤੇ ਚੈਨ ਮਿਲ ਗਿਆ 
ਸੀ ॥੬੮॥ 


5।। 58000 ਹ800( 5॥0। 3 ੬0) __”2” ੧੧੧01੧1੨॥0੫੧6%01300।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਹੋਇ ਦੀਨ ਮਨ ਬਿਨੈ ਬਖਾਨੀ । “ਅਬ ਜਾਨੇ ਤੁਮ ਸ੍ਰੀ ਗੁਨਖਾਨੀ। 
ਭਯੋ ਮੁਰੀਦੰ -ਰਾਵਰ ਕੇਰਾ । ਬਚਨ ਸੁਨਤ ਭ੍ਰਮ ਮਿਟਿ ਗਯੋ ਮੇਰਾ॥੬੯॥ 


ਹੋ ਖੁਦਾਇ ਮੂਰਤ ਧਰ ਆਏ । ਦਾਵੇ ਦ੍ਰੈਤ ਪਖੰਡ ਮਿਟਾਏ। 
ਅਬ ਤੁਮ ਪੀਰ ਭਏ ਹੋ ਮੇਰੇ । ਉਪਜੀ ਸ਼ਾਂਤਿ ਦਰਸ ਕੋ ਹੇਰੇ ॥੭੦॥ 


ਮੁਰ ਉਰ ਨਭ” ਰਵਿ? ਰੂਪ ਤੁਮਾਰਾ । ਬਚਨ ਕਿਰਨ ਯੁਤ ਕਰਹੁ ਬਸਾਰਾ। 
ਦਿਪੈ ਸਦੀਵ ਮੋਹ ਤਮ ਨਾਸੂ । ਕਲਮਲ? ਉਡ ਕੋ ਮਿਟਹਿ ਪ੍ਰਕਾਸ਼ੂ ॥ ੭੧॥ 


[ਨ 


ਦੋਹਰਾ 
ਪ੍ਰਸ਼ਨ ਕਹਉ ਇਕ ਔਰ ਮੁਝ ਜੋ ਖੁਦਾਇ ਦਰਗਾਹ। 
ਕੋ ਆਦਰ ਤਹਿ ਪਾਵਈ ਜਿਹ ਨਕਾਰ ਕਿਤ ਨਾਹਿ ॥੭੨॥ 


ਚੌਪਈ 
ਤਿਹ ਕੇ ਲੱਛਨ ਮੁਝਹਿ ਸੁਨੱਈਏ । ਜਿਹਤੇ ਦਰਗਹਿ ਠਾਕ” ਨ ਪੱਈਏ”। 
ਬਹੁਰੋ ਸ੍ਰੀ ਪ੍ਰਭੁ ਬਚਨ ਉਚਾਰੇ । 'ਦ੍ੈਤੀ ਦਾਵੇ ਜਿਹ ਮਨ ਟਾਰੇ” ॥੭੩॥ 


ਭਾਣਾ ਵਾਹਿਗੁਰੂ ਕੋ ਮਾਨਯੋ । ਕਲਿ ਮਹਿ ਕੀਰਤਿ ਨਾਮ ਬਖਾਨਯੋ । 
ਤਿਨ ਕੋ ਆਦਰ ਸਰਬ ਸਥਾਨਾਂ। ਹਰਖ਼ ਸ਼ੋਕ ਸਮ ਮਾਨ ਅਮਾਨਾ॥ ੭੪॥ 


ਨਹਿ ਨਕਾਰ£ ਤਿਹ ਕੋ ਕਤ ਹੋਵਹਿ।ਸਾਚਿ ਰਤੇ ਸੋ ਸਾਚ ਬੁਗੋਵਹਿ”। 
ਕੋਮਲ ਹਿਰਦੇ ਪਰਉਪਕਾਰੀ। ਦੁਖ ਸੁਖ ਮਹਿ ਸਮ ਕਰਤਿ ਬਿਚਾਰੀ”॥ ੭੫॥ 
ਦੋਹਰਾ 


ਸੀ ਗੁਰ ਕੋ ਉਪਦੇਸ਼ ਸੁਨਿ ਪੀਰ ਥਾਪਿ ਨਿਜ ਸੋਇ। 
ਭਯੋ ਮੁਰੀਦ ਅਧੀਨ ਹ੍ਹੈ ਰਿਦੇ ਪ੍ਰੇਮ ਮੈਂ ਹੋਇ॥ ੭੬॥ 


5।1 5800 4800 5॥0। 3। 0੫੧2 ੧3101500੫੧)60011.60।। 


ਅਧਿਆਇ 40 ਸਿੱਧ ਗੋਸ਼ਟ 


ਚੌਪਈ 
(ਤੇ ਫੇਰ) ਉਸ ਨੇ ਨਿਮਰ-ਮਨ ਹੋ ਕੇ ਬੇਨਤੀ ਕੀਤੀ, “ਹੇ ਗੁਣਾਂ ਦੀ ਖਾਣ (ਗੁਰੂ ਜੀ)! ਮੈਨੂੰ 


ਹੁਣ ਆਪ ਜੀ ਬਾਰੇ ਪਤਾ ਲੱਗਿਆ ਹੈ। ਮੈਂ ਆਪ ਜੀ ਦਾ ਸਿੱਖ ਬਣ ਗਿਆ ਹਾਂ। ਆਪ ਜੀ 
ਦੇ ਬਚਨ ਸੁਣ ਕੇ ਮੇਰਾ ਭਰਮ ਮਿਟ ਗਿਆ ਹੈ। ॥੬੯॥ 


ਆਪ ਖੁਦਾ ਹੋ। ਇਸ (ਮਨੁੱਖ) ਦੇਹੀ ਵਿਚ ਜਨਮ ਲੈ ਕੇ ਆਏ ਹੋ। ਆਪ ਨੇ ਮੇਰੇ ਸਾਰੇ 
ਪਾਖੰਡ, ਦਵੈਤ ਭਾਵਨਾ ਦੇ ਦਾਅਵੇ ਖ਼ਤਮ ਕਰ ਦਿੱਤੇ ਹਨ। ਹੁਣ ਤੁਸੀਂ ਮੇਰੇ ਪੀਰ ਬਣ ਗਏ ਹੈ । 
ਆਪ ਜੀ ਦੇ ਦਰਸ਼ਨ ਕਰਕੇ ਮੇਰੇ ਹਿਰਦੇ ਅੰਦਰ ਚੈਨ ਨੇ ਵਾਸ ਕਰ ਲਿਆ ਹੈ। ॥੭੦॥ 


ਮੇਰੇ ਹਿਰਦੇ ਰੂਪੀ ਅਕਾਸ਼ ਵਿੱਚ ਆਪ (ਗੁਰੂ ਜੀ) ਦਾ ਰੂਪ ਸੂਰਜ“ ਸਮਾਨ ਹੈ। (ਹੇ ਪ੍ਰਭੂ) 
ਆਪ ਜੀ ਦੇ ਬਚਨ ਜੋ ਕਿ ਕਿਰਨਾਂ ਦਾ ਰੂਪ ਹਨ, ਇਨ੍ਹਾਂ ਸਹਿਤ ਮੇਰੇ ਅੰਦਰ ਵਾਸਾ 
ਕਰੋ।ਆਪ ਸਦੀਵੀ ਪੁਕਾਸ਼ ਕਰਨ ਵਾਲੇ ਤੇ ਮੋਹ ਰੂਪੀ ਹਨ੍ਹੇਰੇ ਨੂੰ ਨਾਸ਼ ਕਰਨ ਵਾਲੇ ਹੈ। ਇਹ 
ਪ੍ਰਕਾਸ਼ ਪਾਪਾਂ? ਰੂਪੀ ਤਾਰਿਆਂ ਨੂੰ ਮਿਟਾ ਦੇਣ ਵਾਲਾਂ ਹੈ। ॥੭੧॥ 


੪ਕ 


ਦੋਹਰਾ 
(ਹੇ ਪ੍ਰਭੂ ਜੀ) ਮੈਂ ਇਕ ਹੋਰ ਸਵਾਲ ਕਰਨਾ ਚਾਹੁੰਦਾ ਹਾਂ ਕਿ ਕੀ ਖ਼ੁਦਾ ਦੀ ਦਰਗਾਹ ਵਿੱਚ ਮੇਰਾ 
ਆਦਰ ਹੋਵੇਗਾ ਅਤੇ ਕਿਤੇ ਨਕਾਰਿਆ ਤਾਂ ਨਹੀਂ ਜਾਵਾਂਗਾ। ॥੭੨॥ 


ਚੌਪਈ 
ਹੈ ਗੁਰੂ ਜੀਓ!) ਮੈਨੂੰ ਉਹ ਲੱਛਣ ਦੱਸੋ, ਜਿਸ ਦੇ ਕਾਰਨ (ਖੁਦਾ ਦੇ) ਦਰਬਾਰ ਵਿਚ ਰੁਕਾਵਟ 


ਨਾਂ ਪਵੇ।” ਤਾਂ ਗੁਰੂ ਜੀ ਨੇ ਫੇਰ ਬਚਨ ਉਚਾਰਨ ਕੀਤੇ, “ਜਿਨ੍ਹਾਂ ਨੇ ਆਪਣੇ ਮਨਾਂ ਵਿੱਚੋਂ 
ਦਵੈਤ-ਭਾਵਨਾ ਦੂਰ” ਕਰ ਲਈ ਹੈ। ॥ ੭੩॥ 


ਅਤੇ ਪ੍ਰਭੂ ਦਾ ਭਾਣਾ ਮੰਨਿਆ ਅਤੇ ਕਲਜੁਗ ਵਿਚ (ਕਰਤਾਰ ਦੇ) ਨਾਮ ਦਾ ਜਸ ਕੀਤਾ 
ਹੋਵੇਗਾ, ਉਨ੍ਹਾਂ ਨੂੰ (ਇੱਥੇ ਵੀ ਤੇ ਉੱਥੇ ਵੀ) ਸਾਰੇ ਥਾਂਈਂ ਆਦਰ ਮਿਲਦਾ ਹੈ। (ਉਨ੍ਹਾਂ ਲਈ) 
ਖੁਸ਼ੀਆਂ-ਗ਼ਮੀਆਂ ਤੇ ਆਦਰ-ਨਿਰਾਦਰ ਸਾਰੇ ਬਰਾਬਰ ਹੀ ਹੁੰਦੇ ਹਨ। ॥੭੪॥ 


ਉਨ੍ਹਾਂ ਦਾ ਕਿਤੇ ਵੀ ਨਿਰਾਦਰ” ਨਹੀਂ' ਹੁੰਦਾ। ਜੋ ਸੱਚ ਵਿਚ ਰੰਗੇ ਹੋਏ ਹੁੰਦੇ ਹਨ, ਉਹ ਸੱਚ ਹੀ 
ਬੋਲਦੇ” ਹਨ । ਉਨ੍ਹਾਂ ਦੇ) ਹਿਰਦੇ ਕੋਮਲ ਅਤੇ ਪਰਉਪਕਾਰ ਕਰਨ ਵਾਲੇ ਹੁੰਦੇ ਹਨ ਅਤੇ ਉਹ 
ਦੁੱਖ-ਸੁੱਖ ਨੂੰ ਬਰਾਬਰ ਹੀ ਸਮਝਦੇ ਹਨ। ' ॥੭੫॥ 

ਦੋਹਰਾ 

ਉਸ ਨੇ (ਮਾਲੋ ਸ਼ੇਖ਼) ਗੁਰੂ ਜੀ ਦਾ ਉਪਦੇਸ਼ ਸੁਣ ਕੇ, ਗੁਰੂ ਜੀ ਨੂੰ ਆਪਣਾ ਪੀਰ ਮੰਨ ਲਿਆ। 
ਉਹ ਨਿਮਰ ਹੋ ਕੇ ਗੁਰੂ ਜੀ ਦਾ ਮੁਰੀਦ ਬਣ ਗਿਆ ਸੀ ਅਤੇ ਹਿਰਦੇ ਵਿੱਚ ਬਹੁਤ ਪ੍ਰੇਮ ਜਾਗ 
ਪਿਆ ਸੀ। ॥੭੬॥ 


5।। 53000 38000 50101 ਹ। ੬099 “21੧੧॥00815॥0੫/60781.60। 


ਰ੍ ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਚੌਪਈ 
ਕੇਤਿਕ ਦਯੇਸ'ਂ ਰਹਜੋ ਪ੍ਰਭੁ ਪਾਸੂ । ਗਯੋ ਸ਼ੇਖ਼ ਪੁਨਿ ਅਪਨ ਅਵਾਸੂ”। 
ਰਿਦੇ ਧਰੇ ਸ੍ਰੀ ਨਾਨਕ ਧਯਾਨਾ । ਬੈਠੇ ਜਹਿ' ਨੁਤਿ” ਕਰਹਿ ਬਖਾਨਾ ॥ ੭੭॥ 


ਧਯਾਇ ॥੪੦॥ 


32 
5।। 53000 8001 5001 61081) ੧3101500੫੧)601੧.60।। 


ਅਧਿਆਇ 40 ਸਿੱਧ ਗੋਸ਼ਟ 


ਚੌਪਈ 

(ਉਹ) ਕਿੰਨੇ ਹੀ ਦਿਨ ਗੁਰੂ ਜੀ ਪਾਸ ਰਿਹਾ ਤੇ ਫੇਰ ਆਪਣੇ ਘਰ ਚਲਾ ਗਿਆ। (ਜਿਥੇ ਵੀ 
ਉਹ ਹੁੰਦਾ) ਹਿਰਦੇ ਵਿਚ ਗੁਰੂ ਨਾਨਕ ਜੀ ਦਾ ਧਿਆਨ ਧਰਦਾ ਤੇ ਜਿਥੇ ਬੈਠਦਾ ਉੱਥੇ (ਗੁਰੂ ਜੀ 
ਦੀ) ਮਹਿਮਾ? ਦਾ ਕਥਨ ਕਰਦਾ। ॥੭੭॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਮਾਲੋ ਸ਼ੇਖ਼” ਨਾਮੀ ਚਾਲੀਵਾਂ ਅਧਿਆਇ 
ਸਮਾਪਤ ਹੋਇਆ। 


5।। 53000 38000 50101 ਹ। ੬099 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾਂ 
ਸਾਰ 


ਜਦ ਅਜਿੱਤਾ ਆਪਣੀ ਕਰਾਮਾਤੀ ਸ਼ਕਤੀ ਰਾਹੀ' ਮੋਏ ਹੋਏ ਪੰਛੀਆਂ ਨੂੰ ਜਿਉਂਦਾ 
ਕਰ ਰਿਹਾ ਸੀ ਤੇ ਸਿੱਧ ਵੀ ਕੋਲ ਬੈਠੇ ਹੋਏ ਸਨ। ਤਾਂ ਗੁਰੂ ਜੀ ਨੇ ਉਸ ਦਾ ਭਰਮ ਤੋੜਨ 
ਲਈ “ਅਜਿੱਤਾ” ਵੱਲ ਵੇਖ ਕੇ ਹੀ ਉਸ ਦੀ ਸਾਰੀ ਸ਼ਕਤੀ ਖੋਹ ਲਈ ਤੇ ਸਿੱਧ ਲੋਕਾਂ ਦਾ 
ਹੰਕਾਰ ਦੂਰ ਕਰ ਦਿੱਤਾ ਸੀ। ਉਸ ਵੇਲੇ ਇਕ ਤਰਖਾਣ ਆਇਆ, ਜਿਸ ਦਾ ਇੱਕੋ ਹੀ ਲੜਕਾ 
ਸੀ। ਉਸ ਨੇ ਆਪਣਾ ਲੜਕਾ ਗੁਰੂ ਜੀ ਦੇ ਭੇਟ ਕਰ ਦਿੱਤਾ ਤੇ ਕਿਹਾ ਕਿ ਇਹ ਆਪ ਦੀ 
ਅਮਾਨਤ ਹੈ, ਜੋ ਸਿੱਖੀ ਦੇ ਪਰਤਾਪ ਸਦਕਾ ਹੀ ਜਿਉਂਦਾ ਰਿਹਾ ਹੈ। ਤਾਂ ਗੁਰੂ ਜੀ ਨੇ ਹੁਕਮ 
ਦਿੱਤਾ ਕਿ ਇਸ ਬੱਚੇ ਨੂੰ ਅਗਨੀ ਭੇਟ ਕਰ ਦਿੱਤਾ ਜਾਵੇ। ਪਰ ਜਦ ਉਹ ਬੱਚਾ ਹੁਕਮ ਮੰਨ 
ਕੇ ਅਗਨੀ ਵਿਚ ਜਾ ਬੈਠਾ ਤਾਂ ਅੱਗ ਨੇ ਉਸ ਦਾ ਕੁਝ ਵੀ ਨਹੀਂ ਸੀ ਵਿਗਾੜਿਆ। ਫਿਰ ਗੁਰੂ 
ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਕਿ ਤੇਰੇ ਬੋਲ ਪੂਰੇ ਹੋਣਗੇ, ਮੰਗ ਲੈ ਜੋ ਮੰਗਣਾ ਹੈ। ਤਾਂ 
ਉਸ ਬੱਚੇ ਨੇ ਗੁਰੂ ਜੀ ਨੂੰ ਕਿਹਾ ਕਿ ਅਜਿੱਤੇ ਦੀ ਅਤੇ ਸਿੱਧਾਂ ਦੀ ਖੋਹੀ ਹੋਈ ਸ਼ਕਤੀ ਵਾਪਸ 
ਕਰ ਦੇਵੇ। ਇਸ ਪਿੱਛੋਂ' ਸਿੱਧਾਂ ਦਾ ਹੰਕਾਰ ਜਾਂਦਾ ਰਿਹਾ ਸੀ ਤੇ ਉਹ ਕਹਿ ਰਹੇ ਸਨ, “ਧੰਨ 
ਤੁਸੀਂ ਹੋ, ਤੁਹਾਡੀ ਸਿੱਖੀ ਧੰਨ ਹੈ ਅਤੇ ਤੁਹਾਡੇ ਸਿੱਖ ਪਰਉਪਕਾਰੀ ਹਨ। ” 

ਫਿਰ ਭੰਗਰਨਾਥ ਜੋ ਕਿ ਹੰਕਾਰ ਵਿਚ ਗ੍ਰਸਿਆ ਹੋਇਆ ਸੀ, ਉਹ ਕਹਿਣ ਲੱਗਾ ਕਿ 
ਮੈਂ ਨਾਨਕ ਗ੍ਰਿਹਸਤੀ ਦੇ ਅੱਗੇ ਕਿਉਂ ਨੀਵਾਂ ਹੋਵਾਂ? ਉਹ ਆਪਣੀ ਸ਼ਕਤੀ ਵਿਖਾਉਣ ਲੱਗਾ 
ਤਾਂ ਗੁਰੂ ਜੀ ਨੇ ਉਸ ਮਗਰ ਆਪਣੀ ਖੜਾਂਵ ਉਡਾ ਦਿੱਤੀ ਤੇ ਗੁਰੂ ਜੀ ਦੀ ਖੜਾਂਵ ਉਸ ਦੇ ਸਿਰ 
ਵਿਚ ਵਾਰ-ਵਾਰ ਵੱਜਣ ਲੱਗ ਪਈ। ਉਹ ਸਮਝ ਗਿਆ ਕਿ ਹੁਣ ਇਹ ਖੜਾਂਵ ਹਟੇਗੀ ਨਹੀਂ। 
ਉਸ ਦਾ ਗੁਮਾਨ ਮੱਠਾ ਪੈ ਗਿਆ ਤੇ ਉਹ ਗੁਰੂ ਜੀ ਅੱਗੇ ਨਿਮਰ ਹੋ ਗਿਆ ਸੀ। 

ਫਿਰ ਗੁਰੂ ਜੀ ਨੇ ਮਾਲੋ ਸ਼ੇਖ ਦਾ ਹੰਕਾਰ ਦੁਰ ਕੀਤਾ, ਜੋ ਮੁਸਲਮਾਨਾਂ ਅਤੇ ਹਿੰਦੁ 
ਲੋਕਾਂ ਵਿਚ ਦਵੈਤ ਭਾਵਨਾ ਨਾਲ ਵੇਖ ਰਿਹਾ ਸੀ। ਗੁਰੂ ਜੀ ਨੇ ਉਸ ਨੂੰ ਕਿਹਾ ਕਿ ਹਿੰਦੂ ਤੁਰਕ 
ਦੋਵੇਂ ਪ੍ਰਭੂ ਦੀ ਹੀ ਰਚਨਾ ਹਨ। ਪ੍ਰਭੂ ਦਾ ਭਾਣਾ ਮੰਨੋ ਅਤੇ ਨਾਮ-ਸਿਮਰਨ ਕੀਤਿਆਂ ਅਗਲੀ 
ਦਰਗਾਹ ਵਿਚ ਇਜ਼ਤ-ਮਾਨ ਮਿਲਦਾ ਹੈ। ਉਸ ਦੀ ਖੋਟੀ ਮੱਤ ਦੂਰ ਕਰ ਦਿੱਤੀ ਸੀ। ਗੁਰੂ ਜੀ 
ਦਾ ਉਪਦੇਸ਼ ਸੁਣ ਕੇ ਉਹ ਗੁਰੂ ਜੀ ਦਾ ਮੁਰੀਦ ਬਣ ਗਿਆ ਤੇ ਨਾਮ-ਸਿਮਰਨ ਕਰਨ ਲੱਗ 
ਪਿਆ ਸੀ। 


228 


5।। 53000 38000 50101 । €0%/॥ ੧3101500੫੧)60011.60।। 


ਅਧਿਆਇ 40 ਸਿੱਧ ਗੋਸ਼ਟ 


(1) ਰੱਬੀ ਰਜ਼ਾ ਜਾਂ ਹੁਕਮ ਦੇ ਵਿਰੁੱਧ ਕੋਈ ਕਰਾਮਾਤ ਦਿਖਾਉਣਾ ਗੁਰਮਤਿ ਵਿਚ ਪ੍ਰਵਾਨਤ 
ਹੈ । ਵਧੇਰੇ ਵਿਸਥਾਰ ਲਈ ਵੇਖੋ, “ਸ੍ਰੀ ਗੁਰ ਨਾਨਕ ਪ੍ਰਕਾਸ਼” ਪੂਰਬਾਰਧ (ਭਾਗ ਦੂਜਾ) ਦੀ 
ਪ੍ਰਸਤਾਵਨਾ ਵਿਚਲਾ ਲੇਖ “ਸ੍ਰੀ ਗੁਰ ਨਾਨਕ ਪ੍ਰਕਾਸ਼ ਵਿਚ ਕਰਾਮਾਤਾਂ” । 


(2) ਸੁੱਖਣਾ ਸੁੱਖ ਕੇ ਬੱਚਾ ਪ੍ਰਾਪਤ ਕਰਨਾ ਅਤੇ ਫੇਰ ਉਸ ਬੱਚੇ ਨੂੰ ਗੁਰੂ-ਘਰ ਭੇਟ ਕਰ ਦੇਣਾ 
ਪੁਰਾਤਨ ਚਲੀ ਆ ਰਹੀ ਪ੍ਰਥਾ ਹੈ। ਸਿੱਖ ਧਰਮ ਵਿੱਚ ਭਾਈ ਮਨੀ ਸਿੰਘ ਨੂੰ ਗੁਰੂ ਤੇਗ ਬਹਾਦਰ 
ਜੀ ਦੇ ਭੇਟ ਕਰ ਦਿੱਤਾ ਸੀ, ਜਿਸ ਨੂੰ ਪਹਿਲਾਂ ਮਨੀਆ ਕਹਿੰਦੇ ਸਨ । ਛੋਟੀ ਉਮਰ ਤੋ' ਹੀ 
ਉਹ ਦਸਮੇਸ਼-ਪਿਤਾ ਦੀ ਸੇਵਾ ਵਿੱਚ ਰਿਹਾ ਅਤੇ ਬਾਅਦ ਵਿੱਚ ਉਨ੍ਹਾਂ ਪਾਸੋਂ ਅੰਮ੍ਰਿਤ ਛਕ ਕੇ 
_ਮਨੀਏ ਤੋਂ, ਮਨੀ ਸਿੰਘ ਦੀ ਪਦਵੀ ਪ੍ਰਾਪਤ ਕੀਤੀ। 


(”3) ਸੰਗਤੀਆ ਤਰਖਾਣ ਸੀ। ਅੱਚਲ ਦੇ ਸਥਾਨ 'ਤੇ ਇਹ ਗੁਰੂ ਨਾਨਕ ਦੇਵ ਜੀ ਦਾ ਇੱਕ 
ਸ਼ਰਧਾਵਾਨ ਸਿੱਖ ਹੋਇਆ। ਇਹ ਬਹੁਤ ਪਰਉਪਕਾਰੀ ਅਤੇ ਬੜੀ ਕਰਨੀਵਾਲਾ ਸੀ। 


(੯4) ਜ਼ਿਲ੍ਹਾ ਗੁਰਦਾਸਪੁਰ ਵਿੱਚ ਬਟਾਲੇ ਤੋਂ ਦੋ ਕੋਹ ਦੱਖਣ ਵੱਲ ਮਹਾਂਦੇਵ ਦਾ ਇਕ ਮੰਦਰ 
ਹੈ ਜਿਸ ਦਾ ਨਾਮ 'ਅੱਚਲ” ਹੈ, ਜਿਸ ਕਰਕੇ ਉਸ ਪਿੰਡ ਦਾ ਨਾਮ ਵੀ 'ਅੱਚਲ” ਪੈ ਗਿਆ। 
ਬਟਾਲੇ ਨਾਲ ਜੁੜ ਕੇ ਇਸ ਨੂੰ ਅੱਚਲ-ਵਟਾਲਾ ਆਖਿਆ ਜਾਂਦਾ ਹੈ। ਗੁਰੂ ਜੀ ਸ਼ਿਵਰਾਤਰੀ 
ਦੇ ਮੇਲੇ `ਤੇ ਇੱਥੇ ਆਏ ਸਨ। ਉਨ੍ਹਾਂ ਦੀ ਗੋਰਖੰਪੰਥੀਆਂ ਨਾਲ ਚਰਚਾ ਹੋਈ। ਇਸ ਚਰਚਾ 
ਦਾ ਕਥਨ ਭਾਈ ਗੁਰਦਾਸ ਜੀ ਨੇ ਵਾਰ ਪਹਿਲੀ ਪਉੜੀ 39ਵੀ' ਵਿੱਚ ਕੀਤਾ ਹੈ: 

ਮੇਲਾ ਸੁਣਿ ਸਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ। 
ਗੁਰੂ ਸਾਹਿਬ ਜਿਸ ਸਥਾਨ `ਤੇ ਬਿਰਾਜੇ ਸਨ, ਉੱਥੇ ਗੁਰਦੁਆਰਾ ਬਣਿਆ ਹੋਇਆ ਹੈ, ਜਿਸ 
ਦਾ ਨਾਮ ਅੱਚਲ-ਸਾਹਿਬ ਹੈ । 
(੯5) ਮਾਲੋ ਸ਼ੇਖ਼ ਇਕ ਵਿਦਵਾਨ ਮੁਸਲਮਾਨ ਸੀ। ਇਹ ਗੁਰੂ ਜੀ ਕੋਲ ਕਰਤਾਰਪੁਰ ਵਿਖੇ 
ਚਰਚਾ ਕਰਨ ਆਇਆ ਸੀ ਅਤੇ ਗੁਰੂ ਜੀ ਦਾ ਉਪਦੇਸ਼ ਸੁਣ ਕੇ ਇਹ ਉਨ੍ਹਾਂ ਦਾ ਸੇਵਕ ਬਣ 
ਗਿਆ ਸੀ। ਭਾਈ ਗੁਰਦਾਸ ਜੀ ਨੇ, ਮਾਲੋ ਸ਼ੇਖ਼ ਬਾਰੇ, ਵਾਰ 11, ਪਉੜੀ 13 ਵਿੱਚ ਇਸ 
ਤਰਾਂ ਵਰਣਨ ਕੀਤਾ ਹੈ: 

ਮਾਲੋ ਮਾਂਗਾ ਸਿਖ ਦੋਇ ਗੁਰਬਾਣੀ ਰਸਿ ਰਸਿਕ ਬਿਲਾਸੀ॥ 
(6) ਭਗਤਾਂ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਕਬੀਰ ਜੀ ਦੀ ਬਾਣੀ 'ਸ੍ਰੀ ਗੁਰੂ ਗ੍ਰੰਥ 
ਸਾਹਿਬ” ਵਿੱਚ ਦਰਜ ਹੈ। ਬ੍ਰਾਹਮਣਵਾਦ ਦੇ ਵਿਰੁੱਧ ਸਭ ਤੋ ਪਹਿਲਾਂ ਇਨ੍ਹਾਂ ਨੇ ਹੀ ਝੰਡਾ 
ਜੁੱਕਿਆ। ਕਬੀਰ ਜੀ ਨੇ ਜਾਤੀ-ਅਭਿਮਾਨ ਦਾ ਖੰਡਨ ਕੀਤਾ: 

ਜੌ ਤੂੰ ਬ੍ਰਾਹਮਣੁ ਬੂਹਮਣੀ ਜਾਇਆ। ਤਉ ਆਨ ਬਾਟ ਕਾਹੇ ਨਹੀ ਆਇਆ॥ 

(ਗੁ. ਗੂੰ. ਸਾਹਿਬ, ਪੰਨਾ 324) 
329 


5।। 53000 38000 50101 ਹ। ੬009 ੧3101500੫੧)601੧.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾਂ 


ਅਧਯਾਯ ; 
(ਦਸਮਗੁਰ ਮੰਗਲ। ਉਬਾਰੇ ਖਾਨ”'!?, ਅਦ੍ਹਮਾਨ) 
ਦੋਹਰਾ 
ਗੁਰੁ ਗੋਬਿੰਦ ਸਿੰਘ ਸਿਮਰ ਨਿਤ ਅਪਰਾਂ ਨ ਜਾਂਹਿ ਸਮਾਨ। 
ਜਿਯਤ ਰਾਜ ਸੁਖ ਸਰਬਦਾ? ਮਰਤਿ ਮੁਕਤਿ ਦੇ ਦਾਨਿ॥੧॥ 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਸੀ ਅੰਗਦ ਸੁਨਿ ਕਥਾ ਮਹਾਂਨਾ । ਮਾਲੋ ਮੀਤ ਹੁਤੋ ਇਕ ਖਾਨਾ। 

ਸੋ ਜਬ ਮਿਲਨ ਹੇਤ ਢਿਗ ਆਵਾ । ਕਰਕੈ ਹਰਖ “ਸਲਾਮ” ਅਲਾਵਾ॥੨॥ 


ਬੈਠਯੋ ਨਿਕਟ ਧਰੈ ਅਨੁਰਾਗਾ । ਤਬ ਗੁਰ ਕੇ ਗੁਨ ਗਾਵਨ ਲਾਗਾ। 
“ਸੁਨਹੁ ਉਬਾਰੇ ਖਾੰ ਜੁ ਖੁਦਾਇ । ਨਾਨਕ ਨਾਮ ਕਹਾਯੋ ਆਇ॥੩॥ 


ਜਿਹ ਗੁਨ ਨਾਗਰਾਜ? ਨਿਤ ਗਾਵਤ ।' ਤੱਦਪਿ ਨਹੀਂ ਪਾਰ ਕੋ ਪਾਵਤ । 
ਸੋ ਕੈਸੇ ਮੈਂ' ਮੁਖ ਤੇ ਭਾਖੋਂ। ਸਦਾ ਨਾਮ ਕੋ ਉਰ ਮਹਿ ਰਾਖੋਂ॥੪॥ 


ਤੁਮ ਅਬ ਜਾਹੁ ਦਰਸ ਕੋ ਕਰੀਏ । ਉਰ ਕੋ ਸਰਬ ਭਰਮ ਪਰਹਰੀਏ'। 
ਅਸ ਸੁਨ ਸ੍ਰੀ ਗੁਰ ਕੇਰ ਪ੍ਰਸੰਸੂ । ਤੂਰਨ” ਚਲਯੋ ਖਾਨ ਜਿਸ ਬੰਸੂ ॥੫॥ 


ਆਇ “ਸਲਾਮਾਲੇਕਮ” ਕਰਕੈ । ਬੈਠਯੋ ਨਿਕਟਿ ਹਰਖ ਉਰ ਭਰਕੈ । 
ਕਹਯੋ “ਬਡੋ ਮਤਿ ਹਿੰਦੂ ਤੁਰਕਾਂ । ਉਚਰਹੁ ਤਪਾ ਭੇਦ ਨਿਜ ਉਰ ਕਾ"॥੬॥ 


ਸੀ ਗੁਰ ਭਨਯੋ “ਪਖ ਜੋ ਦੋਊ।ਚਾਰ ਦਿਵਸ ਕੇ ਜਾਨਹੁ ਸੋਊ। 
ਦੇਹ ਮ੍ਰਿਤਕ ਮਾਟੀ£ ਰਲ ਜਾਹਿ। ਮੂਰਖ ਬਾਦਹਿੰ” ਜਨਮ ਗਵਾਹਿਂ॥੭॥ 


5।। 53000 8001 5001 6409 ੧3101500੫੧)60011.60।। 


ਅਧਿਆਇ 41 ਉਬਾਰੇਖ਼ਾਨ ਤੇ ਅਦ੍ਰਹਮਾਨ ਸਿੱਖ ਬਣੇ 


ਅਧਿਆਇ ਇਕਤਾਲੀਵਾਂ 


(ਉਬਾਰੇਖ਼ਾਨ ਅਤੇ ਅਦੁਹਮਾਨ ਦਾ ਮਿਲਾਪ) 


ਦੋਹਰਾ 

ਗੁਰੂ ਗੋਬਿੰਦ ਸਿੰਘ ਜੀ ਨੂੰ ਸਦਾ ਸਿਮਰੋ, ਜਿਨ੍ਹਾਂ ਦੇ ਸਮਾਨ ਹੋਰ' (ਦੂਸਰਾ) ਕੋਈ ਨਹੀਂ' ਹੈ। 
ਜੋ ਜਿਉਂਦਿਆਂ ਨੂੰ ਹਮੇਸ਼ਾ? ਸ੍ਰੇਸ਼ਟ ਸੁੱਖ ਦਿੰਦੇ ਹਨ ਅਤੇ ਮਰਨ ਸਮੇਂ ਮੁਕਤੀ ਦਾ ਦਾਨ ਦਿੰਦੇ 
ਹਨ। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਹੇ ਗੁਰੂ ਅੰਗਦ ਦੇਵ ਜੀਓ! (ਅੱਗੇ ਹੋਰ) ਮਹਾਨ ਕਥਾ ਸੁਣੋਂ । ਮਾਲੋ ਸ਼ੇਖ਼ ਦਾ ਇਕ ਖ਼ਾਨ ਮਿੱਤਰ 
ਸੀ। ਜਦੋ ਉਹ (ਉਸ ਨੂੰ) ਮਿਲਣ ਲਈ ਆਇਆ ਤੇ ਖ਼ੁਸ਼ ਹੋ ਕੇ, ਉਸ ਨੇ ਸਲਾਮ 
ਕੀਤੀ ॥੨॥ 


ਤੇ ਜਦ ਉਹ ਪ੍ਰੇਮ ਧਾਰ ਕੇ ਕੋਲ ਆਣ ਬੈਠਾ ਤਾਂ ਮਾਲੋ ਸ਼ੇਖ਼ ਗੁਰੂ ਜੀ ਦੀ ਉਸਤਤੀ ਕਰਦੇ ਹੋਏ 
ਕਹਿਣ ਲੱਗਾ, “ ਉਬਾਰੇਖ਼ਾਨ! ਸੁਣੋ, ਜੋ ਖ਼ੁਦਾ ਹੈ ਉਹ ਆਇਆ ਹੋਇਆ ਹੈ, ਉਸ ਦਾ ਨਾਮ 
ਨਾਨਕ ਹੈ। ॥੩॥ 


ਸ਼ੇਸ਼ਨਾਗ” ਵੀ ਰੋਜ਼ਾਨਾ ਜਿਸ ਦੇ ਗੁਣ ਗਾਇਨ ਕਰਦਾ ਹੈ ਪਰ ਫੇਰ ਵੀ ਉਹ ਉਸ ਦਾ ਪਾਰ 
ਨਹੀਂ ਪਾ ਸਕਦਾ। ਮੈ ਉਨ੍ਹਾਂ ਦੀ (ਮਹਿਮਾ) ਬਾਰੇ ਮੁੱਖ ਤੋਂ ਕਿਵੇਂ ਦੱਸਾਂ? ਮੈਂ' ਤਾਂ ਉਨ੍ਹਾਂ ਦੇ ਨਾਮ 
ਨੂੰ ਆਪਣੇ ਮਨ ਵਿਚ ਸਦਾ ਲਈ ਵਸਾਇਆ ਹੋਇਆ ਹੈ। ॥੪॥ 


ਤੂੰ ਹੁਣ (ਉਨ੍ਹਾਂ ਦੇ) ਦਰਸ਼ਨ ਕਰਨ ਲਈ ਜਾ ਅਤੇ ਆਪਣੇ ਮਨ ਦੇ ਸਾਰੇ ਭਰਮਾਂ ਨੂੰ ਦੂਰ ਕਰ 
ਲੈ। ” ਇਸ ਤਰਾਂ ਗੁਰੂ ਜੀ ਦੀ ਵਡਿਆਈ ਸੁਣ ਕੇ ਤੁਰੰਤ” ਹੀ ਉਹ (ਉਬਾਰੇਖ਼ਾਨ) ਚੱਲ 
ਪਿਆ, ਜੋ ਬੰਸੂ-ਜਾਤ ਦਾ ਪਠਾਣ ਸੀ। ॥੫॥ 


ਉਹ ਗੁਰੂ ਜੀ ਕੋਲ ਆ ਕੇ “ਸਲਾਮਾਲੇਕਮ” ਕਰਕੇ, ਪਰਸੰਨ ਹੋ ਕੇ ਬੈਠ ਗਿਆ। ਕਹਿਣ 
ਲੱਗਿਆ, “ਹੇ ਤਪਾ ਜੀ! ਹਿੰਦੂ ਮੱਤ ਸ੍ਰੇਸ਼ਟ ਹੈ ਕਿ ਮੁਸਲਮਾਨ”? ਤੁਸੀਂ ਆਪਣੇ ਮਨ ਦੇ 
ਵਿਚਾਰ ਮੁਤਾਬਕ ਇਸ ਦਾ ਭੇਦ ਦੱਸੋ। ॥੬॥ 


ਗੁਰੂ ਜੀ ਨੇ ਫ਼ਰਮਾਇਆ, “ ਇਹ ਦੋਨੋਂ ਪੱਖ ਹੀ ਚੌਹਾਂ-ਦਿਨਾਂ ਦੇ ਪਰਾਹੁਣੇ ਹਨ। ਮਿਰਤਕ- 


ਦੇਹ ਮਿੱਟੀ ਵਿਚ ਰਲ ਜਾਂਦੀ ਹੈ (ਤਾਂ ਕੀ ਹਿੰਦੂ ਤੇ ਕੀ ਮੁਸਲਮਾਨ?) ਮੂਰਖ-ਲੋਕ ਇਸ ਫ਼ਜ਼ੂਲ 
ਦੇ ਝਗੜੇ ਵਿਚ ਹੀ ਆਪਣਾ ਜੀਵਨ ਬਿਅਰਥਾ ਗੁਆ ਲੈਂਦੇ ਹਨ। ॥੭॥ 


5॥। 500 3800 50001 2। ੬0) ”' __।੧0੧੫15॥0੫੧/6081.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਭੂਲੇ ਮਗ ਪਾਵਹਿ' ਨਹੀਂ ਜਾਇ' ਨਿਰੇਪਦਾਂ ਸੋਇ। 
ਸੁਖ ਪ੍ਰਾਪਤਿ ਤਿਨ ਹੋਤ ਹੈ ਮਾਨਤ ਆਇਸੁ” ਜੋਇ॥੮॥ 


ਚੌਪਈ 
ਪਰੇਮ ਭਗਤਿ ਕੀਰਤਿ ਗੁਨ ਗਾਵਤਿ । ਸੋ ਜਗ ਮਹਿ ਨਹਿ ਆਵਤ ਜਾਵਤ । 
ਬੰਦਾ ਹੋਇ ਬੰਦਗੀ ਕਰੈ । ਭੂਖਨ ਨਾਮ ਕੰਠ? ਮਹਿ' ਧਰੈ॥ ੯॥ 


ਬੁਜਰਕ” ਸੰਗਤਿ ਸਮਾਂ ਬਿਤਾਵੈ । ਦਿਲ ਤੇ ਦਾਵਾ ਦੂਰਿ ਗਵਾਵੈ। 
ਸਿਰਜੇ ਇਕਸਮ ਸਿਰਜਨਹਾਰੂ । ਬਾਂਧਹਿਂ' ਦਾਵੇ ਕੂਰ ਗਵਾਰੂ॥੧੦॥ 


ਕਰਤ ਬਾਦ? ਦੋਊ ਖਪਿ ਜਾਇ । ਬਿਨ ਮਗ ਪਾਏ ਨਰਕ ਸਿਧਾਇਂ। 
ਭੁਰਮੇ ਭੂਲੇ ਆਵਹਿ ਜਾਈ । ਸਤਿਗੁਰ ਮਿਲੈ ਤ ਦੇਹਿਂ ਬਤਾਈ”॥੧੧॥ 


ਪਯ 


ਦੋਹਰਾ 
ਸੁਨਤ ਉਬਾਰੇ ਖਾਂਨ ਕੋ ਪ੍ਰੇਮ ਭਯੋ ਮਨ ਆਇ। 
ਕਹੈ “ਤਪਾ ਜੀ! ਚਰਨ ਨਿਜ ਮੋਕੋ ਦਰਸ ਦਿਖਾਇ ॥੧੨॥ 


ਚੌਪਈ 


ਜੈਸਾ ਸ਼੍ਵਨ ਸੁਨਯੋ ਮੈ ਤੁਮਕੋ । ਤੈਸੇ ਦਰਸ ਭਯੋ ਬਿਨ ਗ਼ਮ ਕੋ। 
ਮੋਰ ਮਨੋਰਥ ਪੂਰਹੁ ਸੁਆਮੀ । ਕਰਹੁ ਕ੍ਰਿਤਾਰਥ£ ਅੰਤਰਜਾਮੀ” ॥੧੩॥ 


ਆਸਨ ਕਰ ਅਸੀਨਾੰਂ ਸ੍ਰੀ ਨਾਨਕ । ਸਬ ਸਰੀਰ ਪਰ ਬਸਤ੍ਰ ਸੁ ਤਾਨਕਾੰ। 
ਸੁਨੀ ਬਿਨੈ ਕਰੁਨਾਨਿਧਿ ਜਬਹੀ । ਨਿਜ ਪਗ ਬਹਿਰ ਨਿਕਾਸੇ ਤਬਹੀ॥੧੪॥ 


ਜਿਨ ਕੋ ਮੁਨਿ ਜਨਿ ਧਕਾਨ ਧਰਤ ਹੈਂ । ਸੁਰ ਸੁਰਿੰਦ” ਜਿੰਹ ਨਮੋ ਕਰਤ ਹੈਂ। 
ਸਿਖ ਸੇਵਕ ਜਿਹ ਅਨਿਕ ਉਧਾਰੇ । ਕਵਿ ਤਿਨ ਪਰ ਜਾਵਤ ਬਲਿਹਾਰੇ ॥੧੫॥ 


5॥ 5800੫ 2801 50101 2। ੬00੫? __ ।੫॥0੧&1੨॥0੫੧੪%0180.00%। 


ਅਧਿਆਇ 41 ਉਬਾਰੇਖ਼ਾਨ ਤੇ ਅਦ੍ਰਹਮਾਨ ਸਿੱਖ ਬਣੇ 


ਦੋਹਰਾ 
ਇਨ੍ਹਾਂ ਭੁੱਲਿਆਂ-ਭਟਕਿਆਂ ਨੂੰ ਮਾਰਗ ਨਹੀਂ ਮਿਲਦਾ। ਉਹ ਨਰਕਾਂ” ਵਿਚ ਜਾਂਦੇ ਹਨ। ਉਨ੍ਹਾਂ 
ਲੋਕਾਂ ਨੂੰ ਹੀ ਸੁੱਖ ਪ੍ਰਾਪਤ ਹੋਇਆ ਕਰਦਾ ਹੈ, ਜੋ ਪ੍ਰਭੂ ਦੇ ਹੁਕਮ£ ਨੂੰ ਮੰਨਦੇ ਹਨ। ॥੮॥ 


ਚੌਪਈ 

ਜੋ ਪ੍ਰੇਮਾ-ਭਗਤੀ ਕਰਦੇ ਹੋਏ (ਪ੍ਰਭੂ ਦੇ) ਗੁਣਾਂ ਦਾ ਗਾਇਣ ਕਰਦੇ ਹਨ, ਉਹ ਸੰਸਾਰ ਦੇ 
ਆਵਾਗਵਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦੇ ਹਨ। ਆਦਮੀ ਨੂੰ ਨਾਮ ਰੂਪੀ ਗਹਿਣੇ ਨੂੰ ਗਲੇ” 
ਵਿੱਚ ਧਾਰਨ ਕਰਕੇ (ਕਰਤਾਰ ਦੀ) ਬੰਦਗੀ ਕਰਨੀ ਚਾਹੀਦੀ ਹੈ। ॥੯॥ 


ਚਿੱਤ ਵਿੱਚੋਂ (ਸਾਰੇ) ਦਾਅਵੇ ਮੇਟ ਦੇਵੇ ਤੇ ਆਪਣਾ ਸਮਾਂ ਸੰਤਾਂ" ਦੀ ਸੰਗਤ ਵਿਚ ਬਤੀਤ ਕਰੇ । 
ਉਸ ਕਰਤਾ ਸਿਰਜਣਹਾਰ ਨੇ, ਇਹ ਸਾਰੇ ਜੀਵ ਇੱਕ-ਸਮਾਨ ਹੀ ਬਣਾਏ ਹੋਏ ਹਨ, ਪਰ 
ਮੂਰਖ ਲੋਕ ਝੂਠ ਦੇ ਦਾਅਵੇ ਬੰਨ੍ਹੀ ਫਿਰਦੇ ਹਨ। ॥੧੦॥ 


ਇਹ ਦੋਨੋਂ ਹੀ, ਝਗੜੇ? ਕਰ-ਕਰ ਕੇ ਮਰ ਮੁੱਕ ਜਾਂਦੇ ਹਨ ਤੇ ਬਿਨਾਂ (ਸਹੀ) ਮਾਰਗ ਪ੍ਰਾਪਤ 
ਕੀਤਿਆਂ, ਨਰਕਾਂ ਵਿੱਚ ਜਾ ਪੈਂਦੇ ਹਨ। ਇਸ ਤਰਾਂ ਭਰਮ-ਭੁਲੇਖਿਆਂ ਵਿਚ (ਪਏ ਰਹੇ 
ਕਾਰਨ)ਆਵਾਗਵਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ। ਕੋਈ ਸੱਚਾ ਗੁਰੂ ਮਿਲ ਜਾਵੇ ਤਾਂ ਉਹ 
ਹੀ (ਇਸ ਸੱਚੇ ਰਾਹ ਬਾਬਤ) ਦੱਸ ਦੇਵੇ। ॥੧੧॥ 

ਦੋਹਰਾ 

(ਗੁਰੂ ਜੀ ਦੇ) ਇਹ ਬਚਨ ਸੁਣ ਕੇ, ਪ੍ਰੇਮ ਵਿੱਚ ਉਬਾਰੇਖ਼ਾਨ ਦਾ ਮਨ ਭਰ ਆਇਆ ਤੇ ਉਹ 
ਕਹਿਣ ਲੱਗਾ, “ਹੇ ਤਪਾ ਜੀ! ਮੈਨੂੰ ਆਪਣੇ ਚਰਨਾਂ ਦੀ ਛੂਹ ਪ੍ਰਾਪਤ ਕਰਵਾਵੋ ਜੀ। ॥੧੨॥ 


ਚੌਪਈ ਰ੍ 

ਜਿਸ ਤਰਾਂ ਤੁਹਾਡੇ ਬਾਰੇ ਮੈ ਬਚਨ ਕੰਨੀਂ ਸੁਣੇ ਸਨ, ਵੈਸੇ ਹੀ ਆਪ ਜੀ ਦੇ ਅਨੰਦ-ਸਰੂਪ 
ਦਰਸ਼ਨ ਪਾ ਲਏ ਹਨ। ਹੇ ਮੇਰੇ ਮਾਲਕ! ਹੇ ਘਟ-ਘਟ ਦੀ ਜਾਨਣਹਾਰ! ਮੇਰੇ ਉੱਤੇ ਕਿਰਪਾ£ 
ਕਰੋ । ਮੇਰੀ ਇੱਛਾ ਪੂਰੀ ਕਰੋ। ॥੧੩॥ 


ਗੁਰੂ ਨਾਨਕ ਦੇਵ ਜੀ ਆਸਣ ਲਾਈ ਬੈਠੇ” ਸਨ, ਸਾਰੇ ਸਰੀਰ ਦੁਆਲੇ ਕੱਪੜੇ ਦੀ ਸ਼ੁੱਕਲ£ 
ਮਾਰੀ ਹੋਈ ਸੀ। ਤਾਂ ਦਇਆ ਦੇ ਖ਼ਜ਼ਾਨੇ (ਗੁਰੂ ਜੀ) ਨੇ ਜਿਸ ਵੇਲੇ (ਉਬਾਰੇਖ਼ਾਨ) ਦੀ ਬੇਨਤੀ 
ਸੁਣੀ ਤਾਂ ਉਨ੍ਹਾਂ ਨੇ ਉਸੇ ਵੇਲੇ ਆਪਣੇ ਪੈਰ ਬਾਹਰ ਕੱਢ ਲਏ। ॥੧੪॥ 


(ਉਹ ਪਾਵਨ ਚਰਨ-ਕਮਲ) ਜਿਨ੍ਹਾਂ ਦਾ ਰਿਸ਼ੀ-ਮੁਨੀ ਸਾਰੇ ਧਿਆਨ ਧਰਦੇ ਹਨ। ਦੇਵਤੇ ਅਤੇ 
ਇੰਦਰ? ਵੀ ਜਿਨ੍ਹਾਂ ਨੂੰ ਨਮਸਕਾਰਾਂ ਕਰਦੇ ਹਨ। ਜਿਨ੍ਹਾਂ ਨੇ ਕਈ ਸਿੱਖਾਂ-ਸੇਵਕਾਂ ਦਾ ਉਧਾਰ 
ਕੀਤਾ ਹੈ, ਮੈਂ (ਕਵੀ ਸੰਤੋਖ ਸਿੰਘ) ਉਨ੍ਹਾਂ (ਚਰਨਾਂ) ਉੱਤੇ ਬਲਿਹਾਰੇ ਜਾਂਦਾ ਹਾਂ। ॥੧੫॥ 


333 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਮਗਨ ਪ੍ਰੇਮ ਮੈਂ ਹੋਇ ਕਰ ਤਬੈ ਉਬਾਰੇ ਖਾਂਨ । 
ਸਿਰ ਧਰ ਜਾਨਯੋ ਸਫਲ ਨਿਜ ਚਰਨ ਗਹੇ ਨਿਜ ਪਾਂਨ ॥੧੬॥ 


ਚੌਪਈ 
ਲੋਚਨ ਮੁਖ ਪਰ ਨਿਜ ਕਰ ਦੋਊ । ਫੇਰਤਾਂ ਭਾ ਹਰਖਤ ਉਰ ਸੋਊ । 


ਬਾਰ ਬਾਰ ਜੁਗ ਚੂਮਨ£ ਕਰਹੀ । ਮਾਨਹੁ ਮਹਾਂ ਮੋਹ ਕੋ ਦਰਹੀ? ॥੧੭॥ 


ਨਿਜ ਸਰੂਪ ਕੀ ਲਖਤਾ” ਹੋਈ । ਨਾਸਜੇ ਹੁਤੋ ਭਰਮ ਉਰ ਜੋਈ। 
ਧਰ ਕੈ ਸਰਧਾ ਭਯੋ ਨਿਹਾਲਾ।ਭਵ ਬੰਧਨ ਛੂਟੇ ਜਮਜਾਲਾ॥੧੮॥ 


ਭੁਜੰਗ ਛੰਦ 
ਘਟੀ ਚਾਰ ਬੈਸਯੋ ਕਹੈ ਯੌ ਉਬਾਰਾ । “ਭਯੋ ਆਜ ਮੋਕੋ ਮੁਕੰਦੰ> ਦਿਦਾਰਾ । 
ਰਿਦੇ ਸ਼ਾਂਤਿ ਪਾਈ ਗਯੋ ਮੋਹ ਦੂਰੰ । ਦੁਖੰ ਨਾਸ ਕਾਰੀ ਤੁਹੀ ਰੂਪ ਰੂਰੰ ॥੧੯॥ 


ਸੈਯਾ 

ਆਇਸੁ ਦੇਹੁ ਅਥੈ ਮੁਝ ਕੋ ਨਿਜ ਧਾਮ ਕੋ ਜਾਇ ਬਹੋਰ£ ਸੁਆਊਂ । 
ਦੀਨ ਦਇਆਲ ਕਰੋ ਕਰੁਨਾ ਉਰ ਰਾਵਰ ਧਿਆਨ ਨਹੀਂ ਬਿਸਰਾਊਂ । 
ਹੋ ਜਗ ਕੇ ਕਰਤਾ ਹਰਤਾ£, ਨਿਜ ਨਾਮ ਦਿਜੈ ਗਰ ਕੂਖਨ ਪਾਊਂ। 

ਦੇਖ ਦਿਦਾਰ ਨਿਹਾਲ ਭਯੋ ਅਬ ਲੀਏ ਰਜਾਇ ਬਿਨਾ ਨ ਸਿਧਾਊਂ'॥੨੦॥ 


ਭੁਯੰਗ ਪ੍ਰਯਾਤ ਛੰਦ 
ਗੁਰੂ ਜੀ ਕਹਯੋ “ਤਯਾਰ ਹੋਯੋ ਅਹਾਰਾ£ । ਕਰੋ ਖਾਵਨੋ ਫੇਰ ਜੱਯੈ ਉਬਾਰਾ! 
ਨਿਰੰਕਾਰ ਕੀਨੀ ਦਯਾ ਤੋਰ ਹੂੰ ਪੈ । ਬੱਧਯੋ ਬੰਧ ਛੂਟਯੋ, ਤਰਜੋ ਮੋਹ ਹੂੰ ਪੈ”॥੨੧॥ 


ਦੋਹਰਾ 
ਕਹੈ ਉਬਾਰਾ, “ਤਪਾ ਜੀ! ਜਹਿ' ਤਹਿਂ ਸਰਬ ਅਹਾਰ । 
ਜਾਚਕ? ਜਗ ਜਾਚੈ' ਸਰਬ, ਏਕ ਤੁਹੀ ਦਾਤਾਰ ॥੨੨॥ 


5॥ 58000 2800 500/। 2 ੬10੫) __।8੧0੧8੧੨॥॥੨)60੧81.00।। 


ਅਧਿਆਇ 41 ਉਬਾਰੇਖ਼ਾਨ ਤੇ ਅਦ੍ਰਹਮਾਨ ਸਿੱਖ ਬਣੇ 


ਦੋਹਰਾ 
ਤਾਂ ਉਬਾਰੇਖ਼ਾਨ ਨੇ, ਪ੍ਰੇਮ ਵਿਚ ਅਨੰਦਿਤ ਹੋ ਕੇ, ਆਪਣੇ ਹੱਥਾਂ ਨਾਲ ਗੁਰੂ ਜੀ ਦੇ ਚਰਨ ਪਕੜ 
ਲਏ ਤੇ (ਉਸ) ਸਮਝਿਆ ਕਿ ਉਸ ਦਾ ਜੀਵਨ ਸਫਲ ਹੋ ਗਿਆ ਹੈ । ॥੧੬॥ 


ਚੌਪਈ 
ਉਸ ਨੇ ਆਪਣੇ ਦੋਨੋਂ ਹੱਥਾਂ ਨੂੰ ਮੁੱਖ ਤੇ ਅੱਖਾਂ ਉੱਤੇ ਫੇਰਿਆ' ਤਾਂ ਖੁਸ਼ੀ ਮਿਲੀ ਤੇ ਉਹ ਵਾਰ-ਵਾਰ 
ਦੋਨਾਂ (ਹੱਥਾਂ) ਨੂੰ ਚੁੰਮੀ? ਜਾਵੇ, ਜਾਣੋ ਉਹ ਮਹਾਂ ਮੋਹ ਨੂੰ ਦਲ” (ਨਸ਼ਟ ਕਰ) ਰਿਹਾ ਸੀ ॥੧੭॥ 


ਉਸ ਨੂੰ (ਖਾਨ ਨੂੰ) ਆਪਣੇ ਸਰੂਪ ਦੀ ਸੋਝੀ” ਹੋ ਗਈ ਸੀ। ਉਸ ਦੇ ਚਿੱਤ ਵਿੱਚੋਂ ਸਾਰੇ ਭਰਮ- 
ਭੂਲੇਖੇ ਜਾਂਦੇ ਰਹੇ ਸਨ। ਉਹ ਗੁਰੂ ਜੀ ਉੱਪਰ ਸ਼ਰਧਾ ਧਾਰਨ ਕਰਕੇ ਨਿਹਾਲ ਹੋ ਗਿਆ ਸੀ। 
ਉਸ ਦੇ ਸਾਰੇ ਜਗਤ ਦੇ ਬੰਧਨ ਅਤੇ ਜਮਾਂ ਦੇ ਜਾਲ ਦੇ ਭੈਅ ਖ਼ਤਮ ਹੋ ਗਏ ਸਨ। ॥੧੮॥ 


ਭੁਜੰਗ ਛੰਦ 

ਚਾਰ ਘੜੀ ਬੈਠਣ ਪਿੱਛੋਂ ਉਬਾਰੇਖ਼ਾਨ ਕਹਿਣ ਲੱਗਾ, “ਅੱਜ ਮੈਨੂੰ ਮੁਕਤੀ ਦੇ ਦਾਤੇ” ਦੇ ਦੀਦਾਰ 
ਹੋ ਗਏ ਹਨ। ਮੇਰੇ ਸਾਰੇ ਮੋਹ ਨਸ਼ਟ ਹੋ ਗਏ ਹਨ ਤੇ ਮਨ ਨੇ ਸ਼ਾਂਤੀ ਪਾ ਲਈ ਹੈ। ਹੇ ਸੁੰਦਰ 
ਰੂਪ ਵਾਲੇ! ਦੁੱਖਾਂ ਦਾ ਨਾਸ਼ ਕਰਨ ਵਾਲਾ ਤੂੰ ਹੀ ਹੈਂ ॥੧੯॥ 

ਸਵੱਯਾ 

ਹੇ ਗੁਰੂ ਜੀਓ! ਮੈਨੂੰ ਹੁਣ ਆਪਣੇ ਘਰ ਜਾਣ ਦੀ ਆਗਿਆ ਦੇਵੋ ਤੇ ਮੈਂ ਫੇਰ£ ਦੁਬਾਰਾ 
ਆਵਾਂਗਾ।ਹੇ ਗ਼ਰੀਬਾਂ ਉੱਤੇ ਦਇਆ ਕਰਨ ਵਾਲੇ (ਗੁਰੂ ਜੀਓ)! ਮੇਰੇ ਉੱਤੇ ਕਿਰਪਾ ਕਰੋ, ਮੈੱ 
ਮਨ ਵਿਚੋਂ ਆਪ ਜੀ ਦੇ ਧਿਆਨ ਨੂੰ ਕਦੇ ਵੀ ਨਾ ਵਿਸਾਰਾਂ। ਤੁਸੀਂ ਸੰਸਾਰ ਦੇ ਰਚਣਹਾਰੇ ਹੋ 
ਤੇ ਨਾਸ਼-ਕਰਨਾੰਂ ਵਾਲੇ ਹੋ। ਮੈਨੂੰ ਆਪਣਾ ਨਾਮ ਦਿਉ, ਜਿਸ ਨੂੰ ਗਹਿਣਾ ਬਣਾ ਕੇ ਮੈਂ ਗਲ 
ਵਿੱਚ ਪਾ ਲਵਾਂ। ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਹਾਂ। ਹੁਣ ਮੈਂ ਆਪ ਜੀ ਦੀ 
ਆਗਿਆ ਲਏ ਬਿਨਾਂ ਨਹੀਂ ਜਾਵਾਂਗਾ। ” ॥੨੦॥ 


ਭੁਜੰਗ ਪੁਯਾਤ ਛੰਦ 

ਗੁਰੂ ਜੀ ਨੇ (ਉਸ ਨੂੰ) ਕਿਹਾ, “ਭੋਜਨਦੈ ਤਿਆਰ ਹੈ, ਖਾ ਲਵੋ, ਉਬਾਰੇਖਾਨ ਜੀ ਫੇਰ ਚਲੇ 
ਜਾਣਾ। ਪਰਮਾਤਮਾ ਨੇ ਤੇਰੇ ਉੱਪਰ ਦਇਆ ਕਰ ਦਿੱਤੀ ਹੈ। ਸਾਰੇ ਬੰਧਨਾਂ ਤੋਂ' ਤੇਰਾ 
ਛੁਟਕਾਰਾ ਹੋ ਗਿਆ ਤੇ ਤੂੰ ਮੋਹ ਨੂੰ ਵੀ ਪਾਰ ਕਰ ਲਿਆ ਹੈ। ॥੨੧॥ 


ਖਅ 


ਦੋਹਰਾ 
ਉਬਾਰੇਖ਼ਾਨ ਨੇ ਕਿਹਾ, “ ਹੇ ਤਪਾ ਜੀ! ਸਭ ਥਾਂਈ' ਤੁਹਾਡਾ ਹੀ ਭੋਜਨ ਹੈ। ਇਹ ਸਾਰਾ 
ਸੰਸਾਰ ਮੰਗਤਾ? ਹੈ (ਬੱਸ) ਤੂੰ ਹੀ ਇਕ (ਸਾਰਿਆਂ ਨੂੰ) ਭੋਜਨ ਦੇਣ ਵਾਲਾ ਹੈਂ। ॥੨੨॥ 


5। 58000 3800 5010 ਹ। ੬0) _”₹ ।੧80੧0੧1੨॥॥੫੧)60111.0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤੋਟਕ ਛੰਦ 
ਅਬ ਆਇਸੁ ਦੇਹੁ ਚਲੈਂ ਸਦਨਾ । ਪੁਨਿ ਤੂਰਨ ਆਨ ਪਿਖੋਂ ਬਦਨਾ' । 
ਕਹਿ ਲੀਨ ਖੁਸ਼ੀ ਨਿਜ ਧਾਮ ਗਯੋ_। ਉਰ ਸ੍ਰੀ ਗੁਰ ਕੋ ਜਸੁ ਧਾਰ ਲਯੋ ॥੨੩॥ 


ਏਕ ਫਕੀਰ ਸੁ ਆੰਦ੍ਰਹਮਾਨ ਮਿਲਿਓ ਤਿਹ ਕੋ ਤਬ ਜਾਇ ਉਬਾਰਾ। 

ਹੈ ਜਿਸ ਕੀ ਜਗ ਮੈਂ ਮਨਤਾ' ਬਹੁ,ਜਾਇ ਸਮੀਪ “ਸਲਾਮ”ਉਚਾਰਾ। 

ਸ੍ਰੀ ਗੁਰ ਕੇ ਗੁਨ ਭਾਖਤ ਭਾ ਪੁਨਿ “ਬੀਚ ਕਲੀ£ ਪ੍ਰਗਟਿਓ ਅਵਤਾਰਾ। 
ਜਾਹਿੰ ਦਿਦਾਰ ਅਘੀ£ ਗਤਿ” ਪਾਵਹਿ ਜੈਸੇ ਸੁਨਯੋ ਹਮ ਤੈਸੋ ਨਿਹਾਰਾ”॥੨੪॥ 


ਤੋਟਕ ਛੰਦ 
ਸੁਨਕੈ ਗੁਨ ਸ਼ੇਖ਼ ਸੁ ਕ੍ਰੋਧ ਭਯੋ । ਜਸ ਸ੍ਰੀ ਗੁਰ ਬੰਨ੍ਹਿ ਤਪਾਇ ਦਯੋ। 
ਬਿਰਹੀ£ ਜਿਵ ਜੌਨ੍ਹੰ£ ਦੁਖਾਤੁਰ ਕੋ । ਧਰ ਈਰਖ ਕੋ ਬਚ ਬੋਲਤ ਸੋ॥੨੫॥ 


ਸੋਰਠਾ 
“ਕੋ ਹੈ ਹਿੰਦੁ ਪਲੀਤ” ਜਿਸ ਕੇ ਗੁਨ ਤੂੰ ਕਹਤਿ ਹੈ । 
ਭਯੋ ਜਾਂਹਿ ਕੋ ਮੀਤ ਹੋ' ਸੁ ਉਠਾਵੋਂ ਦੂਰ ਕਰ” ॥੨੬॥ 


ਭੁਜੰਗ ਪ੍ਰਯਾਤ ਛੰਦ 
ਉਬਾਰਾ ਕਹੈ “ਕਾਹਿ ਦੇਵੋ ਉਠਾਈ । ਧਰੀ ਦੇਹ ਅੱਲਾਹ ਪਾਕ ਬਨਾਈ। 
ਬਿਲੋਕੌਂ-ਨ ਕੋਊ ਜੁ ਤਾਂਕੇ ਸਮਾਨੰ । ਤਿਸੈ ਤੂੰ ਉਠਾਵੈ ਨ ਜਾਨੈ ਅਜਾਨੰ”$॥੨੭॥ 


ਨਰਾਜ ਛੰਦ 

ਜੁ ਸ਼ਾਹ ਅਦ੍ਮਾਨ ਫੇਰ ਬੈਨ ਕੋ ਬਖਾਨਿਆ। 

“ਅਜਾਨ ਮੂਢ ਮੱਤਿ ਤੂੰ ਜਿ ਹਿੰਦੁ ਕੋ ਪ੍ਰਮਾਨਿਆ। 
ਖੁਦਾਇ ਸੋ ਬਨਾਇਕੈ ਸੁਨਾਇਂ' ਪਾਸ ਮੋਰਿਆ। 

ਸੁਨੇ ਸੁ ਹਾਸ ਆਵਈ ਅਮਾਨ? ਵਾਕ ਤੋਰਿਆ॥੨੮॥ 


5।। 53000 38001 50101 ਹ। ੬0੫9 ਦੀ ੧3101500੫੧)60011.60।। 


ਅਧਿਆਇ 41 ਉਬਾਰੇਖ਼ਾਨ ਤੇ ਅਦ੍ਰਹਮਾਨ ਸਿੱਖ ਬਣੇ 


(ਹੇ ਗੁਰੂ ਜੀ)! ਹੁਣ ਮੈਨੂੰ ਘਰ ਜਾਣ ਲਈ ਆਗਿਆ ਦਿਓ।ਫੇਰ ਮੈ' ਤੁਹਾਡੇ ਦਰਸ਼ਨ ਕਰਨ 
ਲਈ ਛੇਤੀ ਹੀ (ਵਾਪਸ) ਆਵਾਂਗਾ। (ਇਹ) ਕਹਿੰਦੇ ਹੋਏ (ਉਹ) ਖੁਸ਼ੀ ਲੈ ਕੇ ਆਪਣੇ ਘਰ ਨੂੰ 
ਚਲਾ ਗਿਆ। ਉਸ ਨੇ ਆਪਣੇ ਮਨ ਵਿਚ ਗੁਰੂ ਜੀ ਦੀ ਕੀਰਤੀ ਨੂੰ ਵਸਾ ਲਿਆ ਸੀ। ॥੨੩॥ 


ਸਵੱਯਾ 

ਇਕ ਫ਼ਕੀਰ “ਅਦ੍ਰਹਮਾਨ” (ਅਬਦੁਲ ਰਹਿਮਾਨ) ਸੀ। ਉਬਾਰੇਖ਼ਾਨ ਓਦੋਂ ਜਾ ਕੇ, ਉਸ ਨੂੰ 
ਮਿਲਿਆ। ਉਸ ਦੀ ਜੱਗ ਵਿਚ ਬਹੁਤ ਮੰਨਤਾਂ ਸੀ। ਉਬਾਰੇਖ਼ਾਨ ਨੇ ਕੋਲ ਜਾ ਕੇ ਉਸ ਨੂੰ ਸਲਾਮ 
ਕੀਤੀ ਤੇ ਫਿਰ ਗੁਰੂ (ਨਾਨਕ ਦੇਵ) ਜੀ ਦੀ ਉਸਤਤੀ ਕਰਨ ਲੱਗਿਆ, “ਕਲਜੁਗ? ਵਿਚ ਇੱਕ 
ਅਵਤਾਰ ਹੋਇਆ ਹੈ, ਜਿਸ ਦੇ ਦਰਸ਼ਨ ਕਰਕੇ ਪਾਪੀ? (ਬੰਦੇ) ਵੀ ਮੁਕਤੀ? ਪ੍ਰਾਪਤ ਕਰ ਲੈਂਦੇ 
ਹਨ। ਮੈਂ ਤਾਂ ਜੈਸਾ ਸੁਣਿਆ ਸੀ, ਉਹੋ ਜਿਹਾ ਹੀ ਵੇਖ ਲਿਆ ਹੈ।” ॥੨੪॥ 


ਤੋਟਕ ਛੰਦ 

ਗੁਰੂ ਜੀ ਦੀ ਮਹਿਮਾ ਸੁਣ ਕੇ, ਸ਼ੇਖ਼ (ਅਦ੍ਰਹਮਾਨ) ਨੂੰ ਗੁੱਸਾ ਚੜ੍ਹ ਗਿਆ । (ਉਸ ਨੂੰ) ਗੁਰੂ 
ਜੀ ਦੇ ਜੱਸ (ਰੂਪੀ) ਅਗਨੀ ਨੇ ਤਪਾ ਦਿੱਤਾ ਸੀ, ਜਿਵੇ ਦੁਖੀ ਸ਼ਿਰਹਣੀ? ਨੂੰ ਚਾਂਦਨੀਓ 
ਤਪਾਉਂਦੀ ਹੈ। ਉਹ ਆਪਣੇ ਅੰਦਰ ਈਰਖਾ ਰੱਖਦਾ ਹੋਇਆ ਆਖਣ ਲੱਗਾ ॥੨੫॥ 
ਸੋਰਠਾ 

“ਜਿਸ ਦੇ ਤੂੰ ਗੁਣ ਗਾਈ ਜਾਂਦਾ ਹੈ', ਉਹ ਅਪਵਿੱਤਰ” ਹਿੰਦੂ ਕੌਣ ਹੈ? ਜਿਸ ਦਾ ਤੂੰ ਮਿੱਤਰ 
ਬਣਿਆ ਫਿਰਦਾ ਹੈ', ਮੈ ਉਸ ਨੂੰ ਉਥੋਂ ਉਠਾ ਕੇ ਪਰ੍ਹੇ ਸੁੱਟ ਦੇਵਾਂਗਾ। ॥੨੬॥ 


ਭੁਜੰਗ ਪ੍ਰਯਾਤ ਛੰਦ 

ਉਬਾਰੇਖ਼ਾਨ ਨੇ ਆਖਿਆ, “ (ਤੂੰ) ਉਸ ਨੂੰ ਕਿਵੇਂ ਉਠਾ ਦੇਵੇਂਗਾ? ਉਹ ਤਾਂ ਪਵਿੱਤਰ ਖ਼ੁਦਾ 
ਨੇ ਖ਼ੁਦ ਹੀ ਦੇਹੀ ਧਾਰਨ ਕੀਤੀ ਹੋਈ ਹੈ। ਮੈ ਤਾਂ ਉਸ ਦੇ ਬਰਾਬਰ ਦਾ ਹੋਰ ਕਿਸੇ ਨੂੰ ਨਹੀਂ 
ਵੈਖਦਾ। ਤੂੰ ਉਸ ਨੂੰ ਉਠਾਉਣਾ ਚਾਹੁੰਦਾ ਹੈਂ? ਹੇ ਅਣਜਾਣ ਮਨੁੱਖ ! (ਤੈਨੂੰ ਅਸਲ ਵਿਚ ਉਸ 
ਦਾ) ਪਤਾ ਨਹੀਂ।” ॥੨੭॥ 


ਨਾਰਾਜ ਛੰਦ 

ਜੋ ਸ਼ਾਹ ਅਦ੍ਰਹਮਾਨ ਸੀ, (ਉਸ ਨੇ) ਫਿਰ ਕਿਹਾ, “ਹੇ ਅਗਿਆਨੀ ! (ਤੇਰੀ) ਮੂਰਖ-ਮੱਤੀ ਹੈ, 
ਜਿਸ ਨੇ ਹਿੰਦੂ ਨੂੰ ਉੱਚਾ ਮੰਨਿਆ ਹੈ। ਮੇਰੇ ਕੋਲ, ਉਸ ਨੂੰ ਖੁਦਾ ਬਣਾ ਕੇ ਦੱਸਿਆ ਹੈ। ਮੈਨੂੰ 
ਤਾਂ ਸੁਣ ਕੇ ਹਾਸਾ ਆਉਂਦਾ ਹੈ ਕਿਉਕਿ ਤੇਰੀ ਗੱਲ ਨਾ-ਮੰਨਣ ਯੋਗ? ਹੈ ॥੨੮॥ 


337 


5।। 53000 38001 50101 । ੬049 ੧3101500੫੧)6011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਉਠਾਇ ਦੂਰ ਮੈਂ ਕਰੋ' ਬਿਲੋਕ ਆਪ ਲੀਜੀਏ । ਇਤੀ ਤਰੀਫ ਹਿੰਦੁ ਕੀ ਬਹੋਰ ਨਾ ਭਨੀਜੀਏ । 
ਇਮਾਨ ਤਿਆਗ ਆਪਨੋ ਕੁਬੋਲ ਬੋਲ ਤੈਂ ਕਹੇ।ਨ ਔਰ ਪਾਸ ਭਾਖਿਯੇ ਰਜ਼ਾਇ ਮਾਨ ਮੋ ਅਹੇ`॥੨੯॥ 


ਦੋਹਰਾ 
ਬੈਨ ਉਬਾਰੇਖਾਂ ਕਹਜੋ “ਹਿੰਦੂ ਤੁਰਕ ਨ ਸੋਇ। 
ਕਿਸਹਿ ਉਠਾਵਹੁ ਸ਼ੇਖ਼ ਜੀ! ਆਪ ਖੁਦਾਇ ਜਿ ਹੋਇ॥੩੦॥ 


ਚੌਪਈ ਰ੍ 
ਕਰਕੈ ਸਮਝ ਆਪ ਮਨ ਮਾਂਹੀ' । ਬੋਲਹੁ ਬਚਨ ਅਪਰ ਜਿਉਂ ਨਾਹੀਂ । 
ਲੱਜਤ' ਹੋਵਹੁ ਗੇ ਪਸ਼ਚਾਤੀ£ । ਮਿਲਹਿ' ਜਬਹਿ ਨਹਿ ਆਵਹਿ ਬਾਤੀ॥ ੩੧॥ 


ਨਿਜ ਸਮ ਹੋਇ ਜਿ ਮਤਸਰ£? ਕੀਜੈ । ਬਡਾ ਹੋਇ ਤੌ ਬਿਨੈ ਭਨੀਜੈ । 
ਭਲੀ ਬਾਤ ਇਸ ਬਿਧਿ ਮਨ ਜਾਨ” । ਅਸ ਕਹਿ ਤੂਸ਼ਨ ਕੀਨੀ ਖਾਂਲ ॥੩੨॥ 


ਦੋਹਰਾ 
ਰਿਸ ਸੋਂ ਰਿਦਾ ਜਰਾਵਈ“ ਚਲੈ ਨ ਤਿਹ ਬਸ ਕੋਇ । 
ਸ਼ੀ ਗੁਰ ਕੀ ਉਸਤਤਿ ਅਧਿਕ ਜਰੀ ਜਾਇ ਨਹਿ ਸੋਇ'॥੩੩॥ 


ਚੌਪਈ 


ਨਿਜ ਘਰ ਰਹਯੋ ਉਬਾਰੇ ਖਾਂਨਾ । ਅੰਨ ਖਾਇ ਨਿਸ ਕਿਯ ਗੂਜ਼ਰਾਨਾ। 
ਭੋਰ ਭਈ ਤੇ ਭਯੋ ਤਯਾਰੂ । ਖੋੜਸ ਗਜ” ਲੇ ਅੰਬਰਚਾਰੂ ॥੩੪ ॥ 


ਅਹੈ ਬਾਫਤਾ£ ਜੋ ਬਹੁ ਮੋਲਾ । ਗਮਨਯੋ ਗੁਰ ਢਿਗ ਰਿਦੇ ਅਮੋਲਾ। 
ਜਾਇ ਅਗਾਰੀ ਧਰਕੈ ਸੋਊ । ਹਾਥਨ ਬਿੰਖੈ ਗਹੇ ਪਗ ਦੋਊ ॥੩੫॥ 


ਦੀਨ ਹੋਇ ਕਰ ਗ੍ਰੀਵਾਂੰ ਨਿਵਾਈ । ਪਦ ਕੀ ਰਜ£ ਨਿਜ ਮਸਤਕ ਲਾਈ। 
ਸਰਬ ਬਦਨ ਪਰ ਪੁਨ ਕਰ ਫੇਰਤ । ਸਨਮੁਖਿ ਬੈਠ ਦਰਸ ਕੋ ਹੇਰਤ ।੩੬। 


5॥ 5800੫ 2800(5010। ] €0੫9 __।੧੧੧08੧੨॥0੫੧੪6081.60। 


ਅਧਿਆਇ 41 ਉਬਾਰੇਖ਼ਾਨ ਤੇ ਅਦ੍ਰਹਮਾਨ ਸਿੱਖ ਬਣੇ 


ਤੂੰ ਦੇਖ ਲਵੀਂ, ਮੈਂ' ਉਸ ਨੂੰ ਦੂਰ ਕਰਕੇ (ਹੀ) ਹਟਾਂਗਾ। (ਕਿਸੇ) ਹਿੰਦੂ ਦੀ, ਇੰਨੀ ਤਾਰੀਫ 
ਅੱਗੇ ਤੋਂ ਨਾ ਕਰੀ'। ਤੂੰ ਆਪਣਾ ਇਮਾਨ ਤਿਆਗ ਕੇ, ਮੰਦੇ ਬਚਨ ਬੋਲੇ ਹਨ। (ਅੱਗੇ ਤੋਂ) 
ਹੋਰ ਕਿਸੇ ਕੋਲ ਇਹ ਗੱਲ ਨਾ ਕਰੀਂ, ਤੂੰ (ਇਹ) ਮੇਰਾ ਹੁਕਮ ਮੰਨ। ” ॥੨੯॥ 


ਦੋਹਰਾ 
ਉਬਾਰੇਖ਼ਾਨ ਨੇ ਆਖਿਆ, “ ਉਹ ਨਾ ਹਿੰਦੂ ਹੈ, ਨਾ ਮੁਸਲਮਾਨ ਹੈ। ਹੇ ਸ਼ੇਖ ਜੀ! (ਤੁਸੀਂ) 
ਕਿਸ ਨੂੰ ਚੁੱਕਣਾ ਚਾਹੁੰਦੇ ਹੋ ਜੇ ਆਪ ਹੀ ਖ਼ੁਦਾ ਹੈ। ॥੩੦॥ 


ਚੌਪਈ 

ਤੁਸੀਂ ਆਪਣੇ ਮਨ ਨਾਲ ਚੰਗੀ ਤਰਾਂ ਸਮਝ ਕੇ ਬਚਨ ਕਰੋ, ਉਹ ਹੋਰਨਾਂ ਵਰਗਾ (ਗੁਰੂ) ਨਹੀਂ 
ਹੈ। ਮਗਰੋ? ਸ਼ਰਮਿੰਦੇ” ਹੋਵੋਗੇ। ਜਦ ਉਨ੍ਹਾਂ ਨੂੰ ਮਿਲਦੇ ਹਾਂ ਤਾਂ ਗੱਲ ਨਹੀਂ' 
ਆਉਂਦੀ। ॥੩੧॥ 


ਜੇਕਰ ਆਪਣੇ ਬਰਾਬਰ ਦਾ ਹੋਵੇ ਤਾਂ ਹੀ ਈਰਖਾ? ਕਰੋ। ਵੱਡਾ ਹੋਵੇ ਤਾਂ ਬੇਨਤੀ ਹੀ ਕਰੋ। 
ਆਪਣੇ ਮਨ ਵਿੱਚ ਇਹ ਗੱਲ ਚੰਗੀ ਤਰਾਂ ਨਾਲ ਜਾਣ ਲਵੋ । ” ਇਸ ਤਰਾਂ ਕਹਿ ਕੇ ਉਬਾਰੇਖ਼ਾਨ 
ਚੁੱਪ ਕਰ ਗਿਆ। ॥੩੨॥ 


ਦੋਹਰਾ 
(ਉਹ) ਗੁੱਸੇ ਨਾਲ ਹਿਰਦੇ ਨੂੰ ਸਾੜੀ” ਜਾਂਦਾ ਸੀ ਤੇ ਉਸ ਦਾ ਕੋਈ ਵੱਸ ਨਹੀ' ਸੀ ਚੱਲ ਰਿਹਾ। 
ਗੁਰੂ ਜੀ ਦੀ ਇੰਨੀ ਜ਼ਿਆਦਾ ਉਸਤਤੀ ਉਸ ਤੋ ਜਰੀ ਨਹੀਂ ਸੀ ਜਾ ਰਹੀ। ॥੩੩॥ 


ਚੌਪਈ 
__ਉਬਾਰੇਖ਼ਾਨ (ਸਾਰਾ ਦਿਨ) ਆਪਣੇ ਘਰ ਹੀ ਰਿਹਾ, ਅੰਨ-ਪਾਣੀ ਛਕ ਕੇ, ਰਾਤ ਕੱਟੀ ਤੇ 
(ਫਿਰ) ਜਦੋਂ ਦਿਨ ਚੜ੍ਹਿਆ ਤਾਂ ਤਿਆਰ ਹੋਇਆ ਤੇ ਬਹੁਤ ਸੋਹਣਾ ਜਿਹਾ, ਸੋਲਾਂ ਗਜ਼ 
ਕੱਪੜਾ ਲਿਆ। ॥੩੪॥ 


ਬਹੁਤ ਹੀ ਕੀਮਤੀ ਤੇ ਸੁੰਦਰ ਰੇਸ਼ਮੀ£ ਕੱਪੜਾ ਲੈ ਕੇ ਉਹ ਗੁਰੂ ਜੀ ਵੱਲ ਬੜੇ ਧੀਰਜ ਨਾਲ 
ਚੱਲ ਪਿਆ। ਕੱਪੜਾ ਗੁਰੂ ਜੀ ਅੱਗੇ ਭੇਟਾ ਕਰਕੇ ਉਸ ਨੇ, ਆਪਣੇ ਦੋਨਾਂ ਹੱਥਾਂ ਨਾਲ ਗੁਰੂ 
ਜੀ ਦੇ ਚਰਨ ਫੜ ਲਏ। ॥੩੫॥ 


ਉਸ ਨੇ ਬਹੁਤ ਹੀ ਨਿਮਰ ਹੋ ਕੇ, ਆਪਣੀ ਗਰਦਨ” (ਗੁਰੂ ਜੀ ਅੱਗੇ) ਨਿਵਾ ਦਿੱਤੀ ਅਤੇ ਗੁਰੂ 


ਜੀ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉੱਤੇ ਲਾ ਲਈ। ਫਿਰ ਆਪਣੇ ਸਾਰੇ ਮੁੱਖ ਉੱਪਰ ਹੱਥ 
ਫੇਰਨ ਮਗਰੋਂ, ਉਹ ਗੁਰੂ ਜੀ-ਦੇ ਸਾਹਮਣੇ ਬੈਠ ਕੇ, ਗੁਰੂ ਜੀ ਦੇ ਦੀਦਾਰ ਕਰਨ ਲੱਗਾ। ॥੩੬॥ 


5।। 53000 8000 50101 ਹ। ੬0) 2੨2? _ ।੧੧80011ਇ॥0੫੧6018।.60।। 
ਦਰ 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਸ੍ਰੀ ਗੁਰ ਬੋਲੇ “ਖਾਨ ਜੀ! ਕਰਹੀ ਭਲਾ ਖੁਦਾਇ। 
ਨਾਮ ਦਾਨ ਬਖਸ਼ਹਿ ਤੁਮਹਿ' ਮੋਹ ਮਨੋਜਾਂ ਮਿਟਾਇ॥ ੩੭॥ 


ਚੌਪਈ 
ਹਮ ਕੋ ਉਚਿਤ ਨ ਐਸੇ ਚੀਰਾ£ । ਨ੍ਰਿਪ ਪਹਿਰੈਂ,ਹਮ ਅਹੈ' ਫਕੀਰਾ। 
ਪਹੁੰਚਯੋ ਹਮੈਂ ਜੁ ਆਨਯੋ ਤੋਹੀ । ਅਸ ਪੋਸ਼ਸ਼ ਭੂਪਤਿ” ਕੋ ਸੋਹੀ॥ ੩੮॥ 


ਭਯੋ ਸੰਪੂਰਨ ਤੁਮ ਕੋ ਭਾਇ । ਬਖਸ਼ ਲਏ ਹੋ ਆਪ ਖੁਦਾਇ`। 
ਇਉਂ ਸੁਨਿ ਬੋਲਯੋ ਤਬੈ ਉਬਾਰਾ” । “ਬਖਸ਼ੋ ਕਿਧੌਂ' ਚਹੋ ਤੁਮ ਮਾਰਾ॥੩੯॥ 


ਜੇ ਬਖਸ਼ਹੁ ਤੋ ਤਨ ਪਰ ਲੀਜੈ । ਮਾਰਤ ਮੋਹਿ ਜਿ ਫੇਰਨ? ਕੀਜੈ” 
ਦੇਖਯੋ ਜਬੈ ਪ੍ਰੇਮ ਅਧਿਕਾਯਾ । ਕਰ ਆਇਸੁ ਇਕ ਦਾਸ ਪਠਾਯਾ॥੪੦॥ 


'ਆਨਹੁ ਸੀਵਨਹਾਰ£ ਬੁਲਾਈ । ਜਿਸ ਬਿਧਿ ਹੋਇ ਖ਼ਾਨ ਹਰਖਾਈ। 
ਕਰਨ ਉਚਿਤ ਹੈ ਭਾਉ ਸੰਪੂਰਨ”। ਗਯੋ ਸਿੱਖਿ ਸੋ ਆਨਯੋ ਤੂਰਨ॥੪੧॥ 


ਦੀਨ ਸੁ ਬਸਤਰ ਤਾਂਕੇ ਆਗੂ । ਸੀਵਨਹਾਰ ਮਿਨਨੰ” ਤਬ ਲਾਗੂ । 
ਬਹੁ ਸੂਖਮ ਜਿਹ ਸੂਤ ਸੁਹਾਵਹਿ। ਸੈ ਮੈਂ ਸੋਲਾਸਯਾ£' 24 ਕਹਾਵਹਿ॥੪੨॥ 


ਦੋਹਰਾ 
'ਜੋ ਤੁਮ ਭਾਖੋ ਤਪਾ ਜੀ ਤੈਸੋ ਰੁਚਿਰ ਬਨਾਇੰ”। 
“ਦੋਇ ਬਨੈ ਸੰਬਜਾਨ£ ਇਸ” ਸ੍ਰੀ ਗੁਰ ਦਏ ਬਤਾਇ ॥੪੩॥ 


ਚੌਪਈ 
ਮਾਨ ਬਚਨ ਤਬ ਸੀਵਨਹਾਰਾ । ਦੂਰੈ ਸੰਬਜਾਨ ਬਨਾਏ ਚਾਰਾ। 
ਤਨ ਪਰ ਪੁਨਿ ਸ੍ਰੀ ਨਾਨਕ ਲੀਨੋ।ਜਿਨ ਬਹੁ ਦਾਸਨ? ਕੋ ਗਤਿ ਦੀਨੋ॥੪੪॥ 


5।। 53000 8001 5001 ਗ 04 24 ॥810115॥00/60118.60।। 


ਅਧਿਆਇ 41 ਉਬਾਰੇਖ਼ਾਨ ਤੇ ਅਦ੍ਰਹਮਾਨ ਸਿੱਖ ਬਣੇ 


ਦੋਹਰਾ 
ਗੁਰੂ ਜੀ ਨੇ (ਆਸ਼ੀਰਵਾਦ ਦਿੰਦੇ ਹੋਏ) ਆਖਿਆ, ਹੇ ਉਬਾਰੇਖ਼ਾਨ ਜੀ! ਖ਼ੁਦਾ ਤੇਰਾ ਭਲਾ 
ਕਰੇਗਾ। ਤੈਨੂੰ ਨਾਮ ਬਖ਼ਸ਼ੇ ਅਤੇ ਮੋਹ, ਕਾਮ' (ਮਾੜੇ ਕਰਮਾਂ) ਨੂੰ ਦੂਰ ਕਰੇ। ॥੩੭॥ 


ਚੌਪਈ 

ਸਾਡੇ ਵਾਸਤੇ ਇਹੋ-ਜਿਹੇ ਕੱਪੜੇ? ਮੁਨਾਸਿਬ ਨਹੀਂ ਹਨ। ਅਸੀਂ ਤਾਂ ਫ਼ਕੀਰ (ਲੋਕ) ਹੋਏ, ਇਹ 
ਤਾਂ ਰਾਜਿਆਂ ਦੇ ਪਹਿਨਣ ਵਾਲੇ ਹਨ। ਜੋ ਕੁਝ ਤੂੰ ਲਿਆਂਦਾ ਹੈ (ਸਮਝ ਲੈ) ਤੇਰਾ ਸਾਡੇ ਕੋਲ 
ਪਹੁੰਚ ਗਿਆ ਹੈ। ਇਸ ਤਰਾਂ ਦੀਆਂ ਪੁਸ਼ਾਕਾਂ ਤਾਂ ਰਾਜਿਆਂ” ਨੂੰ ਹੀ ਸੋਭਦੀਆਂ 
ਹਨ। ॥੩੮॥ 


ਤੇਰੀ ਪ੍ਰੇਮ-ਭਾਵਨਾ ਪੂਰੀ ਹੋ ਗਈ ਹੈ। ਤੇਰੇ ਉੱਪਰ ਖ਼ੁਦਾ ਦੀ ਬਖ਼ਸ਼ਿਸ਼ ਹੋ ਚੁੱਕੀ ਹੈ। ” ਤਾਂ ਇਹ 
ਸੁਣ ਕੇ ਉਬਾਰੇਖ਼ਾਨ” ਕਹਿਣ ਲੱਗਾ, “ਤੁਸੀਂ ਮੈਨੂੰ ਮਾਰ ਰਹੇ ਹੋ ਜਾਂ ਬਖ਼ਸ਼ ਰਹੇ ਹੋ? ॥੩੯॥ 


ਜੇਕਰ ਬਖ਼ਸ਼ ਰਹੇ ਹੋ ਤਾਂ ਸਰੀਰ ਉੱਤੇ ਪਹਿਨ ਲਵੋ। ਜੇ ਮੈਨੂੰ ਮਾਰਨਾ ਹੈ ਤਾਂ ਮੋੜ” ਦਿਓ। ” 
(ਗੁਰੂ ਜੀ ਨੇ) ਜਿਸ ਵੇਲੇ ਉਸ ਨੂੰ ਬਹੁਤ ਹੀ ਪ੍ਰੇਮ ਵਿਚ ਰੰਗਿਆ ਹੋਇਆ ਦੇਖਿਆ ਤਾਂ ਇਕ 
ਸੇਵਕ ਨੂੰ ਆਗਿਆ ਦੇ ਕੇ ਭੇਜ ਦਿੱਤਾ। ॥੪੦॥ 


(ਤੇ ਕਿਹਾ), “ਦਰਜ਼ੀ” ਨੂੰ ਬੁਲਾ ਕੇ ਲੈ ਆਵੋ, (ਚਲੋਂ) ਜਿਸ ਢੰਗ ਨਾਲ ਉਬਾਰੇਖ਼ਾਨ ਖ਼ੁਸ਼ ਹੁੰਦਾ 
ਹੈ। ਇਸ ਦਾ ਪੂਰੀ ਤਰਾਂ ਨਾਲ ਉਚਿਤ ਆਦਰ ਕਰਨਾ ਜ਼ਰੂਰੀ ਹੈ। ” ਸੇਵਕ ਚਲਾ ਗਿਆ 
ਤੇ (ਦਰਜ਼ੀ ਨੂੰ) ਤੁਰੰਤ ਲੈ ਆਇਆ। ॥੪੧॥ 


ਕੱਪੜਾ ਦਰਜ਼ੀ ਦੇ ਅੱਗੇ ਰੱਖ ਦਿੱਤਾ ਗਿਆ ਤੇ ਦਰਜ਼ੀ ਕੱਪੜੇ ਨੂੰ ਮਿਣਨ” ਲੱਗਾ । ਕੱਪੜਾ ਬਹੁਤ 
ਹੀ ਸੂਖਮ ਸੂਤ ਦਾ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਸੀ। ਉਹ ਤਿਲੇ ਦਾ ਬਣਿਆ 
ਹੋਇਆ “ਸੋਲਾਸਯ” ਕਹਾਉਂਦਾ ਸੀ। ॥੪੨॥ 


ਦੋਹਰਾ ਰ 

(ਦਰਜ਼ੀ ਨੇ ਆਖਿਆ), “ਹੇ ਤਪਾ ਜੀ! ਜਿਸ ਤਰਾਂ ਤੁਸੀਂ ਕਹੋ, ਉਸੇ ਤਰਾਂ ਦਾ ਸੁੰਦਰ ਬਣਾ 
ਦਿੰਦਾ ਹਾਂ।” ਤਾਂ ਗੁਰੂ ਜੀ ਨੇ ਦੱਸ ਦਿੱਤਾ, “ਇਸ ਦੀਆਂ ਦੋ ਚਾਦਰਾਂ ਬਣ 
ਜਾਣ। ” ॥੪੩॥ 


ਚੌਪਈ 

ਤਾਂ ਦਰਜ਼ੀ ਨੇ, ਬਚਨ ਮੰਨ ਕੇ ਦੋ ਸੁੰਦਰ ਚਾਦਰਾਂ ਬਣਾ ਦਿੱਤੀਆਂ। ਉਸ ਪਿੱਛੋਂ ਗੁਰੂ ਨਾਨਕ ਦੇਵ 
ਜੀ, ਜਿਨ੍ਹਾਂ ਨੇ ਆਪਣੇ ਅਨੇਕਾਂ ਸੇਵਕਾਂ? ਨੂੰ ਮੁਕਤੀ ਬਖ਼ਸ਼ੀ ਸੀ, ਉਨ੍ਹਾਂ ਨੇ ਚਾਦਰਾਂ ਆਪਣੇ 
ਸਰੀਰ ਉੱਪਰ ਲੈ ਲਈਆਂ। ॥੪੪॥ 


5।। 5800੫ 28000 5010 ਹ। ੬00੧ _ ”' ।੧0੧15॥000੧)%08.60/। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੇਖਿ ਰੁਚਿਰ' ਛਬਿ ਤਬੈ ਉਬਾਰਾ । ਉਰ ਹਰਖਤ ਹ੍ੈ ਬਚਨ ਉਚਾਰਾ। 
“ਨਿਜ ਸਮਾਨ ਕੋ ਲਖੋਂ ਨ ਆਨਾ । ਜਾਨ ਆਪਣੇ ਭਾਗ ਮਹਾਨਾ॥੪੫॥ 


ਸਰਬ ਜਗਤਪਤਿ ਮਹਤ ਉਦਾਰਾ?।ਜੋ ਜੜ੍ਹ ਜੰਗਮ” ਕੇਰਿ ਦਤਾਰਾ। 
ਤਾਂਕੀ ਸੇਵ ਭਈ ਮੁਝ ਹਾਥਾ।ਕ੍ਰਿੱਤ ਕ੍ਰਿੱਤ ਮੈ ਭਯੋ ਸਨਾਥਾ”॥੪੬॥ 


ਦੋਹਰਾ 
ਅੰਤਰਜਾਮੀ ਬਚ ਕਹੇ “ਸੁਧਿ ਦਿਹੁ ਅਦ੍ਹਮਾਂਨ!। 
ਹਮ ਸੋਂ ਕੈਸੇ ਰੋਸ ਕਰ ਕੀਨੇ ਬਚਨ ਬਖਾਂਨ”॥੪੭॥ 


ਚੌਪਈ 
ਅਚਰਜ ਹੈ ਕਰ ਤਬੈ ਉਬਾਰਾ ।-- ਬਿਨਾਂ ਕਹੇ ਜਾਨੈ ਸਬ ਸਾਰਾ --। 
“ਸਰਬ ਹਕੀਕਤ ਜਾਨਹੁ ਸੁਆਮੀ! । ਕਿਆ ਬੂਝਹੁ ਮੁਝ, ਅੰਤਰਜਾਮੀ !॥੪੮॥ 


ਪੁਨ ਜਿਸ ਬਿਧਿ ਤਿਨ ਬੈਨ ਅਲਾਏ । ਸੋ ਬਿਧਿ ਮੋ ਤੇ ਕਹਯੋ ਨ ਜਾਏ । 
ਬੇਖ ਫਕੀਰ ਕਹਾਇ ਫਕੀਰਾ।ਨਹੀ' ਫ਼ਕੀਰੀ ਮਗ ਕੇ ਤੀਰਾ॥੪੯॥ 


ਮਨ ਮਹਿ ਮਤਿਸਰ ਅਤਿ ਅਧਿਕਾਇ । ਪਰਜਸ ਪਾਂਵਕਨਂ ਬੀਚ ਜਰਾਇ। 
ਤੁਮਰੀ ਮਹਿਮਾ ਜੌਨ੍ਹ ਸਮਾਨਾ । ਤਿਨ ਚਕਵੇ ਨਯਾਈਂ ਦੁਖ ਮਾਨਾ”॥੫੦॥ 


ਦੋਹਰਾ 
ਗੁਰ ਭਾਖਯੋ “ਭਿਸਿ ਬਿਧਿ ਕਹੋ ਜਿਹ ਬਿਧਿ ਬੋਲਯੋ ਸੋਇ। 
ਨਹਿ ਦੁਰਾਉ£ ਕਛੂ ਕੀਜੀਏ ਤੁਝਕੋ ਦੋਸ਼ ਨ ਕੋਇ” ॥੫੧॥ 
ਚੌਪਈ 


ਬੋਲਯੋ ਤਬੈ ਉਬਾਰੇ ਖਾਨ । “ਅਹੈ ਦੁਰਮਤੀ ਜਿਹ ਮਨ ਮਾਨ। 
ਮੈਂ ਤੁਮਰੇ ਗੁਨ ਬਰਨਨ ਕਰੇ । ਖੁਨਸ੍ਯੋ” ਗਰਬਹਿ ਉਰ ਨਹਿ ਜਰੇ॥੫੨॥ 


5।। 53000 8000 50101 ਹ। ੬0942 ੧3101500੫੧)60011.60।। 


ਅਧਿਆਇ 41 ਉਬਾਰੇਖ਼ਾਨ ਤੇ ਅਦ੍ਰਹਮਾਨ ਸਿੱਖ ਬਣੇ 


ਉਬਾਰੇਖ਼ਾਨ ਨੇ ਉਸ ਵੇਲੇ (ਗੁਰੂ ਜੀ ਦੀ) ਮਨੋਹਰ ਚਮਕ ਬਣੀ ਵੇਖ ਕੇ, ਮਨੋ ਖ਼ੁਸ਼ ਹੋ ਕੇ 
ਕਿਹਾ, “ਮੈ (ਇਸ ਵਕਤ) ਆਪਣੇ ਵਰਗਾ, ਹੋਰ ਦੂਸਰਾ ਕੋਈ ਨਹੀਂ ਸਮਝਦਾ। (ਕਿਉਂਕਿ) 
ਮੈਂ ਆਪਣੇ ਵੱਡੇ ਭਾਗ ਜਾਣਦਾ ਹਾਂ। ॥੪੫॥ 


(ਗੁਰੂ ਜੀ) ਸਾਰੇ ਜਗਤ ਦੇ ਮਾਲਕ, ਵੱਡੇ ਦਾਤੇ? ਹਨ ਜੋ ਸਥਿਰ ਅਤੇ ਅਸਥਿਰ?, ਸਭ ਸਭ ਨੂੰ 
ਦਾਤਾਂ ਦਿੰਦੇ ਹਨ। ਮੇਰੇ ਹੱਥੋਂ' ਉਨ੍ਹਾਂ ਦੀ ਸੇਵਾ ਹੋਈ ਹੈ। ਮੈਂ ਮਾਲਕ ਵਾਲਾ ਹੋ ਕੇ, ਨਿਹਾਲ- 
ਨਿਹਾਲ” ਹੋ ਗਿਆ ਹਾਂ। ” ॥੪੬॥ 


ਦੋਹਰਾ 
ਅੰਤਰਜਾਮੀ (ਗੁਰੂ ਜੀ) ਨੇ ਆਖਿਆ, “ ਹੇ (ਉਬਾਰੇਖ਼ਾਨ!) ਅਦ੍ਹਮਾਨ ਦੀ ਖ਼ਬਰ ਦੇਵੋ। 
ਸਾਨੂੰ ਉਸ ਨੇ ਕਿਸ ਗੱਲ ਦਾ ਗੁੱਸਾ ਕਰਕੇ ਉਲਟੇ ਬਚਨ ਬੋਲੇ ਹਨ। ” ॥੪੭॥ 


ਚੌਪਈ 

ਤਾਂ ਉਬਾਰੇਖ਼ਾਨ ਸੁਣ ਕੇ, ਉਸ ਵੇਲੇ, ਮਨ ਹੀ ਮਨ ਹੈਰਾਨ ਹੋ ਗਿਆ ਕਿ -ਇਨ੍ਹਾਂ ਨੂੰ ਤਾਂ ਬਿਨਾਂ 
ਦੱਸਿਆਂ ਹੀ ਸਾਰੀ ਗੱਲ ਦਾ ਪਤਾ ਹੈ-। ਤਾਂ ਉਸ ਆਖਿਆ, “ਹੇ ਸੁਆਮੀ ਜੀ! ਤੁਹਾਨੂੰ ਤਾਂ 
ਸਾਰੀ ਸਚਾਈ ਦਾ ਪਤਾ ਹੈ। ਹੇ ਅੰਤਰਜਾਮੀ ਜੀਓ! ਮੇਰੇ ਕੋਲੋਂ ਕੀ ਪੁੱਛਦੇ ਹੋ? ॥੪੮॥ 


ਪਰ ਜਿਸ ਤਰਾਂ ਉਸ ਨੇ ਬਚਨ ਆਖੇ ਸੀ, ਮੇਰੇ ਕੋਲੋਂ ਉਸੇ ਢੰਗ ਨਾਲ ਕਹੇ ਨਹੀਂ ਜਾ ਸਕਦੇ । 
ਫ਼ਕੀਰ ਵਾਲਾ ਭੇਸ ਬਣਾ ਕੇ ਫ਼ਕੀਰ ਤਾਂ ਉਹ ਅਖਵਾਉਂਦਾ, ਪਰ ਉਹ ਫਕੀਰ ਦੇ ਤਾਂ ਰਸਤੇ 
ਦੇ ਨੋੜੇ ਵੀ ਨਹੀਂ ਢੁੱਕਾ ਹੈ। ॥੪੯॥ 


ਉਹ ਚਿੱਤ ਵਿਚ ਬਹੁਤ ਹੀ ਜ਼ਿਆਦਾ ਈਰਖਾ ਰੱਖ ਕੇ, ਦੂਸਰੇ ਦੇ ਜਸ ਨੂੰ ਸੁਣ ਕੇ (ਗੁੱਸੇ ਦੀ) 
ਅੱਗ ਵਿਚ ਸੜਦਾ ਹੈ। ਗੁਰੂ ਜੀਓ, ਤੁਸਾਂ ਦੀ ਮਹਿਮਾ ਚਾਂਦਨੀ ਦੇ ਸਮਾਨ ਹੈ (ਪਰ) ਉਸ 
ਨੇ ਚਕਵੇ ਦੇ ਵਾਂਗੂੰ ਦੁੱਖ ਮੰਨਿਆ ਹੈ। ॥੫੦॥ 


ਦੋਹਰਾ 
ਗੁਰੂ ਜੀ ਨੇ ਆਖਿਆ, “ਤੂੰ (ਉਬਾਰੇਖ਼ਾਨ) ਉਸੇ ਤਰਾਂ ਦੱਸ ਜਿਸ ਤਰਾਂ ਉਸ ਨੇ ਕਿਹਾ ਸੀ। 
ਕੁਝ ਵੀ ਛੁਪਾਉਣ£ ਦੀ ਲੋੜ ਨਹੀਂ, ਤੇਰਾ ਤਾਂ ਇਸ ਵਿੱਚ ਕੋਈ ਕਸੂਰ ਨਹੀਂ ਹੈ। ” ॥੫੧॥ 


ਚੌਪਈ 

ਤਾਂ ਉਬਾਰੇਖ਼ਾਨ ਕਹਿਣ ਲੱਗਾ, “ਮੂਰਖ ਬੁੱਧੀ ਵਾਲੇ ਦੇ ਮਨ ਵਿਚ ਬਹੁਤ ਹੰਕਾਰ ਹੈ। ਮੈਂ ਜਦੋਂ 
ਤੁਹਾਡੀ ਮਹਿਮਾ ਵਰਣਨ ਕੀਤੀ ਸੀ ਤਾਂ ਉਹ ਨਾ ਜਰਦਾ ਹੋਇਆ ਆਪਣੇ ਹੌਕਾਰ ਕਾਰਨ 
ਬਹੁਤ ਗੁੱਸੇ” ਵਿੱਚ ਆ ਗਿਆ ਸੀ। ॥੫੨॥ 


5।। 5800੫ 28000 5010 ਹ। ੬009 5” ੧80੧15॥00੧)008.60/। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਭਾਖੈ --ਹਿੰਦੂ ਅਹੈ' ਪਲੀਤ । ਕਰਯੋ ਜਾਇਕੈ ਤੈ' ਜੋ ਮੀਤ। 
ਕਯਾ ਤਰੀਫ ਤਹਿ' ਕਰਹਿ ਉਚਾਰੂ । ਦੇਉ” ਉਠਾਇ ਦੂਰ ਕਰ ਡਾਰੂ--॥੫੩॥ 


ਹੌ ਤੱਦਪਿ ਬਹੁ ਬਿਧਿ ਸਮਝਾਯੋ ।--ਜੋ ਖੁਦਾਇ, ਸੋ ਤਨ ਧਰ ਆਯੋ--। 
ਏਕ ਨ ਬਾਤ ਸਿਫਤ ਕੀ ਮਾਂਨੀ । ਰਹਯੋ ਅਫਰ' ਉਰ ਅਤਿ ਅਭਿਮਾਨੀ॥੫੪॥ 


ਦੋਹਰਾ 
ਬਸ£ ਮੋਰੇ ਪਰ ਨਹਿ ਚਲੈ ਭਯੋ ਤੂਸ਼ਨੀ ਸੋਇ। 
ਇਸ ਬਿਧਿ ਗਰਬਤ ਸ਼ੇਖ ਉਰ,ਮਿਲਉ ਤ ਲੱਜਤ ਹੋਇ” ॥੫੫॥ 


ਚੌਪਈ 
ਸ੍ਰੀ ਅੰਗਦ! ਸੁਨ ਤਿਹ ਉਪਰੰਤਾ । ਮੁਝ ਸੋਂ ਬੋਲੇ ਗੁਰ ਭਗਵੰਤਾ। 
“ਚਲ ਬਾਲੇ ਅਬ ਤਿਹ ਕੋ ਦੇਖੀ । ਸ਼ੇਖ ਫੂਕਣੀ? ਹਰੈ' ਬਿਸੇਖੀ`॥੫੬॥ 


ਕਹਿ ਕਰ ਗਮਨੇ ਕ੍ਰਿਪਾ ਨਿਕੇਤਾ" । ਕਰਨ ਸ਼ੇਖ ਕੇ ਲੱਜਤ ਹੇਤਾ। 
“ਚਲਹੁ ਅਗਾਰੀ ਆਪ ਉਬਾਰਾ । ਦੇਰ ਕੁਛਕ, ਆਗਮਨ ਹਮਾਰਾ”॥੫੭॥ 


ਗਯੋ ਉਬਾਰਾ ਢਿਗ ਤਿਹਕਾਲਾ । ਗਮਨੇ ਮੰਦ ਮੰਦ ਕਿਰਪਾਲਾ। 
ਆਗੇ ਸੋ ਸ਼ਿਵਕਾ>ੰ ਆਰੂਢਾ । ਜਾਤ ਕਿਤੇ ਅਭਿਮਾਨੀ£ ਗੂਢਾ॥੫੮॥ 


ਮਾਨਵ” ਜਿਹ ਕੇ ਬ੍ਰਿੰਦ ਸੰਗਾਰੇ । ਸ੍ਰੀ ਗੁਰ ਆਵਨ ਸਬਹਿ ਨਿਹਾਰੇ। 
ਸ਼ੇਖ ਸੰਗ ਤਬ ਬਚਨ ਅਲਾਵਤ । “ਸੁਨਹੁ ਸ਼ਾਹਜੀ! ਤਪਾ ਸੁ ਆਵਤ”॥੫੯॥ 


ਦੋਹਰਾ 
ਅੱਦ੍ਰਮਾਨ ਸੁਨ ਕਾਨ ਇਹ ਆਦਰ ਕਰਨੇ ਹੇਤ। 


ਉਤਰਯੋ ਸ਼ਿਵਕਾ ਤੇ ਤਰੇ ਪਿਖ ਬੇਦੀ ਕੁਲ ਕੇਤ॥੬੦॥ 


5॥ 53000 7800 5॥10। 2 0੩0" ੧3101500੫੧)6011.60।। 


ਅਧਿਆਇ 41 ਉਬਾਰੇਖ਼ਾਨ ਤੇ ਅਦ੍ਹਮਾਨ ਸਿੱਖ ਬਣੇ 


ਉਸ ਨੇ ਆਖਿਆ ਸੀ -ਉਹ ਤਾਂ ਪਲੀਤ ਹਿੰਦੂ ਹੈ, ਜਿਸ ਨੂੰ ਤੂੰ ਜਾ ਕੇ ਆਪਣਾ ਮਿੱਤਰ ਬਣਾ 
ਲਿਆ ਹੈ। ਉਸ ਦੀ ਤੂੰ ਕੀ ਤਾਰੀਫ਼ ਕਰ ਰਿਹਾ ਹੈ? ਮੈ ਉਸ ਨੂੰ ਚੁੱਕ ਕੇ ਪਰ੍ਹੇ ਸੁੱਟ 
ਦੇਵਾਂਗਾ-। ॥੫੩॥ 


ਮੈਂ ਫੇਰ ਵੀ ਉਸ ਨੂੰ ਬਹੁਤ ਚੰਗੀ ਤਰਾਂ ਸਮਝਾਇਆ ਕਿ - ਜੋ ਖ਼ੁਦਾ ਹੈ, ਉਹ ਖ਼ੁਦ ਹੀ ਸਰੀਰ 
ਧਾਰਨ ਕਰਕੇ ਆਇਆ ਹੋਇਆ ਹੈ-। ਉਸ ਨੇ ਮੇਰੀ ਆਖੀ ਇੱਕ ਵੀ ਸਿਫ਼ਤ ਦੀ ਗੱਲ ਨਾ 
ਮੰਨੀ; ਸਗੋਂ ਮਨ ਵਿਚ ਹੰਕਾਰ ਧਾਰ ਕੇ ਆਕੜਦਾ ਰਿਹਾ। ॥੫੪॥ 


ਦੋਹਰਾ 

ਜਦ ਉਸ ਦਾ ਮੇਰੇ `ਤੇ ਕੋਈ ਵੱਸ£ ਨਾ ਚੱਲਿਆ ਤਾਂ ਉਹ ਚੁੱਪ ਹੋ ਗਿਆ ਸੀ। ਸ਼ੇਖ਼ ਦੇ ਚਿੱਤ 
ਵਿੱਚ ਏਨਾ ਹੰਕਾਰ ਹੈ, (ਪਰ) ਜਦ ਆਪ ਜੀ ਉਸ ਨੂੰ ਮਿਲੋਗੇ ਤਾਂ ਉਹ ਸ਼ਰਮਸਾਰ 
ਹੋਵੇਗਾ। ॥੫੫॥ 


ਚੌਪਈ 

ਹੈ ਗੁਰੂ ਅੰਗਦ ਦੇਵ ਜੀਓ! ਉਸ ਦੇ ਉਪਰੰਤ ਜੋ ਹੋਇਆ, ਉਹ ਵੀ ਸੁਣੋ ! ਭਗਵਾਨ (ਗੁਰੂ 
ਨਾਨਕ) ਜੀ ਨੇ ਮੈਨੂੰ ਕਿਹਾ, “ਬਾਲੇ, ਚੱਲ ਹੁਣ ਉਸ ਨੂੰ ਵੇਖੀਏ ਤੇ ਸ਼ੇਖ਼ ਦਾ ਹੰਕਾਰ” ਦੂਰ 
ਕਰੀਏ । ” ॥੫੬॥ 


ਇਹ ਕਹਿ ਕੇ ਕਿਰਪਾ ਦੇ ਘਰ” (ਗੁਰੂ ਜੀ) ਸ਼ੇਖ਼ ਨੂੰ ਸ਼ਰਮਸਾਰ ਕਰਨ ਲਈ ਚੱਲ ਪਏ। (ਗੁਰੂ 
ਜੀ ਨੇ ਕਿਹਾ), “ਉਬਾਰੇਖ਼ਾਨ ਜੀ! ਤੁਸੀਂ ਅੱਗੇ-ਅੱਗੇ ਚੱਲੋ। ਅਸੀਂ ਥੋੜ੍ਹੀ ਦੇਰ ਮਗਰੋਂ ਆ 
ਰਹੇ ਹਾਂ।” ॥੫੭॥ 


ਉਬਾਰੇਖ਼ਾਨ ਉਸੇ ਵਕਤ ਉਸ ਕੋਲ ਚਲਾ ਗਿਆ ਤੇ ਕਿਰਪਾਲੂ (ਗੁਰੂ ਜੀ) ਹੌਲੀ-ਹੌਲੀ ਚੱਲ 
ਪਏ ਸਨ ਤਾਂ ਅੱਗਿਓਂ ਅਦ੍ਰਹਮਾਨ ਪਾਲਕੀ” ਵਿਚ ਸਵਾਰ ਹੋ ਕੇ, ੜੇ ਰੂਹ ਹੰਕਾਰ” ਵਿੱਚ 
ਕਿਤੇ ਜਾ ਰਿਹਾ ਸੀ। ॥੫੮॥ 


ਉਸ ਦੇ ਨਾਲ ਕਾਫ਼ੀ ਬੰਦੇ” ਸਨ। ਉਨ੍ਹਾਂ ਨੇ ਗੁਰੂ ਜੀ ਨੂੰ ਆਉਂਦੇ ਹੋਇਆਂ ਤੱਕਿਆ ਤਾਂ ਉਨ੍ਹਾਂ 
ਨੇ ਉਸੇ ਵਕਤ ਸ਼ੇਖ਼ ਨੂੰ ਕਿਹਾ, “ਹੇ ਸ਼ਾਹ ਜੀ! ਸੁਣੋ, ਔਹ ਤਪਾ ਆ ਰਿਹਾ ਹੈ। ॥੫੯॥ 


ਦੋਹਰਾ 


ਅਦ੍ਹਮਾਨ (ਸ਼ੇਖ਼) ਆਪਣੇ ਕੰਨੀਂ ਇਹ ਗੱਲ ਸੁਣ ਕੇ, ਬੇਦੀ ਕੁਲ ਦੇ ਨਿਸ਼ਾਨ (ਗੁਰੂ ਜੀ) ਦਾ 
ਆਦਰ ਕਰਨ ਹਿੱਤ ਦੇਖ ਕੇ, ਪਾਲਕੀ ਤੋਂ ਹੇਠਾਂ ਉਤਰ ਆਇਆ। ॥੬੦॥ 


51 58000 8001 5॥10। 0 €0%% 345 _18੧0੧1500%96001181.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਅਵਿਲੋਕਤ ਸਨਮੁਖਿ' ਹੁਇ ਠਾਢੋ । ਲਖਯੋ ਆਜ ਕਸ ਹੈ ਚਉ ਬਾਢੋ । 
ਸੀ ਗੁਰ ਨਿਕਟਿ ਮਿਲੈ ਜਬ ਆਇ । ਥੋਸੀ£ ਦਸਤ” ਲਈ ਹਰਖਾਇ ॥੬੧॥ 


ਅੱਦ੍ਰਮਾਨ ਪੁਨਿ ਬੈਨ ਉਚਾਰੇ । “ਕਹੋ ਤਪਾ ਜੀ! ਖੈਰ ਤੁਮਾਰੇ?”। 

ਗੁਰੂ ਕਹਿਓ “ਸੁਨ ਆਂਢ੍ਰਹਮਾਨ । ਅਹੈ ਖੈਰ ਪਰ ਖੈਰ ਨ ਜਾਨ”॥੬੨॥ 
ਦੋਹਰਾ 

ਬਹੁਰੋ ਬੂਝਯੋ ਖੈਰ ਹੈ?” “ਖੈਰ ਸੁ ਖੈਰ ਨ ਜਾਨ”। 

ਤੀਨ ਬਾਰ ਪੁਨਿ ਇਹ ਕਹਯੋ ਪੁਨਿ ਕਹਿ ਅਦ੍ਰਹਮਾਨ ।੬੩। 


ਚੌਪਈ 
“ਸੁਨਹੁ ਤਪਾ ਜੀ! ਅਚਰਜ ਮੋਰੇ । ਕੈਸੇ ਬਚਨ ਬਿਚਾਰਹੁ' ਤੋਰੇ। 
ਕਹਿਹੋ -- ਖੈਰ, ਖੈਰ ਪੁਨਿ ਨਾਂਹੀਂ । ਦੇਹੁ ਮਾਯਨਾ” ਮੁਝ ਸਮਝਾਹੀ” ॥੬੪॥ 


ਸ੍ਰੀ ਗੁਰ ਭਨਯੋ 'ਸ਼ੇਖ ਜੀ ਸੁਨੀਏ । ਸ਼ੈਰ ਭਲੀ ਸਭ ਬਿਧਿ ਹੀ ਗੁਨੀਏ। 
ਨਹੀਂ ਖੈਰ ਹਿਤ ਤਾਂਕੋ ਐਸੇ ।--ਦੇਉ' ਉਠਾਇ-- ਕਹਜੋ ਤੁਮ ਜੈਸੇ ॥੬੫॥ 


ਕੌਨ ਦੇਸ਼ ਤੁਮਰਾ ਹਮ ਛੀਨੋ।ਕੈਧੋ' ਦਰਬ ਖੇਪ? ਕੋ ਲੀਨੋ। 
ਕੌਨ ਸੱਤ੍ਰਤਾਓ ਕਰਿ ਹਮ ਸੰਗਾ?।ਕਹੋ, ਕਿ -ਦੇਉ' ਉਨਾਇ-- ਨਿਸੰਗਾ॥੬੬॥ 


੫੦੦ 


ਦੋਹਰਾ 
ਸੈ ਸਥਾਨ ਅਬ ਲੀਜੀਏ ਜਿਸਤੇ ਦੇਤ ਉਠਾਇ”। 
ਅਦ੍ਮਾਨ ਬੋਲਤ ਸੁਨਤ “ਤੁਮ ਢਿਗ ਕੌਨ ਬਤਾਇ? ॥੬੭॥ 


ਚੌਪਈ 


ਕੂਰ ਕਹੈ ਮਾਰਤ ਝਖ ਸੋਊ । ਇਸ ਪ੍ਰਕਾਰ ਹਮ ਕਹਯੋ ਨ ਕੋਊ”। 
ਸੁਨਕਰ ਚਮਕ੍ਯੋ ਤਬੈ ਉਬਾਰਾ । “ਇਸ ਬਿਧਿ ਮੇਰੋ ਪਾਸ ਉਚਾਰਾ॥੬੮॥ 


-ਹਿੰਦੂ ਕੀ ਤਰੀਫ ਕਯਾ ਗਾਵੈ' । ਬਿਨਾ ਬਿਲਮ ਹਮ ਤਾਹਿ ਉਠਾਵੈਂ'--। 
ਕਿਉਂ ਮੁਕਰਤਾ ਲੱਜਤ ਅਬ ਹੋਏ। ਪੂਰਬ ਜੈਸੇ ਬਚਨ ਬੁਗੋਏ”॥੬੯॥ 


5।। 53000 3800 50101 । €03/346 ੧3101500੫੧)60011.60।। 


ਅਧਿਆਇ 41 ਉਬਾਰੇਖ਼ਾਨ ਤੇ ਅਦ੍ਰਹਮਾਨ ਸਿੱਖ ਬਣੇ 


ਚੌਪਈ 

(ਉਹ) ਗੁਰੂ ਜੀ ਨੂੰ ਵੇਖ ਕੇ, ਸਾਹਮਣੇ! ਹੋ ਕੇ ਖੜ੍ਹਾ ਹੋ ਗਿਆ। ਉਸ ਨੇ ਮਹਿਸੂਸ ਕੀਤਾ, 
ਅੱਜ ਇਨ੍ਹਾਂ ਨੂੰ ਮੈਨੂੰ ਮਿਲਣ ਦਾ ਕੈਸਾ ਚਾਅ ਚੜ੍ਹਿਆ ਹੈ । ਜਦੋਂ ਗੁਰੂ ਜੀ ਕੋਲ ਆ ਕੇ ਮਿਲੇ, 
ਤਾਂ ਉਸ ਨੇ ਖ਼ੁਸ਼ ਹੋ ਕੇ (ਆਪ ਦਾ) ਹੱਥ” ਚੁੰਮਿਆ? ॥੬੧॥ 


ਤੇ ਫਿਰ ਅਦ੍ਰਹਮਾਨ ਨੇ ਪੁੱਛਿਆ, “ਤਪਾ ਜੀ, ਦੱਸੋ। ਸਭ ਸੁੱਖਸਾਂਦ ਹੈ ਨਾ? ਗੁਰੂ ਜੀ ਨੇ 
ਆਖਿਆ, “"ਅੱਦੁਹਮਾਨ ਸੁਣ! ਸੈਰ ਤਾਂ ਹੈ ਪਰ ਸੈਰ ਵੀ ਨਾ ਜਾਣ। ” ॥੬੨॥ 


ਦੋਹਰਾ ਰ 
ਉਸ ਨੇ ਫੇਰ ਪੁੱਛਿਆ, “ਸੁੱਖ ਹੈ?” ਗੁਰੂ ਜੀ ਨੇ ਕਿਹਾ, “ਸੈਰ ਨੂੰ ਖ਼ੈਰ ਨਾ ਜਾਣੋ”। ਜਦੋਂ 
ਤਿੰਨ ਵਾਰ ਗੁਰੂ ਜੀ ਨੇ ਇਸੇ ਤਰਾਂ ਹੀ ਕਿਹਾ ਤਾਂ ਅਦ੍ਰਹਮਾਨ ਨੇ ਫੇਰ ਕਿਹਾ। ॥੬੩॥ 


“ਹੇ ਤਪਾ ਜੀ ਸੁਣੋਂ ! ਮੈਂ ਤਾਂ ਹੈਰਾਨ ਹਾਂ, ਤੁਹਾਡੇ ਬਚਨਾਂ ਨੂੰ ਮੈਂ ਕਿਵੇਂ ਸਮਝਾਂ? ਤੁਸੀ' ਕਹਿੰਦੇ 
ਹੋ-ਸੁੱਖ ਵੀ ਹੈ ਤੇ ਫਿਰ ਸੁੱਖ ਹੈ ਵੀ ਨਹੀਂ-। ਮੈਨੂੰ ਇਸ ਦਾ ਮਤਲਬ” (ਤਾਂ) ਸਮਝਾ 
ਦੇਵੋ। ” ॥੬੪॥ 


ਗੁਰੂ ਜੀ ਨੇ ਫ਼ਰਮਾਇਆ, “ਸ਼ੇਖ਼ ਜੀ ਸੁਣੋ! ਖ਼ੈਰ (ਸੁੱਖ) ਤਾਂ ਸਭ ਤਰਾਂ ਹੈ ਪਰ ਜੋ ਸੈਰ ਨਹੀਂ, ਉਹ 
ਇਸ ਤਰਾਂ ਹੈ, ਜੋ ਤੁਸੀਂ ਕਿਹਾ ਹੈ -ਚੁੱਕ (ਕੇ ਪਰ੍ਹੇ ਸੁੱਟ) ਦੇਵਾਂਗਾ- ਇਸ ਕਰਕੇ ਸੁੱਖ ਨਹੀਂ ਹੈ ॥੬੫॥ 


ਅਸੀਂ ਤੇਰਾ ਕਿਹੜਾ ਦੇਸ਼ ਖੋਹ ਲਿਆ ਹੈ ਜਾਂ ਧਨ-ਮਾਲਾੰ ਲੈ ਲਿਆ ਹੈ? ਤੂੰ ਸਾਡੇ ਨਾਲ ਕਿਹੜੀ ਗੱਲੋਂ 
ਫੈਰ5 ਕਰ ਰਿਹਾ ਹੈਂ? ਤੇ ਤੂੰ ਬੇਝਿਜਕ ਹੋ ਕੇ ਕਿਹਾ ਸੀ -ਚੁੱਕ (ਕੇ ਪੜ੍ਹੇ ਸੁੱਟ) ਦੇਵਾਂਗਾ-॥੬੬॥ 


ਦੋਹਰਾ 
ਸੋ ਅਸਾਂ ਕੋਲੋਂ ਤੂੰ ਉਹ ਥਾਂ ਲੈ ਲੈ, ਜਿੱਥੋਂ ਤੂੰ ਚੁੱਕ ਕੇ ਸੁੱਟ ਦੇਣਾ ਚਾਹੁੰਦਾ ਹੈ'। ” ਅੱਦ੍ਰਹਮਾਨ 
ਇਹ ਸੁਣ ਕੇ ਬੋਲਿਆ, “ਤੁਹਾਨੂੰ ਇਹ ਕਿਸ ਨੇ ਦੱਸਿਆ ਹੈ?” ॥੬੭॥ 


ਚੌਪਈ 

ਮੈਂ ਇਸ ਤਰਾਂ ਕਿਸੇ ਨੂੰ ਕਿਹਾ ਹੀ ਨਹੀਂ, ਉਹ (ਕੋਈ) ਝੂਠ ਕਹਿੰਦਾ ਹੈ, ਝੱਖ ਮਾਰਦਾ ਹੈ। ” 
ਤਾਂ ਉਸ ਵੇਲੇ (ਅਦ੍ਰਹਮਾਨ ਦੀ ਗੱਲ) ਸੁਣ ਕੇ ਉਬਾਰੇਖ਼ਾਨ ਚਮਕਿਆ ਅਤੇ ਬੋਲਿਆ, “ਤੂੰ 
ਮੇਰੇ ਕੋਲ ਇਸੇ ਤਰਾਂ ਹੀ ਕਿਹਾ ਸੀ। ॥੬੮॥ 


-ਹਿੰਦੂ ਦੀਆਂ ਕੀ ਤਾਰੀਫ਼ਾਂ ਗਾਈ ਜਾਂਦਾ ਹੈਂ, ਉਸ ਨੂੰ ਪਲ ਵਿੱਚ ਚੁੱਕ (ਕੇ ਪਰ੍ਹੇ ਸੁੱਟ) 
ਦੇਵਾਂਗਾ-। ਪਹਿਲਾਂ ਜਿਵੇ ਬੋਲਿਆ ਸੀ, ਉਸੇ ਤਰਾਂ ਆਖ। ਹੁਣ ਤੂੰ ਸ਼ਰਮਸਾਰ ਹੋਇਆ 
ਮੁੱਕਰ ਕਿਉ ਰਿਹਾ ਹੈਂ?” ॥੬੯॥ 


5।। 58000 0800 50101 ੬0੫ 7 1੧101%1500960੧ਗ00। 


ਸ਼ੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਆਦਮਾਨ ਤਬ ਬੈਨ ਬਖਾਨੇ । ਤੁਮ ਬੈਠਹੁ ਨਿਜ ਖ਼ਾਨ ਠਿਕਾਨੇ । 
ਹਮਰੀ ਤੁਮਰੀ ਸਮਤਾ' ਨਾਹੀਂ । ਤੂਸ਼ਨ ਸਮਝ ਰਹਉ ਉਰ ਮਾਂਹੀ॥੭੦॥ 


ਦੋਹਰਾ 
ਹਮ ਅਰ ਤਪਾ ਬਿਚਾਰ ਹੈਂ ਸਮਝੈਂ ਆਪਸ ਮਾਹਿ । 
ਬੋਲਨ ਤੁਮਰੋ ਨਹਿ' ਬਨੈ ਕਾਰਨ ਕੋਊ ਨਾਂਹਿ”॥ ੭੧॥ 


ਚੌਪਈ 
ਸੁਨਤ ਉਬਾਰੇ ਬਚਨ ਬਖਾਨਾ । “ਸੰਗ ਤਪੇ ਕੋ ਮੋਰ ਨਿਕਾਨਾ। 
ਪੀਰਨ ਪੀਰ ਭਯੋ ਇਹ ਮੇਰਾ । ਹੋਂ' ਮੁਰੀਦ ਭਾ ਚੇਰਨਚੇਰਾ£॥ ੭੨॥ 


ਕਰਤ ਹੁਤੇ ਨਿੰਦਾ ਪਸ਼ਚਾਤੀ? । ਲਾਗਹਿ ਪਾਪ,ਨ ਨੀਕੀ ਬਾਤੀ। 
ਕਹਉ ਪ੍ਰਿਥਮ ਜਿਉਂ,ਮੁਖ ਪਰ ਅਬਹੀ । ਪਾਛ਼ਲ ਦੋਖ ਨਸੈ ਗੋ ਜਬਹੀ' ॥ ੭੩॥ 


ਸੋਰਠਾ 
ਮੁਸ਼ਕਾਨੇ ਗੁਨ ਖਾਂਨ ਦੇਖ ਉਬਾਰੇ ਕੀ ਦਸ਼ਾ। 
ਲੱਜਤ ਆੱਦੁਹਮਾਨ ਅਧਿਕ ਰਿਦੈ ਜਰਬਰ” ਗਯੋ ॥੭੪॥ 


ਚੌਪਈ 


ਰਿਦੇ ਰਿਸਾਯੋ£ ਬੋਲੇ ਬਾਨੀ । ਅਜਹੁ£ ਨ ਸਮਝਤ ਮਨ ਅਭਿਮਾਨੀ। 
“ਹਿੰਦੂ ਅਹੈ ਕੇ ਮੁਸਲਮਨੋਊ । ਦੁਹ ਮੈਂ ਅਹੈ ਬਡੈਰੇ ਕੋਊ? ॥ ੭੫॥ 


ਮਤੋ ਕੌਨ ਸੋ ਤੁਮ ਨੇ ਧਾਰਾ? । ਸਰਬ ਬਤਾਵਹੁ ਕਰ ਨਿਰਧਾਰਾ”। 
ਸੀ ਗੁਰ ਸੁਨਕੈ ਬਚਨ ਉਚਾਰੇ । “ਹਮ ਨੇ ਦੋਨੋ ਪੱਖ ਬਿਦਾਰੇ” ॥੭੬॥ 


ਹਿੰਦੂ ਤੁਰਕ ਬਾਦ ਕੇ ਮਾਂਹੀ । ਬਸੈ ਸ਼ਤਾਨ ਸ਼ਾਂਤਿ ਹੈ ਨਾਹੀਂ । 
ਨਿਜ ਨਿਜ ਮਾਨ ਬਧਾਵਨ ਹੇਤਾ । ਸਗਰੇ ਝਗਰਹਿ` ਮੂਢ ਅਚੇਤਾ॥ ੭੭॥ 


ਤਿਨਕੇ ਸਿਰ ਜਮ ਡੰਡ ਲਗਾਈ । ਦ੍ੈਤ ਬਿਖੇ ਉਰਝੇ ਦੁਖ ਪਾਈਂ'। 
ਸੱਤਿਨਾਮ ਉਰ ਤੇ ਬਿਸਰਾਈ? । ਸਤਿਗੁਰ ਮਿਲਯੋ ਨ ਸੋਝੀ ਆਈ॥ ੭੮॥ 


5।। 53000 38000 50101 ਹ। €03148 ੧3101500੫੧)60011.60।। 


ਅਧਿਆਇ 41 ਉਬਾਰੇਖ਼ਾਨ ਤੇ ਅਦ੍ ਹਮਾਨ ਸਿੱਖ ਬਣੇ 


ਤਾਂ ਉਸੇ ਵੇਲੇ ਅੱਦ੍ਰਹਮਾਨ ਨੇ ਆਖਿਆ, “ਉਬਾਰੇਖ਼ਾਨ! ਤੂੰ ਆਪਣੀ ਥਾਂ 'ਤੇ ਬੈਠਾ ਰਹਿ। 
ਤੇਰੀ ਸਾਡੀ ਕੋਈ ਬਰਾਬਰੀ” ਨਹੀਂ ਹੈ, ਦਿਲ ਵਿੱਚ ਇਹ ਸੋਚ ਕੇ ਚੁੱਪ ਰਹਿ। ॥੭੦॥ 


ਦੋਹਰਾ 
ਮੈਂ ਅਤੇ ਤਪਾ, ਆਪਸ ਵਿਚ ਵਿਚਾਰ ਕਰਕੇ, ਆਪੇ ਸਮਝ ਲਵਾਂਗੇ। ਤੇਰਾ, ਵਿੱਚ ਬੋਲਣ ਦਾ 
ਕੋਈ ਕਾਰਨ ਨਹੀਂ ਬਣਦਾ। ॥੭੧॥ 


ਚੌਪਈ 
ਤਾਂ ਉਬਾਰੇਖ਼ਾਨ ਸੁਣ ਕੇ ਬੋਲਿਆ, “ਮੇਰਾ ਨਿਕਾਣਾ ਤਾਂ ਤਪਾ ਜੀ ਨਾਲ ਹੈ, ਇਹ ਮੇਰੇ ਪੀਰਾਂ 
ਦੇ ਪੀਰ ਹਨ। ਮੈਂ ਇਨ੍ਹਾਂ ਦਾ ਸੇਵਕ£ ਹਾਂ, ਮੁਰੀਦ ਹਾਂ। ॥੭੨॥ 


ਪਿੱਛੇ” ਨਿੰਦਾ ਕਰਨੀ ਚੰਗੀ ਗੱਲ ਨਹੀਂ' ਹੁੰਦੀ। ਪਾਪ ਲੱਗਦਾ ਹੈ । ਤੂੰ ਹੁਣੇ ਹੀ ਮੂੰਹੋ', ਉਸੇ ਤਰਾਂ 
ਕਹਿ, ਜਿਵੇਂ ਪਹਿਲਾਂ ਕਿਹਾ ਸੀ, ਤਾਂ ਹੀ ਤੇਰੇ ਪਿਛਲੇ ਦੋਸ਼ (ਪਾਪ) ਲੱਥਣਗੇ। ॥ ੭੩॥ 


ਸੋਰਠਾ 
ਉਬਾਰੇਖ਼ਾਨ ਦੀ ਹਾਲਤ ਵੇਖ ਕੇ, ਗੁਣਾਂ ਦੀ ਖਾਣ (ਗੁਰੂ ਜੀ) ਮੁਸਕਰਾ ਪਏ। ਅੱਦ੍ਰ ਹਮਾਨ 
ਸ਼ਰਮਸਾਰ ਹੋਇਆ, ਮਨ ਹੀ ਮਨ, ਬਹੁਤ ਸੜ-ਬਲ” ਗਿਆ ਸੀ। ॥੭੪॥ 


ਚੌਪਈ 

(ਉਹ) ਅੰਦਰੇ-ਅੰਦਰ ਕਰੋਧ2 ਕਰਦਾ ਹੋਇਆ, ਜਿਸ ਦਾ ਹੰਕਾਰੀ ਹੋਇਆ ਮਨ ਅਜੇ£ ਵੀ 
ਸਮਝ (ਮੰਨ) ਨਹੀਂ ਸੀ ਰਿਹਾ। ਉਹ ਫੇਰ ਕਹਿਣ ਲੱਗਾ, “ਹਿੰਦੂ ਅਤੇ ਮੁਸਲਮਾਨ, ਦੋਨਾਂ 
ਧਰਮਾਂ (ਮਤਾਂ) ਵਿੱਚੋਂ ਕਿਹੜਾ ਸ੍ਰੇਸ਼ਟ ਹੈ? ॥੭੫॥ 


ਤੁਸੀਂ ਕਿਹੜਾ ਧਰਮ ਧਾਰਨ ਕੀਤਾ ਹੋਇਆ ਹੈ? ਸਾਰੀ ਗੱਲ ਖੋਲ੍ਹ ਕੇ ਦੱਸੋ। ” ਗੁਰੂ ਜੀ ਨੇ 
_ ਇਹ ਸੁਣ ਕੇ ਫ਼ਰਮਾਇਆ, “ਅਸਾਂ ਤੇ ਦੋਨੋਂ ਪੱਖ ਹੀ ਛੱਡੇ” ਹੋਏ ਹਨ । ॥੭੬॥ 


_ ਹਿੰਦੂ-ਮੁਸਲਮਾਨ ਦੇ ਝਗੜੇ ਵਿਚ ਉਲਝ ਕੇ, ਸ਼ੈਤਾਨ ਦੇ ਵੱਸ ਵਿੱਚ ਆਏ ਹੋਏ ਹੋਣ ਕਰਕੇ 
ਸ਼ਾਂਤੀ ਨਹੀ ਮਿਲਦੀ। ਆਪੋ-ਆਪਣਾ ਮਾਨ ਵਧਾਉਣ ਖ਼ਾਤਰ ਸਾਰੇ ਹੀ ਮੂਰਖ-ਲੋਕ, ਬੇਅਰਥ 
ਝਗੜੀ ਜਾਂਦੇ ਹਨ। ॥੭੭॥ 


ਦੁਵੈਤ ਭਾਵ ਵਿਚ ਉਲਝੇ ਹੋਏ ਇਹ ਦੁੱਖ ਪਾਉਣਗੇ ਤੇ ਇਨ੍ਹਾਂ ਨੂੰ ਜਮਾਂ ਦੀ ਮਾਰ ਪਵੇਗੀ। 
_ ਉਨ੍ਹਾਂ ਨੇ ਮਨਾੰ ਵਿੱਚੋਂ ਸੱਚੇ-ਨਾਮ ਨੂੰ ਵਿਸਾਰ? ਦਿੱਤਾ ਹੈ। ਬਿਨਾਂ ਸਤਿਗੁਰੂ ਨੂੰ ਮਿਲਣ ਦੇ, ਇਨ੍ਹਾਂ 
ਨੂੰ ਸੋਝੀ ਨਹੀਂ ਆ ਸਕਦੀ। ॥੭੮॥ 


5।। 53000 8000 50101 ਹ। ੬0) _ ?? ।੧80011ਇ॥00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


_ ਏਕ ਜਰਾਹਾਂ ਹੋਤ ਹੈਂ ਸਯਾਨੇ । ਅਸਤ? ਘਾਵ ਕੇ ਭਗਨ? ਜੁ ਜਾਨੇ। 
ਪੂਰਬ ਵਹਿਰ ਨਿਕਾਸਹਿ' ਤਾਂਹੀ । ਚਰਮ ਘਾਵ ਕੋ ਬਹੁਰ ਮਿਲਾਹੀਂ ॥ ੭੯॥ 


ਇਕ ਕੱਚੇ? ਹਿਕਮਤ”? ਲਘੁ ਜਾਨਤ । ਭਗਨ ਅਸਤ ਕੋ ਨਹੀਂ ਪਛਾਨਤ । 
ਆਮਿਖ£ ਘਾਉ ਸੁ ਦੇਹਿਂ ਮਿਲਾਈ । ਰਹੈ ਬਿਕਾਰ ਨਸੂਰ ਸਦਾਈ ॥੮੦॥ 


ਤਿਉ' ਇਕ ਸਤਿਗੁਰ ਮੋਹ ਹੰਕਾਰਾ । ਪ੍ਰਿਥਮੇ ਖੋਵਹਿ' ਸਰਬ ਬਿਕਾਰਾ। 
ਬਹੂਰੇ ਦੇ ਆਤਮ ਉਪਦੇਸ਼ਾ । ਤਿਨਹਿ' ਨ ਹੈ ਭਵ ਪੀਰਾ ਲੇਸ਼ਾ ॥੮੧॥ 


ਇਕ ਕਾਚੇ ਗੁਰ ਹ੍ਹੈ ਜਗ ਮਾਂਹੀ । ਮਨ ਬਿਕਾਰ ਸੇ ਨਾਸਹਿ' ਨਾਹੀ। 
ਦੇ ਉਪਦੇਸ਼ ਚਹੈ' ਗਤਿ ਦੇਈ । ਮਾਨਾਦਿਕਾ£ ਤੇ ਦੁਖਿ ਹ੍ਹੋ ਤੇਈ॥੮੨॥ 


ਤੁਮ ਕੋ ਮਿਲਜੋ ਗੁਰੂ ਕੋ ਕਾਚਾ । ਨਹੀ ਲਖਾਯੋ ਰੂਪ ਸੁ ਸਾਚਾ। 
ਫਸੇ ਮਾਨ ਮਹਿ ਪੱਖਯ ਕਰੇਹੀ । ਅਪਨੋ' ਰੂਪ ਪਛਾਨੈ ਦੇਹੀ” ॥੮੩॥ 


ਦੋਹਰਾ 
ਸ਼ੇਖ ਕਹੈ “ਨਾਨਕ ਤਪਾ! ਕੇਤਿਕ ਤੂੰ ਅਧਿਕਾਇ। 
ਨਦਰ ਤਰੇ? ਆਨਤ ਨਹੀਂ ਦੋਨੋ ਪੱਖ ਗਵਾਇ”॥ ੮੪॥ 


ਚੌਪਈ 


ਸ੍ਰੀ ਗੁਰ ਬੇਲੇ “ਨਦਰ ਸੁ ਦੂਰ । ਇਕ ਅਕਾਲ ਕੇ ਰਹੇ ਹਦੂਰਾਂ?। 
ਸੁਨਹੁ ਸ਼ੇਖ਼! ਇਹ ਨੀਕੀ ਬਾਤ । ਆਪਾ ਖੋਇ ਕੀਯੋ ਮਨ ਸਾਂਤਿ॥੮੫॥ 


ਤਿਨਹੀ ਏਕ ਨਿਰੰਜਨ ਪਾਇਆ । ਨਾਮ ਜਪਤ ਜਿਨਿ ਆਪ ਗਵਾਇਆ । 
ਖ਼ਾਲਕਾਂ' ਏਕੈ ਖ਼ਲਕ ਬਨਾਈ । ਭਲਾ ਜੁ ਬੁਰਾ ਨੀਚ ਉਚ ਤਾਂਈ ॥੮੬॥ 


5॥ 58000 28001 5000। 2 00੫੧” ੧8॥101੧1੨॥॥0੫੧60111.001। 


ਅਧਿਆਇ 41 ਉਬਾਰੇਖ਼ਾਨ ਤੇ ਅਦ੍ਰਹਮਾਨ ਸਿੱਖ ਬਣੇ 


ਇੱਕ ਜਰਾਹ (ਚੀਰ-ਫਾੜ ਕਰਨ ਵਾਲਾ ਹਕੀਮ)! ਸਿਆਣਾ ਹੁੰਦਾ ਹੈ, ਉਹ ਟੁੱਟੀ? ਹੱਡੀ? ਦੇ 
ਜ਼ਖ਼ਮ ਨੂੰ ਦੂਰ ਕਰਨ (ਦਾ ਢੰਗ) ਜਾਣਦਾ ਹੁੰਦਾ ਹੈ। ਪਹਿਲਾਂ ਉਹ ਜ਼ਖ਼ਮੀ-ਹੱਡੀ ਨੂੰ ਬਾਹਰ ਕੱਢ 
ਲੈਂਦਾ ਹੈ ਤੇ ਫੇਰ ਹੀ ਮਾਸ ਦੇ ਜ਼ਖ਼ਮ ਨੂੰ ਮੇਲਦਾ ਹੈ। (ਭਾਵ ਅੰਦਰ ਹੱਡੀ ਨੂੰ ਅੰਦਰੋਂ ਠੀਕ 
ਕਰਕੇ, ਫੇਰ ਹੀ ਮਾਸ ਨੂੰ ਮੇਲਦਾ ਹੈ)। ॥੭੯॥ 


ਇੱਕ ਕੱਚਾ" ਹਕੀਮ ਜੋ ਬਹੁਤ ਘੱਟ ਸਮਝਦਾਰ ਹੁੰਦਾ ਹੈ, ਉਹ ਟੁੱਟੀ ਹੋਈ ਹੱਡੀ ਨੂੰ ਜਾਣੇ- 
ਪਛਾਣੇ ਬਗ਼ੈਰ ਹੀ, ਮਾਸ£ ਦੇ ਜ਼ਖ਼ਮ ਨੂੰ, ਉੱਪਰੋਂ-ਉੱਪਰੋਂ ਮੇਲ ਦਿੰਦਾ ਹੈ। ਫੇਰ ਉਹ ਜ਼ਖ਼ਮ 
ਨਾਸੂਰ ਬਣ ਕੇ (ਸਦਾ ਹੀ ਵਗਦਾ ਰਹਿੰਦਾ ਹੈ) ਭਰਦਾ ਨਹੀਂ। ॥੮੦॥ 


ਇਸੇ ਤਰਾਂ ਇੱਕ ਸਤਿਗੁਰੂ (ਸੱਚਾ ਗੁਰੂ) ਮੋਹ-ਹੰਕਾਰ ਆਦਿ (ਵਿਸ਼ੇ-ਵਿਕਾਰਾਂ ਦਾ) ਸਭ ਤੋਂ 
ਪਹਿਲਾਂ ਨਾਸ਼ ਕਰਕੇ ਫੇਰ ਆਤਮਕ-ਗਿਆਨ ਦਾ ਉਪਦੇਸ਼ ਦੇਵੇਗਾ। (ਇਸ ਤਰਾਂ ਕਰਨ 
ਨਾਲ) ਫਿਰ (ਬੰਦੇ) ਨੂੰ ਜਗਤ ਦਾ ਭੋਰਾ-ਭਰ” ਵੀ ਦੁਖ ਨਹੀਂ ਮਿਲਦਾ। ॥੮੧॥ 


ਸੰਸਾਰ ਵਿਚ ਇੱਕ ਕੱਚੇ ਗੁਰੂ ਹੁੰਦੇ ਹਨ। ਉਹ ਬੰਦੇ ਦੇ ਅੰਦਰੋਂ ਖੋਟੇ-ਵਿਕਾਰਾਂ ਨੂੰ ਦੂਰ ਕੀਤੇ 
ਬਗੈਰ ਹੀ ਮੁਕਤੀ ਦਿਵਾਣ ਹਿਤ ਉਪਦੇਸ਼ ਦਿੰਦੇ ਹਨ। ਹੰਕਾਰ, ਮਾਣਾਂ ਆਦਿ ਸਦਕਾ, ਉਨ੍ਹਾਂ 
ਦੇ ਮੁਰੀਦ ਤਕਲੀਫ਼ ਹੀ ਸਹਿੰਦੇ ਰਹਿੰਦੇ ਹਨ। ॥੮੨॥ 


(ਐ ਅੱਦ੍ਹਮਾਨ!) ਤੈਨੂੰ ਕੋਈ ਕੱਚਾ ਗੁਰੂ ਮਿਲਿਆ ਹੋਵੇਗਾ, ਜਿਸ ਨੇ ਤੈਨੂੰ ਸੱਚੇ-ਸਰੂਪ ਬਾਰੇ 
ਜਾਣੂ ਨਹੀਂ ਕਰਵਾਇਆ। ਤੂੰ ਹੰਕਾਰ ਵਿਚ ਫਸਿਆ ਹੋਣ ਕਰਕੇ ਦਵੈਤ ਕਰਦਾ ਹੈੱ'। ਪਹਿਲਾਂ 
ਆਪਣੇ ਦੇਹੀ-ਰੂਪ ਦੀ ਪਛਾਣ ਕਰ। ॥੮੩॥ 


ਖਖ 


ਵਹਰਾ 


9 ੧ 5੧੪ __% ੨੦ _ $ ਵੱ 


ਹੇਠਾਂ ਨਾ ਲਿਆ ਕੇ, ਦੋਵੇਂ ਹੀ ਧਰਮ ਵਿਸਾਰ ਛੱਡੇ ਹਨ।” ॥੮੪॥ 


ਚੌਪਈ 

ਗੁਰੂ ਜੀਂ ਨੇ ਕਿਹਾ, “ਅਸਾਂ ਦੀ ਨਜ਼ਰ (ਬਹੁਤ) ਦੂਰ, ਉਸ ਅਕਾਲ-ਪੁਰਖ ਦੀ ਹਜ਼ੂਰੀ'$ ਵਿਚ 
ਲੱਗੀ ਰਹਿੰਦੀ ਹੈ। ਹੇ ਸ਼ੇਖ਼ ਜੀ ਸੁਣੋ! ਇਹ ਬਹੁਤ ਹੀ ਚੰਗੀ ਗੱਲ ਹੈ ਕਿ ਆਪਣਾ-ਆਪਾ ਗਵਾ 
ਕੇ, ਹੀ ਮਨ ਨੂੰ ਸ਼ਾਂਤੀ ਪ੍ਰਾਪਤੀ ਹੁੰਦੀ ਹੈ। ॥੮੫॥ 


ਉਨ੍ਹਾਂ ਨੇ ਹੀ (ਉਸ) ਇੱਕ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੁੰਦਾ ਹੈ, ਜਿਨ੍ਹਾਂ ਨੇ ਆਪਣਾ-ਆਪ 


ਗਵਾ ਕੇ ਉਸ ਦੇ ਨਾਮ ਦਾ ਸਿਮਰਨ ਕੀਤਾ ਹੁੰਦਾ ਹੈ। ਉਹ, ਰਚਨਹਾਰਾ'' ਇੱਕ ਹੀ ਹੈ। 
ਚੰਗੇ-ਬੁਰੇ, ਉੱਚੇ-ਨੀਵੇ', ਲੋਕਾਂ ਦੀ ਇਹ ਸਾਰੀ ਖ਼ਲਕਤ ਉਸ ਨੇ ਹੀ ਬਣਾਈ ਹੈ। ॥੮੬॥ 


$। 58000 9800 5010 2 ੬0੫9 _”>' ।੧8੧0੧॥1੨॥0੫੧6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਨਹੀਂ ਆਪ ਤੇ ਕੋਊ ਭਯੋ । ਤਿਉਂ ਸਭ ਹੋਏ ਜਿਉਂ ਨਰਮਯੋ'”। 
ਅਸ ਕਹਿ ਕ੍ਰਿਪਾ ਦ੍ਰਿਸ਼ਟਿ ਕੋ ਦੇਖੀ । ਕੀਨੋ ਦੂਰ ਹੰਕਾਰ ਬਿਸ਼ੇਖੀ॥ ੮੭॥ 


ਦੋਹਰਾ 
ਅੱਦੁਮਾਨ ਸੁਨ ਕਾਨ ਇਵ ਘਨੋ ਦੀਨ£ ਮਨ ਹੋਇ। 
ਚਰਨ ਗਹੇ ਦੈ ਹਾਥ ਸੋ ਬਿਨਤੀ ਬਹੁਰ ਬਗੋਇ॥ ੮੮॥ 


ਚੌਪਈ 
“ਤਪਾ ! ਬਖਸ਼ਿਯੇ ਖਤਾ? ਹਮਾਰੀ । ਨਿੰਦਾ ਹਮ ਨੈ ਭੂਲ ਉਚਾਰੀ। 
ਪੂਰਬ ਭੇਦ ਨ ਜਾਨਯੋ ਤੇਰਾ । ਅਫਵਲ” ਗੁਨਹਿ' ਕਰੋ ਅਬ ਮੇਰਾ”॥੮੯॥ 


ਸੁਨਕੈ ਬੋਲਯੋ ਤਬਹਿ ਉਬਾਰਾ । “--ਤਪਾ ਉਠਾਵੋਂ-- ਤੂੰ ਜਿ ਉਚਾਰਾ। 
ਅਬ ਕਿਉਂ ਨਹਿ ਤੁਮ ਦੇਤ ਉਠਾਈ । ਮਿਲ ਜਿਹ ਕੋ ਹੈ ਗ੍ਰੀਵ ਨਿਵਾਈ ॥੯੦॥ 


ਬਾਤ ਸਮਝ ਕਰ ਕਹਿਨੀ ਭਲੀ । ਕਿਸਿ ਬਿਧਿ ਕੀਟੀ?ੰ ਗਿਰ$ ਕੋ ਲਿਲੀ”। 
ਰਵਿ ਸਮਾਨ ਕਿਉਂ ਹੋਇ ਟਿਟਾਨੋ। ਇਤੋ ਭੇਦ ਨਿਜ ਮਾਂਹਿ ਪਛਾਨੋ”॥ ੯੧॥ 


ਦੋਹਰਾ 

ਅਆੰਦਮਾਨ ਕਹਿ 'ਪ੍ਰਿਥਮ ਮੈਂ ਅਸ ਜਾਨਯੋ ਮਨ ਮਾਹਿੰ । 
ਬੁਤ ਪ੍ਰਸਤ ਕੋ ਹਿੰਦੂ ਹੈ,ਤਿਨਕੇ ਸਮ ਇਹ ਨਾਹਿਂ ॥੯੨॥ 
ਚੌਪਈ 


ਹਿੰਦੂ ਤੁਰਕ ਤੇ ਅਹੈ ਨਿਰਾਲਾ । ਸ੍ਰੀ ਨਾਨਕ ਇਸ ਮਤੋ ਬਿਸਾਲਾ। 
ਇਨ ਕੀ ਕੌਨ ਕਰੇ ਸਮਤਾਈ । ਮਿਲੇ ਜਬੈ ਤਬਹੀ ਸੁਧਿ ਪਾਈ” ॥੯੩॥ 


ਤਿਹ ਢਿਗ ਬ੍ਰਿੰਦ ਹੁਤੇ ਨਰ ਜੇਊ । ਚਰਨ ਕਮਲ ਬੰਦਤ ਭੇ ਤੇਊ। 
ਸ੍ਰੀ ਗੁਰ ਭਨਯੋ “ਖੁਦਾਇ ਜਿ ਪਯਾਰੇ । ਖੌਫ? ਖੁਦਾਇ ਸੁ ਉਰ ਮੈਂ' ਧਾਰੇ ॥ ੯੪॥ 


5॥ 58000 8001 50101 2 ੬॥॥%॥”” __।0੫੧0੧॥॥੨॥00੫/607%0%। 


ਅਧਿਆਇ 4। ਉਬਾਰੇਖ਼ਾਨ ਤੇ ਅਦ੍ਹਮਾਨ ਸਿੱਖ ਬਣੇ 


_ ਕੋਈ ਵੀ ਆਪਣੇ-ਆਪ ਪੈਦਾ ਨਹੀਂ ਹੋਇਆ। ਸਾਰੇ ਲੋਕ ਉਸੇ ਤਰਾਂ ਹੀ ਬਣੇ ਹਨ, ਜਿਵੇਂ 
ਉਸ ਨੇ ਪੈਦਾ' ਕੀਤੇ ਹਨ। ” ਇਸ ਤਰਾਂ ਕਹਿੰਦੇ ਹੋਏ ਜਦ ਗੁਰੂ ਜੀ ਨੇ ਆਪਣੀ ਕਿਰਪਾਲੂ- 
ਦ੍ਰਿਸ਼ਟੀ ਨਾਲ ਅੱਦ੍ਰਹਮਾਨ ਨੂੰ ਵੇਖਿਆ ਤਾਂ ਉਸ ਦਾ ਸਾਰਾ ਹੰਕਾਰ ਦੂਰ ਕਰ ਦਿੱਤਾ 
ਸੀ। ॥੮੭॥ 


ਦੋਹਰਾ 
ਅਦ੍ਰਹਮਾਨ, ਗੁਰੂ ਜੀ ਦੇ ਇਹ ਬੋਲ ਕੰਨੀਂ ਸੁਣ ਕੇ, ਮਨ ਤੋਂ ਬਹੁਤ ਹੀ ਨਿਮਰ£ ਹੋ ਗਿਆ 
ਤੇ ਦੋਨਾਂ ਹੱਥਾਂ ਨਾਲ ਗੁਰੂ ਜੀ ਦੇ ਚਰਨ ਫੜ ਕੇ, ਫੇਰ ਬੇਨਤੀ ਕਰਨ ਲੱਗਾ। ॥੮੮॥ 


ਚੌਪਈ 

“ਹੇ ਤਪਾ ਜੀ! ਮੇਰੀ ਭੁੱਲ” ਬਖ਼ਸ਼ ਦਿਉ । ਮੈਂ ਭੁੱਲ ਕੇ ਆਪ ਦੀ ਨਿੰਦਾ ਕਰ ਬੈਠਾ । ਮੈ' ਪਹਿਲਾਂ 
ਆਪ ਦੇ ਭੇਦ (ਵਡਿਆਈ) ਨੂੰ ਨਹੀਂ ਸੀ ਜਾਣ ਸਕਿਆ। ਮੇਰੇ ਤੋਂ ਹੋਈ ਅਵੱਗਿਆ ਨੂੰ ਹੁਣ 
ਮਾਫ਼ ਕਰ ਦਿਉ।” ॥੮੯॥ 


ਉਸ ਦੇ ਬੋਲ ਸੁਣ ਕੇ, ਉਸ ਵੇਲੇ ਉਬਾਰੇਖ਼ਾਨ ਬੋਲਿਆ, “ਤੂੰ ਜੋ ਕਹਿੰਦਾ ਸੀ - ਮੈ ਤਪਾ ਜੀ 
ਨੂੰ ਚੁੱਕ ਕੇ ਪਰ੍ਹੇ ਸੁੱਟ ਦੇਵਾਂਗਾ- ।ਹੁਣ ਕਿਉਂ ਨਹੀਂ ਚੁੱਕ ਦਿੰਦਾ, ਜਿਨ੍ਹਾਂ ਨੂੰ ਮਿਲ ਕੇ ਹੁਣ ਤੂੰ 
ਗਰਦਨ ਨੀਵੀ ਕਰੀ ਹੋਈ ਹੈ। ॥੯੦॥ 


ਸੋਚ-ਸਮਝ ਕੇ ਕੀਤੀ ਹੋਈ ਗੱਲ ਚੰਗੀ ਹੁੰਦੀ ਹੈ। ਕੀੜੀ? ਪਹਾੜ£ ਨੂੰ ਕਿਵੇ ਨਿਗਲਾੰ 
(ਨਿਘਾਰ) ਸਕਦੀ ਹੈ? ਸੂਰਜ ਦੇ ਬਰਾਬਰ ਟਟਹਿਣਾ ਕਿਸ ਤਰਾਂ ਹੋ ਸਕਦਾ ਹੈ? ਏਨਾ ਹੀ 
ਅੰਤਰ ਤੂੰ ਗੁਰੂ ਜੀ ਤੇ ਆਪਣੇ ਵਿੱਚ ਸਮਝ। ” ॥੯੧॥ 


ਦੋਹਰਾ 
ਅੱਦ੍ਰਹਮਾਨ ਨੇ ਆਖਿਆ, “ਪਹਿਲਾਂ ਮੈ ਇਸ ਤਰਾਂ ਸਮਝਿਆ ਸੀ ਕਿ ਕੋਈ ਹਿੰਦੂ ਬੁੱਤਪ੍ਰਸਤ 
ਹੋਣਾ ਹੈ, (ਪਰ) ਇਹ ਗੁਰੂ ਜੀ ਤਾਂ ਉਨ੍ਹਾਂ ਵਰਗੇ ਨਹੀਂ ਹਨ। ॥੯੨॥ 


ਚੌਪਈ 

ਇਹ ਨਾਨਕ ਜੀ ਦਾ ਧਰਮ” ਤਾਂ ਹਿੰਦੂਆਂ ਅਤੇ ਮੁਸਲਮਾਨਾਂ ਨਾਲੋਂ ਬਹੁਤ ਵਿਸ਼ਾਲ ਤੇ ਨਿਰਾਲਾ 
ਹੈ। ਇਨ੍ਹਾਂ ਦੀ ਬਰਾਬਰੀ ਕੌਣ ਕਰ ਸਕਦਾ ਹੈ? ਜਦੋਂ ਤੋਂ (ਆਪ) ਮਿਲੇ ਹੋ, ਉਦੋਂ ਤੋਂ ਹੀ ਮੈਨੂੰ 
ਸੋਝੀ ਆ ਗਈ ਹੈ।” ॥੯੩॥ 


ਉਸ ਦੇ ਕੋਲ ਜੋ ਹੋਰ ਬੰਦੇ ਸਨ, ਉਨ੍ਹਾਂ ਸਾਰਿਆਂ ਨੇ ਵੀ ਗੁਰੂ ਜੀ ਦੇ ਚਰਨ ਕਮਲਾਂ ਵਿਚ 
ਨਮਸਕਾਰ ਕੀਤੀ ਤਾਂ ਗੁਰੂ ਜੀ ਨੇ ਆਖਿਆ, “ਜੋ ਖ਼ੁਦਾ ਦੇ ਪਿਆਰੇ ਹੁੰਦੇ ਹਨ, ਉਹ ਆਪਣੇ 
ਹਿਰਦੇ ਅੰਦਰ ਖ਼ੁਦਾ ਦਾ ਡਰ? ਹਮੇਸ਼ਾ ਰੱਖਦੇ ਹਨ। ॥੯੪॥ 


353 


5।। 53000 8001 5001 ਗ 6089 ੧3101500੫੧6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕਬਹਿ ਗ਼ਾਫਲੀ' ਭੂਲ ਨ ਕਰਹੈ' । ਨਿਸਦਿਨ ਉਰ ਮਹਿੰ ਡਰ ਕੋ ਧਰਹੈਂ। 
ਸਿਮਰਨ ਪ੍ਰੇਮ ਭਗਤਿ ਮਹਿ ਰਾਤੇ । ਉਚਿਤਾ ਪਾਇ ਨੀਚ ਹ੍ਹੈ ਜਾਤੇ ' ॥੯੫॥ 


ਉਤ 
ਇਉਂ ਮਿਲਕੈ ਹਰਖਾਇ ਉਰ ਗਾ? ਤਬ ਅੱਢ੍ਰਹਮਾਨ”??। 
ਸ੍ਰੀ ਗੁਰ ਕੇਰ ਸਮੀਪ ਹ੍ਹੈ ਕਹਯੋ ਉਬਾਰੇ ਖਾਂਨ॥੯੬॥ 


ਚੌਪਈ 


“ਕ੍ਰਿਪਾ ਨਿਧਾਨ ਭਾਉ ਕੇ ਪਯਾਰੇ! ਗੰਜਨ? ਗਰਬ ਸੁ ਮੁਕਤਿ ਉਦਾਰੇ । 
ਪਾਇਨ ਸੋ ਪਾਵਨ ਮਮ ਧਾਮੂ” । ਕਰਹੁ ਆਪ ਨਿਸ ਭੀ ਬਿਸਰਾਮੂ” ॥੯੭॥ 


ਸੁਨ ਕੈ ਬਿਨਤੀ ਡੇਰਾ ਕੀਨਾ । ਸੁਭ ਸਥਾਨ ਪ੍ਰਭੂ ਕੋ ਆਸੀਨਾ। 
ਦਿਜ ਬੁਲਵਾਇ ਬਨਾਇ ਅਹਾਰਾ । ਕਰ ਸੋਂ ਪਕਰ ਸੁ ਪੈਰ ਪਖਾਰਾ?॥੯੮॥ 


ਦੈ ਦਿਉਸਨ£ ਲੌ ਸਦਨ ਰਹੇ ਤਿਹ । ਜਾਗੇ ਮਸਤਕ ਭਾਗ ਬਡੇ ਜਿਹ'। 
ਪੁਨ ਕਰਤਾਰਪੁਰੇ ਚਲਿ ਆਏ । ਜਿਨ ਹੰਕਾਰੀ ਪੈਰੀਂ ਪਾਏ ॥੯੯॥ 


ਇਤਿ ਸੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤ੍ਰਾਰਧੇ “ਅੱਢੁਮਾਨ ਕੋ ਪ੍ਰਸੰਗ” ਬਰਨਨੰ ਨਾਮ 
ਇਕਤਾਲੀਸਮੋ' ਧਜਾਇ ॥੪੧॥ 


5।। 53000 8001 5001 6009 ੧3101500੫੧)60011.60।। 


ਅਧਿਆਇ 41 ਉਬਾਰੇਖ਼ਾਨ ਤੇ ਅਢ੍ ਹਮਾਨ ਸਿੱਖ ਬਣੇ 


ਤੇ ਉਹ ਭੁੱਲ ਕੇ ਵੀ ਕਦੇ ਸੁਸਤੀ” ਨਹੀਂ ਕਰਦੇ। ਉਹ ਦਿਨੇ-ਰਾਤ ਮਨ ਵਿੱਚ ਉਸ ਦਾ ਡਰ 
ਵਸਾਈ ਰੱਖਦੇ ਹਨ। ਪ੍ਰੇਮਾ-ਭਗਤੀ ਤੇ ਸਿਮਰਨ ਵਿਚ ਰੰਗੇ ਹੋਏ, ਉੱਚਤਾ ਪ੍ਰਾਪਤ ਹੋਣ `ਤੇ 
ਵੀ ਨੀਵੇ' (ਨਿਮਰ) ਹੋ ਜਾਂਦੇ ਹਨ। ” ॥੯੫॥ 


ਦੋਹਰਾ 
ਇਸ ਤਰਾਂ ਗੁਰੂ ਜੀ ਨੂੰ ਮਿਲ ਕੇ ਅਦ੍ਰਹਮਾਨ ਦਾ ਹਿਰਦਾ ਖ਼ੁਸ਼ ਹੋ ਗਿਆ£। ਉਬਾਰੇਖ਼ਾਨ ਗੁਰੂ 
ਜੀ ਦੇ ਕੋਲ ਹੋ ਕੇ ਕਹਿਣ ਲੱਗਾ। ॥੯੬॥ 


ਚੌਪਈ 

ਹੇ ਕਿਰਪਾ ਦੇ ਪੁੰਜ! ਹੇ (ਪ੍ਰਭੂ ਨਾਲ) ਪ੍ਰੇਮ ਭਾਵ ਰੱਖਣ ਵਾਲੇ ਪਿਆਰੇ ! ਹੰਕਾਰੀ ਪੁਰਸ਼ਾਂ ਦਾ 
ਹੰਕਾਰ ਤੋੜ” ਕੇ ਮੁਕਤੀ ਬਖਸ਼ਣਹਾਰੇ ਗੁਰੂ ਜੀਓ! ਮੇਰੇ ਘਰ” ਵਿਚ ਚਰਨ ਪਾ ਕੇ ਉਸ ਨੂੰ (ਘਰ 
ਨੂੰ) ਪਵਿੱਤਰ ਕਰੋ ਅਤੇ ਰਾਤ ਪੈ ਗਈ ਹੈ, ਤੁਸੀਂ ਇਥੇ ਹੀ ਬਿਸਰਾਮ ਕਰੋ ਜੀ। ” ॥੯੭॥ 


ਉਬਾਰੇਖ਼ਾਨ ਦੀ ਬੇਨਤੀ ਸੁਣ ਕੇ, ਉਨ੍ਹਾਂ (ਗੁਰੂ ਜੀ) ਨੇ ਡੇਰਾ ਕਰ ਲਿਆ ਸੀ। (ਉਸ ਨੇ) ਸੁੰਦਰ 
ਸਥਾਨ `ਤੇ ਪ੍ਰਭੂ (ਗੁਰੂ) ਜੀ ਦਾ ਨਿਵਾਸ ਕਰਵਾਇਆ। ਬ੍ਰਾਹਮਣਾਂ ਨੂੰ ਬੁਲਾ ਕੇ, ਭੋਜਨ 
ਤਿਆਰ ਕੀਤਾ ਗਿਆ ਤੇ ਗੁਰੂ ਜੀ ਦੇ ਚਰਨਾਂ ਨੂੰ ਫੜ ਕੇ ਜਲ ਨਾਲ ਧੋਤਾ। ॥੯੮॥ 


ਗੁਰੂ ਜੀ ਉੱਥੇ ਦੋ ਦਿਨ£, ਉਸ ਦੇ ਘਰ ਰਹੇ। ਉਸ ਵੱਡੇ ਭਾਗਾਂ ਵਾਲੇ ਦੀ ਕਿਸਮਤ ਜਾਗ ਪਈ 
ਸੀ ਤੇ ਫੇਰ ਗੁਰੂ ਜੀ, ਜਿਨ੍ਹਾਂ ਨੇ ਹੰਕਾਰੀਆਂ ਨੂੰ ਪੈਰਾਂ ਉੱਤੇ ਪੁਆਇਆ ਸੀ, ਕਰਤਾਰਪੁਰ ਵੱਲ 
ਚੱਲ ਆਏ ਸਨ। ॥੯੯॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ ਉਬਾਰੇਖਾਨ ਤੇ ਅਦੁਹਮਾਨ ਦਾ ਪ੍ਰਸੰਗ” 
ਨਾਮੀ ਇਕਤਾਲੀਵਾਂ ਅਧਿਆਇ ਸਮਾਪਤ ਹੋਇਆ। 


355 
5।। 53000 38000 50101 ਹ। ੬099 ੧3101500੫੧6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਾਰ 


ਮਾਲੋ ਸ਼ੇਖ਼, ਗੁਰੂ ਜੀ ਦਾ ਮੁਰੀਦ ਬਣ ਗਿਆ ਸੀ। ਉਸ ਨੇ ਆਪਣੇ ਮਿੱਤਰ, 
ਉਬਾਰੇਖ਼ਾਨ ਕੋਲ ਗੁਰੂ ਜੀ ਦੀ ਉਸਤਤ ਕੀਤੀ ਤਾਂ ਉਬਾਰੇਖ਼ਾਨ ਵੀ ਗੁਰੂ ਜੀ ਦੇ ਦਰਸ਼ਨ ਕਰਨ 
ਲਈ ਚੱਲ ਆਇਆ। ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਨਾ ਕੋਈ ਹਿੰਦੂ ਤੇ ਨਾ ਹੀ 
ਕੋਈ ਮੁਸਲਮਾਨ ਹੁੰਦਾ ਹੈ, ਸਗੋ ਸਾਰੇ ਇੱਕੋ ਹੀ ਮਿੱਟੀ ਦੇ ਬਣੇ ਹੋਏ ਇਨਸਾਨ ਹਨ ਤੇ ਅੰਤ 
ਨੂੰ ਮਿੱਟੀ ਵਿਚ ਹੀ ਮਿਲ ਜਾਂਦੇ ਹਨ। ਉਹ ਲੋਕ, ਸੁੱਖ ਹਾਸਲ ਕਰਦੇ ਹਨ, ਜੋ ਰੱਬ ਦੇ ਰੰਗ 
ਵਿਚ ਰੰਗੇ ਰਹਿੰਦੇ ਹਨ। ਉਸ ਦਾ ਨਾਮ-ਸਿਮਰਨ ਕਰਦਿਆਂ ਪ੍ਰੇਮਾ-ਭਗਤੀ ਵਿਚ ਭਿੱਜੇ 
ਰਹਿੰਦੇ ਹਨ। ਤਾਂ ਅਨਮੋਲ ਬਚਨ ਸੁਣ ਕੇ ਉਬਾਰੇ ਖ਼ਾਨ, ਗੁਰੂ ਜੀ ਚਰਨੀ ਪੈ ਗਿਆ ਤੇ ਉਸ 
ਨੂੰ ਆਪਣੇ ਸਰੂਪ ਦਾ ਗਿਆਨ ਹੋ ਗਿਆ। ਉਸ ਦੇ ਸਾਰੇ ਭਰਮ-ਭੁਲੇਖੇ ਜਾਂਦੇ ਰਹੇ ਸਨ। 

ਇਕ ਦਿਨ ਉਬਾਰੇਖ਼ਾਨ, ਇਕ ਫ਼ਕੀਰ ਅੱਢ੍ਰਹਮਾਨ ਨੂੰ ਜਾ ਮਿਲਿਆ ਤੇ ਉਸ ਦੇ 
ਸਾਹਮਣੇ ਗੁਰੂ ਜੀ ਦੀਆਂ ਉਸਤਤ ਭਰੀਆਂ ਗੱਲਾਂ ਕਰਨ ਲੱਗ ਪਿਆ ਕਿ ਗੁਰੂ ਜੀ ਤਾਂ ਖ਼ੁਦ 
ਹੀ ਖ਼ੁਦਾ ਦਾ ਅਵਤਾਰ ਹਨ। ਅਜਿਹੀਆਂ ਗੱਲਾਂ ਸੁਣ ਕੇ ਅਦ੍ਹਮਾਨ ਗੁੱਸੇ ਵਿਚ ਆ ਕੇ ਭੜਕ 
ਪਿਆ। ਉਸ ਨੇ ਕਿਹਾ ਕਿ ਤੂੰ ਹਿੰਦੂ ਕਾਫ਼ਰ ਦੇ ਗੁਣ-ਗਾਇਨ ਕਰੀ ਜਾ ਰਿਹਾ ਹੈ', ਮੈਂ ਉਸ 
ਨੂੰ ਉਸ ਦੀ ਜਗ੍ਹਾ ਤੋਂ ਚੁੱਕ ਕੇ ਪਰ੍ਹੇ ਸੁੱਟ ਦੇਵਾਂਗਾ। ਤੂੰ ਹਿੰਦੂ ਨੂੰ ਖ਼ੁਦਾ ਦੇ ਰੂਪ ਵਿਚ ਦੱਸ ਰਿਹਾ 
ਹੈੱ। 

ਫਿਰ ਜਦ ਉਬਾਰੇਖ਼ਾਨ, ਗੁਰੂ ਜੀ ਪਾਸ ਸੋਹਣੇ ਬਸਤਰ ਭੇਟ ਕਰਨ ਗਿਆ ਤਾਂ 
ਜਾਣਨਹਾਰੇ ਗੁਰੂ ਜੀ ਨੇ ਉਬਾਰੇਖ਼ਾਨ ਨੂੰ ਪੁੱਛਿਆ, ਅਦ੍ਹਮਾਨ ਸਾਡੀ ਬਾਬਤ ਤੈਨੂੰ ਕੀ ਕਹਿੰਦਾ 
ਸੀ ਤਾਂ ਉਸਨੇ ਸੱਚੋ-ਸੱਚ ਦੱਸ ਦਿੱਤਾ ਸੀ ਕਿ ਅਦੁਹਮਾਨ ਕਹਿੰਦਾ ਸੀ, ਮੈਂ ਹਿੰਦੂ ਕਾਫਰ ਨੂੰ 
ਇੱਥੋਂ ਚੁੱਕ ਕੇ ਪਰ੍ਹੇ ਸੁੱਟ ਦੇਵਾਂਗਾ। ਉਸ ਪਿੱਛੋਂ ਗੁਰੂ ਜੀ, ਉਬਾਰੇਖ਼ਾਨ ਨੂੰ ਨਾਲ ਲੈ ਕੇ 
ਅਦ੍ਹਮਾਨ ਕੋਲ ਚਲੇ ਗਏ ਸਨ। ਜਦ ਅਦ੍ਹਮਾਨ ਮੁੱਕਰਨ ਲੱਗਾ ਤਾਂ ਉਬਾਰੇਖ਼ਾਨ ਨੇ ਫਿਰ 
ਸੱਚ-ਸੱਚ ਦੱਸ ਦਿੱਤਾ ਸੀ। ਗੁਰੂ ਜੀ ਨੇ ਉਸ (ਅਦ੍ਰਹਮਾਨ) ਨੂੰ ਅਨਮੋਲ ਉਪਦੇਸ਼ ਦਿੱਤਾ। ਉਸ 
ਦੇ ਮਨ ਦੀ ਸਾਰੀ ਮੈਲ ਧੋ ਦਿੱਤੀ। ਗੁਰੂ ਜੀ ਨੇ ਦੱਸਿਆ ਕਿ ਲੋਕ ਧਰਮਾਂ ਆਦਿ ਦੇ ਚੱਕਰਾਂ 
ਵਿਚ ਉਲਝ ਕੇ ਦੁੱਖ ਪਾਉਣਗੇ। ਮਨ ਵਿਚੋਂ' ਸਤਿਗੁਰੂ ਦਾ ਸੱਚਾ ਸਿਮਰਨ ਵਿਸਾਰਨ ਨਾਲ ਸੋਝੀ 
ਨਹੀਂ ਆਉਂਦੀ। ਪ੍ਰਭੂ ਹੀ ਸਭ ਦਾ ਰਚਨਹਾਰਾ ਹੈ ਤੇ ਸਾਰੀ ਖ਼ਲਕਤ ਉਸ ਨੇ ਹੀ ਬਣਾਈ ਹੈ। 
ਸੱਚਾ ਗੁਰੂ ਹੀ ਸੱਚਾ ਉਪਦੇਸ਼ ਦੇ ਸਕਦਾ ਹੈ। ਇਸ ਤਰਾਂ ਅਦ੍ਰਹਮਾਨ ਦਾ ਸਾਰਾ ਹੰਕਾਰ ਦੂਰ 
ਹੋ ਗਿਆ ਤੇ ਉਹ ਗੁਰੂ ਜੀ ਦੀ ਸ਼ਰਨ ਵਿਚ ਆ ਗਿਆ।ਉਂਸ ਨੇ ਗੁਰੂ ਜੀ ਨੂੰ ਆਪਣੇ ਕੋਲ 
ਦੋ ਦਿਨ ਰੱਖਿਆ ਤੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ, ਅਤੇ ਬਖ਼ਸ਼ਿਸ਼ਾਂ ਪ੍ਰਾਪਤ ਕੀਤੀਆਂ। 


5।। 58000 8001 501। । 61009 __ 1੧801815॥0096080.60।। 


ਅਧਿਆਇ 41 ਉਬਾਰੇਖ਼ਾਨ ਤੇ ਅਦ੍ਰਹਮਾਨ ਸਿੱਖ ਬਣੇ 
ਫੁੱਟਨੋਟ 


(੯1) ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਬਟਾਲੇ ਨੂੰ ਜਾਂਦੀ ਸੜਕ ਦੇ ਉਤਰ-ਦਿਸ਼ਾ ਵਿੱਚ 
ਇੱਕ ਪਿੰਡ ਜੌੜੀਆ (ਜਉੜੀਆ) ਸੀ। ਇੱਥੇ ਇੱਕ ਪਠਾਣ ਉਬਾਰੇਖਾਨ ਰਹਿੰਦਾ ਸੀ, ਜੋ 
ਮੁਸਲਮਾਨ ਵਿਦਵਾਨ ਮਾਲੋ ਸ਼ੇਖ਼ ਦਾ ਮਿੱਤਰ ਸੀ। ਮਾਲੋ ਸ਼ੇਖ਼ ਗੁਰੂ ਨਾਨਕ ਸਾਹਿਬ ਨੂੰ ਮਿਲਣ 
ਕਰਤਾਰਪੁਰ ਆਇਆ ਸੀ ਤੇ ਉਨ੍ਹਾਂ ਨਾਲ ਰੱਬ ਦੀਆਂ ਗੱਲਾਂ ਕਰਕੇ ਪਰਸੰਨ ਹੋਇਆ ਸੀ। 
ਮਾਲੋ-ਸ਼ੇਖ਼ ਦੇ ਕਹਿਣ 'ਤੇ ਉਬਾਰੇ ਖਾਂ ਨੇ ਵੀ ਗੁਰੂ ਜੀ ਦੇ ਦਰਸ਼ਨ ਕੀਤੇ। ਫਿਰ ਉਬਾਰੇਖਾਨ 
ਦੁਆਰਾ ਗੁਰੂ ਜੀ ਦੀ ਵਡਿਆਈ ਨੂੰ ਸੁਣ ਕੇ ਜੌੜੀਆ ਪਿੰਡ ਦਾ ਜ਼ਿਮੀਂਦਾਰ ਅਬਦੁੱਲ ਰਹਿਮਾਨ 
ਵੀ ਗੁਰੂ ਜੀ ਨੂੰ ਮਿਲਿਆ ਸੀ। 

ਇਹ ਸਾਖੀ ਭਾਈ ਬਾਲੇ ਵਾਲੀ ਜਨਮਸਾਖੀ ਤੋਂ ਇਲਾਵਾ ਹੋਰ ਕਿਸੇ ਪੁਸਤਕ ਵਿੱਚ 
ਨਹੀਂ' ਹੈ। ਉਸ ਸਮੇਂ' ਹਿੰਦੂ ਅਤੇ ਮੁਸਲਮਾਨਾਂ ਦੇ ਝਗੜੇ ਆਮ ਸਨ ਤੇ ਉਨ੍ਹਾਂ ਹਾਲਾਤਾਂ ਅਨੁਸਾਰ 
ਇਹ ਸਾਖੀ ਠੀਕ ਜਾਪਦੀ ਹੈ। 


(2) ਸੋਲਾਸਯਾ, ਉਹ ਕੱਪੜਾ ਹੁੰਦਾ ਸੀ, ਜਿਸ ਦੇ ਤਾਣੇ ਵਿੱਚ ਸੋਲਾਂ ਸੌ ਤਾਰ ਪਾਈ ਹੁੰਦੀ 
ਸੀ। ਇਨ੍ਹਾਂ ਕੱਪੜਿਆਂ ਦਾ ਬਰ 6 ਗਿਰਾਂ ਹੁੰਦਾ ਸੀ ਅਤੇ 6 ਗਿਰਾਂ ਵਿੱਚ ਹੀ ਸੋਲਾਂ ਸੌ ਤਾਰ 
ਹੁੰਦੀ ਸੀ। ਇਹ ਬਹੁਤ ਬਾਰੀਕ ਸੂਤ ਦਾ ਬਣਿਆ ਹੁੰਦਾ ਸੀ। 


("3) ਅੁਦਹਮਾਨ ਜਾਂ ਅਬਦੁਲ ਰਹਿਮਾਨ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁਰੀਦ ਸੀ। ਉਸ 
ਨੇ ਬਹੁਤ ਪ੍ਰੇਮ ਨਾਲ, ਕਰਤਾਰਪੁਰ ਰਹਿ ਕੇ ਗੁਰੂ ਜੀ ਦੀ ਸੇਵਾ ਕੀਤੀ। ਉਹ ਗੁਰਮੁਖ ਸਿੱਖਾਂ 
ਵਿੱਚ ਗਿਣਿਆ ਜਾਂਦਾ ਹੈ। 

ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਅਬਦੁੱਲ ਰਹਿਮਾਨ, ਪਿੰਡ ਰੱਤੜ-ਛੱਤੜ ਦਾ 
ਗੱਦੀਨਸ਼ੀਨ ਫ਼ਕੀਰ ਸੁਣੀਂਦਾ ਹੈ, ਜਿੱਥੇ ਇਸ ਦੀ ਗੱਦੀ ਚਲੀ ਆ ਰਹੀ ਸੀ। 


5॥ 53000 7800 5॥00। 2 ੬0੫) _?>' ।੧੫੧00੫1੨॥0੫)60181.0 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਬਤਾਲੀਵਾਂ 
(ਚਰਨ ਧਯਾਨ ਪ੍ਰਤਾਪ, ਬੱਚੇ ਦਾ ਪ੍ਰਸੰਗ, ਮੂਲਾ ਕੀੜ ਪ੍ਰਿੱਥਾ, ਖੇਡਾ । 
ਪ੍ਰਿਥੀ ਮਲ, ਸਹਗਲ, ਰਾਮਾ, ਡਿਡੀ ਪ੍ਰਤਿ ਉਪਦੇਸ਼)” 13 


ਦੋਹਰਾ 
ਸੀ ਗੁਰ ਪਦ ਅਰਥਿੰਦ ਕੋ ਧਯਾਨ ਚਢਾਵੋਂ ਭੰਗ। 
ਤਜਹੁ' ਸਿਆਨਪ ਸਰਬ ਕੋ ਰਪਹੁ” ਏਕ ਪ੍ਰਭੂ ਰੰਗ॥੧॥ 


ਸ੍ਰੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਸ੍ਰੀ ਅੰਗਦ ਜੀ! ਸੁਨਹੁ ਕਹਾਨੀ । ਰਹੇ ਗ੍ਰਾਮ ਨਿਜ ਸ੍ਰੀ ਗੁਨਖਾਨੀ। 

ਬੀਤਤ ਭਯੋ _ਕਿਤਕ ਤਹਿ' ਕਾਲਾ । ਮਹਿਮਾ ਜਹਿਂ' ਤਹਿ ਬਢੀ ਬਿਸਾਲਾ॥੨॥ 


ਦਰਸ਼ਨ ਕਰਨ ਹੇਤ ਨਰ ਆਵਹਿ' । ਧਰੈ ਕਾਮਨਾ ਫਲ ਕੋ ਪਾਵਹਿਂ। 
ਮਨਹੁ ਪ੍ਰਕਾਸ਼ੀ ਕੀਰਤ ਜੋਨ੍ਹਾ । ਪਸਰੀ ਭਲੀ ਚੌਦ? ਹੂੰ ਭੌਨਾ" 29 ॥੩॥ 


ਸੰਤ ਚਕੋਰ ਰਿਦੇ ਹਰਖਾਏ । ਦੰਭ ਦੁਹਾਗਨਿ ਕੋ ਦੁਖਦਾਂਏ“। 
ਨਿੰਦਕ ਚਕਵੇ ਪੀਰਾ ਪਾਈ । ਉਡਗਨਾ ਸਿੱਖਨ ਸਹਤ ਸੁਹਾਈ॥੪॥ 


ਹਿੰਦੂ ਤੁਰਕ ਅਧਿਕ ਚਲਿ ਆਵਹਿ । ਸ੍ਰੀ ਨਾਨਕ ਕੇ ਚਰਨ ਮਨਾਵਹਿ'। 
ਏਕ ਮੁਰੀਦ£,ਸਿੱਖ ਇਕ ਹੋਵਹਿ । ਦਰਸ਼ਨ ਪਰਸਤ ਕਲਮਲ ਖੋਵਹਿ ॥੫॥ 


ਗ੍ਰਾਮ ਨਗਰ ਰਹਿਹੀਂ ਨਰ ਜੇਤੇ । ਸ੍ਰੀ ਗੁਰ ਕੀਰਤਿ ਕਰਹੀਂ' ਤੇਤੇ”। 
ਬ੍ਰਹਮਚਾਰੀ ਬੈਰਾਗੀ ਜੋਊ । ਜੋਗੀ ਸੰਨਯਾਸੀ ਹ੍ਰੈ ਕੋਊ॥੬॥ 


ਨੀਚ ਕਿ ਊਚ ਰਾਇ ਕੈ ਰੰਕਾੰ । ਸੁਜਸ ਉਚਾਰਹਿ' ਸਭ ਅਕਲੰਕਾ। 
ਪੰਡਤ ਅਪਰ ਅਪੰਡਤ ਜਹਿੰ ਤਹਿ । ਸ੍ਰੀ ਗੁਰ ਕੀਰਤਿ ਕਰਹੀ' ਮਹਿ? ਮਹਿਂ॥ ੭॥ 


5।। 53000 8000 50101 ਹ। €00?$ ੧3101500੫੧)60011.60।। 


ਅਧਿਆਇ 42 ਮੂਲਾ ਕੀੜ ਆਦਿ 


ਅਧਿਆਇ ਬਤਾਲੀਵਾਂ 
(ਬੱਚੇ ਦਾ ਪ੍ਰਸੰਗ, ਮੂਲਾ ਕੀੜ, ਪ੍ਰਿਥਾ, ਖੇਡਾ, ਪ੍ਰਿਥੀਮੱਲ ਸਹਗਲ, ਰਾਮਾ ਅਤੇ ਡਿੱਡੀ 
ਪ੍ਤੀ ਉਪਦੇਸ਼) 
ਦੋਹਰਾ 


ਕਵੀ ਕਹਿੰਦਾ ਹੈ, ਮੈਂ ਆਪਣੇ ਮਨ `ਤੇ ਗੁਰੂ ਜੀ ਦੇ ਚਰਨ-ਕਮਲਾਂ ਦੇ ਧਿਆਨ ਦੀ ਖੁਮਾਰੀ 
ਚੜ੍ਹਾ ਕੇ ਆਪਣੀਆਂ ਸਾਰੀਆਂ ਹੀ ਸਿਆਣਪਾਂ ਦਾ ਤਿਆਗ ਕਰ ਦੇਵਾਂ ਤੇ ਉਸ ਇੱਕੋ ਪ੍ਰਭੂ 
ਦੇ ਰੰਗ ਵਿਚ ਰੰਗਿਆ' ਜਾਵਾਂ। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਗੁਰੂ ਅੰਗਦ ਜੀਓ! (ਅਗਲੀ) ਕਥਾ ਸੁਣੋ ਗੁਣਾਂ ਦੀ ਖਾਣ (ਗੁਰੂ ਨਾਨਕ ਦੇਵ ਜੀ) ਇਸ ਤਰਾਂ 
ਆਪਣੇ ਪਿੰਡ (ਕਰਤਾਰਪੁਰ) ਟਿਕੇ ਰਹੇ । (ਉਨ੍ਹਾਂ ਦਾ) ਬਹੁਤ ਸਾਰਾ ਸਮਾਂ ਉੱਥੇ ਬੀਤਿਆ 
`ਸੀ। ਉਨ੍ਹਾਂ ਦੀ ਥਾਂ-ਥਾਂ `ਤੇ ਅਤਿਅੰਤ ਮਹਿਮਾ ਵਧ ਗਈ ਸੀ। ॥੨॥ 


ਲੋਕ (ਗੁਰੂ ਜੀ ਦੇ) ਦਰਸ਼ਨ ਕਰਨ ਲਈ ਆਉਂਦੇ ਤੇ ਆਪਣੀਆਂ ਮਨੌਕਾਮਨਾਵਾਂ ਪੂਰੀਆਂ 
ਕਰਦੇ। ਮਾਨੋ ਗੁਰੂ ਜੀ ਦਾ ਸ਼੍ਰੇਸ਼ਟ-ਚਾਂਦਨੀ£ ਰੂਪੀ ਜਸ (ਸਾਰੇ) ਪਾਸੇ ਹੀ ਪ੍ਰਕਾਸ਼ਮਾਨ ਹੋ ਕੇ, 
ਚੌਦਾਂ? ਲੋਕਾਂ ਵਿੱਚ ਪਸਰ ਗਿਆ ਸੀ। ॥੩॥ 


ਸੰਤ ਲੋਕਾਂ ਦੇ ਚਕੋਰ ਜਿਹੇ ਮਨ ਪਰਸੰਨ ਹੋ ਗਏ ਸਨ ਜੋ ਦੰਭੀ ਰੂਪ ਦੁਹਾਗਣਾਂ ਨੂੰ ਦੁੱਖਾਂ ਦੇਣ 
ਵਾਲੇ ਸਨ। ਚਕਵੇ ਜਿਹੇ ਨਿੰਦਕ ਲੋਕ ਤਕਲੀਫ ਪਾਉਂਦੇ ਸਨ ਤੇ (ਸਾਰਾ ਵਾਤਾਵਰਣ) 
ਤਾਰਿਆਂ” ਰੂਪੀ ਸਿੱਖਾਂ ਨਾਲ ਸੋਭ ਰਿਹਾ ਸੀ। ॥੪॥ 


ਬਹੁਤ ਗਿਣਤੀ ਵਿੱਚ ਹਿੰਦੂ ਅਤੇ ਮੁਸਲਮਾਨ ਉਥੇ ਚੱਲ ਕੇ ਆਉਂਦੇ ਤੇ ਗੁਰੂ ਜੀ ਦੇ ਚਰਨਾਂ ਨੂੰ 
ਮੰਨਦੇ ਹੋਏ ਇਕ ਚੇਲੇਓ ਬਣੀ ਜਾਂਦੇ ਤੇ ਇਕ ਸਿੱਖ ਹੋਈ ਜਾਂਦੇ। ਸਾਰੇ ਜਣੇ (ਗੁਰੂ ਜੀ ਦੇ) 
ਦਰਸ਼ਨ ਕਰਦੇ ਹੋਏ ਆਪਣੇ ਪਾਪਾਂ ਦੀ ਮੈਲ ਦੂਰ ਕਰਦੇ ਸਨ। ॥੫॥ 


ਸ਼ਹਿਰਾਂ-ਪਿੰਡਾਂ ਵਿੱਚ ਜਿੰਨੇ ਵੀ ਲੋਕ ਰਹਿ ਰਹੇ ਸਨ, ਉਹ” ਸਾਰੇ ਹੀ ਗੁਰੂ ਜੀ ਦੀ ਮਹਿਮਾ ਦਾ 
ਗੁਣਗਾਣ ਕਰਦੇ ਸਨ। ਜਿੰਨੇ ਵੀ ਕੋਈ ਬ੍ਰਹਮਚਾਰੀ, ਬੈਰਾਗੀ, ਜੋਗੀ ਤੇ ਸੰਨਿਆਸੀ 
ਸਨ। ॥੬॥ 


(ਕੀ) ਗਰੀਬ, ਕੀ ਅਮੀਰ, ਕੀ ਰਾਜਾ, ਕੀ ਕੰਗਾਲਦ, ਸਾਰੇ ਦੇ ਸਾਰੇ ਹੀ ਕਲੰਕ-ਰਹਿਤ 


(ਪਵਿੱਤਰ) ਗੁਰੂ ਜੀ ਦੇ ਜਸ ਦਾ ਉਚਾਰਨ ਕਰ ਰਹੇ ਸਨ। ਵਿਦਵਾਨ ਤੇ ਅਨਪੜ੍ਹ ਲੋਕ ਵੀ 
ਸਾਰੇ ਹੀ ਜਿੱਥੇ-ਜਿੱਥੇ ਸਨ, ਗੁਰੂ ਜੀ ਦੀ, ਉਸ ਧਰਤੀ? ਉੱਤੇ ਕੀਰਤੀ ਕਰ ਰਹੇ ਸਨ। ॥੭॥ 


5॥ 5800 280[॥ 5000/। ] 10੫) __ ਨ ।੧੧੧0੧੫॥੨॥॥੫)60181.00।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪੁਰ ਕਰਤਾਰ ਵਿਖੇ ਨਰ ਨਾਰੀ । ਰਹੈ' ਸਦੀਵ ਭੀਰ ਭਰ ਭਾਰੀ। 
ਸਵਾਜਾਮ' ਨਿਸਿ ਰਹੇ ਸਦਾਈ । ਹੋਤ ਕੀਰਤਨ ਸਬ ਸੁਖਦਾਈ॥੮॥ 


ਪਹਿਰ ਨਿਸਾ£ ਸੋ' ਸੰਗਤ ਮੇਲਾ । ਸਬਦਿ ਬਿਚਾਰਨ ਹੋਤ ਸੁਹੇਲਾ। 
ਏਕ ਬਾਲ? ਕੋ,ਕਿਰਤਨ ਕਾਲਾ । ਸੁਨਤ ਰਹੈ ਕਰ ਪ੍ਰੇਮ ਬਿਸਾਲਾ॥ ੯॥ 


ਪ੍ਰਭੁ ਪੀਛੇ ਠਾਢੇ” ਹੈ ਸੋਇ । ਭੋਗ ਕੀਰਤਨ ਕੋ ਜਬ ਹੋਇ। 
ਬੰਦਨ ਕਰਕੈ ਸਦਨ ਸਿਧਾਵੈ । ਇਸਿ ਬਿਧਿ ਨਿਤਾਪ੍ਰੱਤਿ ਸੋ ਆਵੈ ॥੧੦॥ 


ਇਕ ਦਿਨ ਸ੍ਰੀ ਗੁਰ ਬੈਨ ਬਖਾਨੇ । “ਬਾਰਿਕ ਕੋ ਘਰੁ ਦੇਹੁ ਨ ਜਾਨੇ”। 
ਸਿਖਨ ਗਹਿ ਕੈ ਤਿਹ ਤਤਕਾਲਾ । ਠਾਢੋ ਕੀਨ ਹਦੂਰ ਕ੍ਰਿਪਾਲਾ॥ ੧੧॥ 


ਦੇਹਰਾ 

ਬਾਲਿਕ ਕੋ ਬੂਝਨ ਕਿਯੋ “ਕਿਉਂ ਨਿੰਦ੍ਹਾ ਕੋ ਤਯਾਗ । 
ਸਵਾਜਾਮ ਨਿਸ ਰਹੇ ਤੇ ਕਰ ਆਵਤ ਅਨੁਰਾਗ”? ॥੧੨॥ 
ਚੌਪਈ 


ਹਾਸ ਖੇਲ ਪੁਨ ਸਵਣ ਸੁਖਾਰੇ । ਬਾਲ ਬੈਸ ਮਹਿਂ ਇਨ ਸੋਂ ਪਯਾਰੇ। 
ਸੋ ਤਜਿ ਕੈ ਸਤਿਸੰਗਤਿ ਮਾਂਹੀ । ਆਵਤ ਵਖਤ ਘੁਸਾਵਤ£ ਨਾਂਹੀ`॥੧੩॥ 


ਬਾਲਕ ਤਬਹੀ ਦ੍ੈ ਕਰ ਜੋਰੇ । ਕਹਨ ਲਗਯੋ ਸੁਨੀਏ ਪ੍ਰਭੂ ਮੋਰੇ !। 
ਇਕ ਦਿਨ ਮਾਤਾ ਮੋਹਿ ਪਠਾਯਾ?। ਹਿਤ ਅਹਾਰ ਪਾਵਕ ਮੰਗਵਾਯਾ॥੧੪॥ 


ਬਹੁਰੋ' ਮੁਝ ਤੇ ਜਾਇ ਨ ਬਾਰੀ।ਤਬ ਮਾਤਾ ਅਸ ਗਿਰਾ ਉਚਾਰੀ। 
- ਛੋਟੀ ਸਮਧਾ ਊਪਰ ਪਾਇ। ਤਿਨ ਪਰ ਦੀਰਘ? ਦੀਜੈ ਲਾਇ --॥੧੫॥ 


ਸੁਨ ਕੈ ਸੀਖ'? ਬਾਰ ਮੈ' ਦੀਨੀ । ਪਿਖ ਗਿਨਤੀ ਉਰ ਭਈ ਨਵੀਨੀ। 
“ਅਗਨਿ ਕਾਲ ਕੌ ਏਕ ਸੁਭਾਊ । ਛੋਟਾ ਬਡਾ ਨ ਜਾਨਤ ਕਾਊ ॥੧੬॥ 


5॥ 58000 200(5010। ] €0ਕਾਂਉ ੧801081੨॥0੫/60181.60। 


ਅਧਿਆਇ 42 ਮੂਲਾ ਕੀੜ ਆਦਿ 


ਕਰਤਾਰਪੁਰ ਵਿਚ ਮਰਦਾਂ-ਔਰਤਾਂ ਦੀ ਹਮੇਸ਼ਾ ਹੀ ਭਾਰੀ ਭੀੜ ਜੁੜੀ ਰਹਿੰਦੀ ਸੀ। ਸਵਾ- 
ਪਹਿਰ ਰਾਤ ਰਹਿੰਦੀ `ਤੇ, ਹਮੇਸ਼ਾ ਹੀ ਸੁੱਖ ਪਰਦਾਨ ਕਰਨ ਵਾਲਾ ਕੀਰਤਨ ਹੁੰਦਾ। ॥੮॥ 


ਫਿਰ ਪਹਿਰ ਰਾਤ ਗਈ ਤਕ ਸੰਗਤਾਂ ਦਾ ਮੇਲਾ ਲੱਗਾ ਰਹਿੰਦਾ ਤੇ ਸੁੰਦਰ ਸ਼ਬਦ-ਵਿਚਾਰਾਂ 
ਹੁੰਦੀਆਂ ਰਹਿੰਦੀਆਂ ਸਨ। ਕੀਰਤਨ ਵੇਲੇ ਉਥੇ ਇੱਕ ਬਾਲਕ ਬੈਠਾ ਹੁੰਦਾ, ਜੋ ਬਹੁਤ ਪ੍ਰੇਮ ਨਾਲ 
ਕੀਰਤਨ ਨੂੰ ਸੁਣਦਾ। ॥੯॥ 


ਕੀਰਤਨ ਮਗਰੋਂ, ਜਦ ਭੋਗ ਪੈ ਜਾਂਦਾ ਤਾਂ ਉਹ ਪ੍ਰਭੂ ਜੀ (ਗੁਰੂ ਜੀ) ਦੇ ਪਿੱਛੇ ਖੜ੍ਹਾ? ਹੋ 
ਜਾਂਦਾ। ਫਿਰ ਉਹ ਨਮਸਕਾਰ ਕਰਕੇ ਆਪਣੇ ਘਰ ਚਲਾ ਜਾਂਦਾ। ਇਸ ਤਰਾਂ ਉਹ ਰੋਜ਼ਾਨਾ ਹੀ 
(ਉਥੇ) ਆਉਂਦਾ ਸੀ। ॥੧੦॥ 


ਇਕ ਦਿਨ ਗੁਰੂ ਜੀ ਨੇ ਫ਼ਰਮਾਇਆ, “(ਇਸ) ਬਾਲਕ ਨੂੰ ਘਰੇ ਨਾ ਜਾਣ ਦੇਣਾ। ” ਤਾਂ ਸਿੱਖਾਂ 
ਨੇ ਉਸ ਨੂੰ ਉਦੋਂ ਹੀ ਫੜ ਕੇ ਗੁਰੂ ਜੀ ਦੇ ਹਜ਼ੂਰ ਖੜ੍ਹਾ ਕਰ ਦਿੱਤਾ। ॥੧੧॥ 


ਦੋਹਰਾ 
(ਗੁਰੂ ਜੀ ਨੇ) ਬਾਲਕ ਨੂੰ ਪੁੱਛਿਆ, (ਹੇ ਬਾਲਕ!) ਤੂੰ ਕਿਉ' ਨੀਂਦ ਗੁਆ ਕੇ, ਸਵਾ-ਪਹਿਰ 
ਰਾਤ ਰਹਿੰਦੇ, ਇੰਨੇ ਪ੍ਰੇਮ ਨਾਲ ਆਉਂਦਾ ਹੈਂ? ॥੧੨॥ 


ਚੌਪਈ 

ਹੌਂਸਣਾ-ਖੇਡਣਾ ਅਤੇ ਫਿਰ ਸੌਣਾ ਜੋ ਬਹੁਤ ਸੁਖਦਾਈ ਹੁੰਦੇ ਹਨ ਤੇ ਜੋ ਇਸ ਬਾਲ-ਅਵਸਥਾ”£ 
ਵਿਚ ਪਿਆਰੇ ਲੱਗਦੇ ਹਨ, ਤੂੰ ਇਨ੍ਹਾਂ (ਸੁੱਖਾਂ ਨੂੰ) ਤਿਆਗ ਕੇ, ਬਿਨਾਂ ਵੇਲਾ ਖੁੰਝਾਇਆਂ£ 
(ਕਿਉਂ) ਸਤਿਸੰਗਤ ਵਿੱਚ ਆਉਂਦਾ ਹੈਂ? ॥੧੩॥ 


ਤਾਂ ਬਾਲਕ ਨੇ ਦੋਨੋਂ ਹੱਥ ਜੋੜੇ ਤੇ ਕਹਿਣ ਲੱਗਾ, “ਹੇ ਮੇਰੇ ਪ੍ਰਭੂ ਜੀ, ਸੁਣੋ। ਇਕ ਦਿਨ ਮੇਰੀ 
ਮਾੰ ਨੇ ਮੈਨੂੰ ਭੇਜਿਆ” ਤੇ ਖਾਣਾ ਪਕਾਉਣ ਲਈ ਅੱਗ ਮੰਗਵਾਈ ਸੀ। ॥੧੪॥ 


ਤੇ ਫਿਰ ਜਦੋਂ (ਅੱਗ) ਮੈਥੋਂ ਬਾਲੀ ਨਾ ਜਾਵੇ ਤਾਂ ਮਾਂ ਨੇ ਇਸ ਤਰਾਂ ਕਿਹਾ, -ਛੋਟੀਆਂ 
ਲੱਕੜੀਆੰ” ਨੂੰ ਅੱਗ ਉੱਪਰ ਰੱਖ ਕੇ, ਉਨ੍ਹਾਂ ਦੇ ਉੱਪਰ ਵੱਡੀਆਂ” ਲੱਕੜਾਂ ਲਾ ਦੇਹ-। ॥੧੫॥ 


ਉਨ੍ਹਾਂ ਦੀ ਸਿੱਖਿਆ? ਸੁਣ ਕੇ ਮੈਂ ਅੱਗ ਬਾਲ ਦਿੱਤੀ ਸੀ, (ਇਹ) ਵੇਖ ਕੇ ਮੇਰੇ ਮਨ ਅੰਦਰ 
ਨਵਾਂ ਵਿਚਾਰ ਪੈਦਾ ਹੋਇਆ -ਅੱਗ (ਅਤੇ) ਮੌਤ ਦਾ ਤਾਂ ਇੱਕੋ ਜਿਹਾ ਹੀ ਸੁਭਾਅ ਹੈ। ਇਹ 
ਤਾਂ ਕਿਹੜਾ ਛੋਟਾ ਹੈ, ਕਿਹੜਾ ਵੱਡਾ ਹੈ, (ਦੇ ਫ਼ਰਕ ਬਾਰੇ) ਜਾਣਦੀ ਹੀ ਨਹੀਂ-। ॥੧੬॥ 


5।। 58000 800 5001 0 ੬0039 ੨; 1&0੧15001601ਗ00 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਇਕ ਸਮ ਸਬ ਕੋ ਖਾਇ ਸੁ.ਜਾਈ । ਨਹਿਂ ਕੈਸੇ ਨੂੰ ਹੋਤ ਬਚਾਈ' । 
ਤੁਮਰੇ ਦਰਸ਼ਨ ਕੇਰ ਪ੍ਰਭਾਵਾ-! ਅਸ ਬਿਚਾਰ ਮੇਰੇ ਮਨ ਆਵਾ॥੧੭॥ 


ਸੰਗ ਮਾਤ ਕੇ ਅਸ ਮੈਂ' ਪ੍ਰਾਹੀ£। -- ਤਰੁਨ? ਬੈਸ ਹੋਵੇਂ ਕੈ ਨਾਹੀਂ । 
ਕੋ ਜਾਨੈ ਲਘੁ ਹੀ ਮਰ ਜਾਵੋ । ਤਾਂਤੇ ਸ਼੍ਰੀ ਪ੍ਰਭੂ ਕੇ ਗੁਨ ਗਾਵੈ -- ॥੧੮॥ 


ਜਾਨ ਕਾਲ ਕੋ ਡਰ ਸਿਰ ਭਾਰੀ । ਪਰਯੋ ਰਹੋ ਮੈਂ ਸ਼ਰਨ ਤੁਮਾਰੀ। 
ਤਜ ਕੈ ਨੀਂਦ ਸੁਨੋ' ਪ੍ਰਭੁ ਗਾਥਾ” । ਅਸ ਕਹਿ ਪੁਨਿ ਬੰਦੇ ਜਗਨਾਥਾ॥੧੯॥ 


ਤਿਹ ਛਿਨ ਸੰਗਤਿ ਸੁਨਿ ਸਿਸ ਬਾਨੀ । ਸਰਬ ਰਹੀ ਹਿਰਦੇ ਬਿਸਮਾਨੀ। 
--ਅਲਪ ਬੈਸ ਸਤਿਸੰਗ ਮਝਾਰੀ । ਨਿਰਮਲ ਕੀਨੀ ਸੁਮਤਿ ਬਿਚਾਰੀ --॥੨੦॥ 


ਦੇਖ ਜਗਤ ਧੰਧੈ ਲਪਟਾਯੋ । ਮਾਯਾ ਮੋਹ ਸਰਬ ਬਿਰਮਾਯੋ”। 
ਦੇਨੇ ਹੇਤ ਭਲੋ ਉਪਦੇਸ਼ਾ । ਭਨਯੋ ਸਬਦੇ ਤਬ ਸ੍ਰੀ ਜਗਤੇਸ਼ਾ॥ ੨੧॥ 


#ਹਲਾ 5% 

ਨਾਨਕ /ਏਹ ਜੀਉ ਮਛੁਲੀ ਲੀਵਰ /ਕਰੇਸਨਾ ਕਾਲ“ ਨ੍ਨੂਆ ਅਠ ਨ ਚੇਤਈੰ ਪੜੈ ਆ/ਓੱਤਾ ਜਾਲ? 

ਨਾਨਕ /ਏੜੁ ਅਚੇਤੁ ਹੈ /ਓੰਤਾ ਝਨਾ ਜਾਇ# ਨਦਾਨ ਕਰੇ ਜੇ ਆਪਣਾਂ ਤਾ ਆਹੇ ਲਏ /ਲਾਇ/-੭ 
(ਡ. ਗ੍ਰੰ: ਸੇਲ, ਪੰਨਾਂ ੯੫੫) 


ਦੋਹਰਾ 
ਸੁਨ ਸਬ ਨਰ ਗੁਰ ਕੇ ਬਚਨ ਭਏ ਭਜਨ ਰਤਿ” ਸੋਇ। 
ਆਤਮ ਗਯਾਨੰ ਬਿਚਾਰਹੀ ਜਿਸਤੇ ਸਬ ਸੁਖ ਹੋਇ॥ ੨੨॥ 


ਚੌਪਈ 


ਕ੍ਰਿਪਾ ਦ੍ਰਿਸਟਿ ਕਰ ਇਉਂ ਜਗ ਸਾਂਈ । ਮਨੁਜ£ ਅਨੇਕਨ ਭਗਤਿ ਦ੍ਰਿੜਾਈ। 
ਇਕ ਦਿਨ ਬੈਠੇ ਜਲਧਿ” ਬਬੇਕੂੰ। ਮੂਲਾ ਕੀੜ ਨਾਮ ਨਰ ਏਕੂ ॥੨੩॥ 


5।। 53000 8001 50101 । ੬0362 ੧8੧0੧੩5॥0॥੫੧01181.001। 


ਅਧਿਆਇ 42 ਮੂਲਾ ਕੀੜ ਆਦਿ 


ਇਹ (ਮੌਤ) ਤਾਂ ਸਭ ਨੂੰ ਇੱਕ ਸਮਾਨ ਸਮਝਦੀ ਹੋਈ ਖਾ ਜਾਂਦੀ ਹੈ, ਕਿਸੇ ਤਰਾਂ ਵੀ ਬਚਾਆਂ 
ਨਹੀਂ ਹੋ ਸਕਦਾ। ਇਸ ਕਰਕੇ ਮੇਰੇ (ਮਨ ਵਿਚ) ਆਪ ਦੇ ਦਰਸ਼ਨਾਂ ਦੇ ਪ੍ਭਾਵ ਸਦਕਾ ਇਹ 
ਵਿਚਾਰ ਆਇਆ। ॥੧੭॥ 


ਮੈਂ ਆਪਣੀ ਮਾਤਾ ਨੂੰ ਇਉੱ' ਆਖਿਆ? - ਪਤਾ ਨਹੀਂ' ਮੈਂ ਜਵਾਨ” ਹੋਵਾਂਗਾ ਜਾਂ ਨਹੀਂ, ਕੀ 
ਪਤਾ ਛੋਟੀ ਉਮਰ ਵਿਚ ਹੀ ਮਰ ਜਾਵਾਂ? ਇਸ ਕਰਕੇ ਮੈਂ ਪਰਮਾਤਮਾ ਦਾ (ਹੁਣ ਤੋਂ ਹੀ) ਗੁਣ- 
ਗਾਇਣ ਕਰਨ ਲੱਗ ਪਵਾਂ-। ॥੧੮॥ 


ਜੋ ਸਿਰ ਉਪਰ ਮੌਤ ਦਾ ਡਾਢਾ ਡਰ ਜਾਣ ਕੇ, ਮੈਂ ਤੁਹਾਡੀ ਸ਼ਰਨ ਵਿਚ ਪਿਆ ਰਹਿੰਦਾ ਹਾਂ ਤੇ 
ਨੀਂਦ ਦਾ ਤਿਆਗ ਕਰਕੇ ਮੈਂ ਪਰਮਾਤਮਾ ਦੀ ਕਥਾ ਸੁਣਦਾ ਰਹਿੰਦਾ ਹਾਂ। ” ਇਸ ਤਰਾਂ ਦੱਸਣ 
ਤੋਂ ਬਾਅਦ ਉਸ ਨੇ ਫਿਰ ਜਗਤ ਸੁਆਮੀ (ਗੁਰੂ ਜੀ) ਨੂੰ ਨਮਸਕਾਰ ਕੀਤੀ। ॥੧੯॥ 


ਤਾਂ ਉਸ ਪਲ ਸੰਗਤ ਨੇ ਉਸ ਬਾਲਕ ਦੀ ਇਹ ਗੱਲ ਸੁਣੀ ਤਾਂ ਸਭ ਦੇ ਹਿਰਦੇ ਹੈਰਾਨ ਹੋ ਗਏ- 
ਛੋਟੀ ਉਮਰ ਵਿੱਚ ਹੀ (ਇਸ ਬਾਲਕ ਨੇ) ਸਤਿਸੰਗਤ ਵਿੱਚ ਬੈਠ ਕੇ, ਮੱਤ ਨੂੰ ਨਿਰਮਲ ਕਰ 
ਦੇਣ ਵਾਲੀ ਸ੍ਰੇਸ਼ਟ ਵਿਚਾਰ ਕੀਤੀ ਹੈ-। ॥੨੦॥ 


(ਸਾਰੇ) ਜਗਤ ਨੂੰ ਧੰਦਿਆਂ ਵਿਚ ਲਿਪਟਿਆ ਹੋਇਆ ਅਤੇ ਸਾਰੀ ਦੁਨੀਆਂ ਨੂੰ ਮੋਹ-ਮਾਇਆ 
ਵਿੱਚ ਜਕੜਿਆਓ ਹੋਇਆ ਵੇਖ ਕੇ, ਉੱਤਮ ਉਪਦੇਸ਼ ਦੇਣ ਹਿਤ ਜਗਤ ਸੁਆਮੀ (ਗੁਰੂ ਜੀ) 
ਨੇ ਉਸ ਵੇਲੇ (ਇਸ) ਸ਼ਬਦ ਦਾ ਉਚਾਰਨ ਕੀਤਾ। ॥੨੧॥ 


ਸਲੋਕ ਪਾਤਸ਼ਾਹੀ ਪਹਿਲੀ 

ਨਾਨਕਾ ਇਹ ਪਾਣਾ ਮੱਛਾੰ ਹੈ ਅਤੇ ਮੰਤ ਇੱਕ ਲਾਲਦੀ ਮਾਗੀਲੀਰ/ ਅੰਨ੍ਹਾ ਇਨਸਾਨ /#ਆਲ ਨਹੀ 
ਕਰਟਾ/ /ਨੈਲਕੁਲ /ਵੈਸ਼ਰ ਜਾਂਟਾ ਹੈ/ ਡੌਲੇ ਭਾ# 2 ਫੰਦਾ ਆ ਪੈਂਦਾ ਟੈ/ ਨਨਕ ਨਾਫਲ ਨੈ/ ਆਤਮਾ 
ਅਤੇ /ਫੈਕਰ-/ਓੰਤਾ ਨਾਲ ਨਰਤਾੰ ਹੋਣ ਇਹ ਤੁਰ ਲਾਣਲੀੰ/ ਜ਼ੇਕਰ ਪਰ੍ਭੂ ਆਪਣਾ ਨਹਰ ਦੀ ਮਨ੍ਹਾ ਧਾਨੇ, 
ਤਦਾ ਉਹ ਆਤਮਾ ਨੂੰ ਆਪਣੇ ਨਾਲ਼ ਅਭੇਦ ਕਰ ਲੈਂਦਾ ਹੈ/ _ (ਲ. ਗੰ: ਸੇਲ, ਪੰਨਾਂ 955) 


ਦੋਹਰਾ 
ਸਾਰੇ ਲੋਕਾਂ ਨੇ ਗੁਰੂ ਜੀ ਦੇ ਕਹੇ ਹੋਏ ਬਚਨ ਸੁਣੇ ਤਾਂ ਉਹ ਭਜਨ-ਬੰਦਗੀ ਕਰਨ ਵਿੱਚ ਰੱਤੇ” ਗਏ, 
ਜਿਸ ਨਾਲ ਆਤਮ-ਗਿਆਨ ਦਾ ਵਿਚਾਰ ਕੀਤਿਆਂ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ॥੨੨॥ 


ਚੌਪਈ 

ਇਸ ਤਰਾਂ ਜਗਤ-ਸੁਆਮੀ (ਗੁਰੂ ਜੀ) ਨੇ ਆਪਣੀ ਕਿਰਪਾ-ਦ੍ਰਿਸ਼ਟੀ ਕਰਦੇ ਹੋਏ ਅਨੇਕ 
ਲੋਕਾਂ£ ਅੰਦਰ ਭਗਤੀ ਭਾਵ ਦ੍ਰਿੜ੍ਹਾਆ। ਇਕ ਦਿਨ ਗਿਆਨ£ ਦੇ ਸਮੁੰਦਰ” (ਗੁਰੂ ਜੀ) 
ਬੈਠੇ ਹੋਏ ਸਨ ਤਾਂ “ਮੂਲਾ ਕੀੜ” ਨਾਮੀ ਇੱਕ ਬੰਦਾ ਸੀ। ॥੨੩॥ 


5।। 53000 8000 50101 ਹ। €09੫/ ੭੩ 1੧87011ਇ॥00੫੧6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਗੁਰ ਸਮੀਪ ਚਲਿ ਕੈ ਸੋ ਆਯੋ । ਸ਼ਾਂਤਿ ਭਈ ਮਨ ਦਰਸ਼ਨ ਪਾਯੋ । 
ਉਰ ਬਿਕਾਰ ਸਬ ਨਾਸੇ ਐਸੇ । ਪਾਵਸ ਹੋਤ ਜਵਾਸੋ? ਜੈਸੇ॥੨੪॥ 


ਬੰਦ ਹਾਥ ਬੋਲਯੋ “ਇਹ ਅਰਥਾ? । ਮੋਹਿ ਬਤਾਹੁ ਪ੍ਰਭੂ ਸਮਰੱਥਾ :- 
ਚੰਚਲ ਚੀਤ ਨ ਜਾਇ ਤਮਾਸ਼ੇ । ਜੂਏ ਜਾਇ ਨ ਖੇਲੇ ਪਾਸੇ`॥੨੫॥ 


ਪਾਰਬ੍ਰਹਮ ਸੁਨਕੈ ਗੁਨ ਖਾਨੀ । ਕ੍ਰਿਪਾ ਦ੍ਰਿਸ਼ਟਿ ਪਿਖ ਬੋਲੇ ਬਾਨੀ। 
“ਪੂਰਬ ਜੁਗ ਜੋ ਬੀਤ ਗਏ ਹੈ' । ਤਿਨ ਮਹਿ ਭੂਪ ਅਨੇਕ ਭਏ ਹੈੱ॥ ੨੬॥ 


ਮਨ ਚੰਚਲ ਵੇਸ਼੍ਹਾ ਜਬ ਪੇਖੀ । ਕਾਮ ਕੇਲ ਹੈ ਚਾਇ ਬਿਸੇਖੀ। 
ਰੋਕਯੋ ਰੁਕਤਿ ਨ ਕਿਸੂ ਪ੍ਰਕਾਰਾ । ਮਿਲਿ ਤਿਹ ਅਪਨ ਜਨਮ ਜਗ ਹਾਰਾ॥੨੭॥ 


ਧਰਮ ਛੀਨ? ਹ੍ਹੋ ਪਾਇ ਸਜਾਈ । ਪਰਯੋ ਨਰਕ ਮਹਿਂ ਬਹੁ ਬਿਲਲਾਈ”। 
ਯਾਂਤੇ ਤਿਹ ਕੋ ਦੇਖਹਿ ਨਾਹੀਂ । ਸਮਾਂ ਬਿਤਾਵਹਿ ਸਤਿਸੰਗ ਮਾਂਹੀ॥੨੮॥ 


ਖੇਲੇ ਜੂਪ ਭੂਪ ਜੇ ਹੋਏ । ਪਰੀ ਆਪਦਾ” ਦਾਰੁਨ ਰੋਏ । 
ਇਨ ਕੋ ਤਯਾਗੇ ਜੋ ਸਿਖ ਹੋਇ।ਸੁਖ ਪਾਵਹਿ ਮਾਨਹਿ ਬਚ ਜੋਇ॥ ੨੯॥ 


ਅਬ ਆਯੋ ਕਲਿਜੁਗ ਕੋ ਕਾਲਾ । ਗੁਰ ਸਿਖੀ ਪ੍ਰਗਟਾਈ ਚਾਲਾ। 
ਸ਼ਬਦ ਪ੍ਰੇਮ ਕਰਕੈ ਮੁਖ ਗਾਵੈ । ਧਰਮਕ੍ਰਿੱਤ ਕਰ ਕੈ ਵੰਡ ਖਾਵੈੱ॥ ੩੦॥ 


ਗੁਰ ਸਿੱਖਨ ਕੀ ਸੇਵਾ ਕਰਹੀ । ਭਾਉ ਧਾਰ ਉਰ ਚਰਨ ਪਖਰਹੀਦ। 
ਨਗਨ ਬਸਤ੍ਰ ਦੇ ਭੋਜਨ ਭੂਖਾ । ਸ਼ਬਦ ਬਿਚਾਰ ਲਹੈ? ਉਰ ਸੂਖਾ” ॥੩੧॥ 


5।। 53000 38000 50101 0। ੬0394 ੧3101500੫੧)6011.60।। 


ਅਧਿਆਇ 42 ਮੂਲਾ ਕੀਤ ਆਦਿ 


ਉਹ ਚੱਲ ਕੇ ਗੁਰੂ ਜੀ ਕੋਲ ਪਹੁੰਚਿਆ। ਦਰਸ਼ਨ ਕਰਕੇ ਉਸ ਦਾ ਮਨ ਸ਼ਾਂਤ ਹੋ ਗਿਆ। ਉਸ 
ਦੇ ਮਨ ਵਿੱਚੇਂ' ਸਾਰੇ ਵਿਸ਼ੇ-ਵਿਕਾਰ ਇਸ ਤਰਾਂ ਦੂਰ ਹੋ ਗਏ, ਜਿਵੇਂ ਬਰਸਾਤ' ਵਿਚ ਜਵਾਹਾਂ? 
(ਇਕ ਪ੍ਰਕਾਰ ਦਾ ਘਾਹ) ਦਾ ਨਾਸ਼ ਹੋ ਜਾਂਦਾ ਹੈ। ॥੨੪॥ 


(ਉਹ) ਹੱਥ ਜੋੜ ਕੇ ਬੋਲਿਆ, “ਹੇ ਸਮਰੱਥ ਗੁਰੂ ਜੀਓ! ਇਸ ਗੱਲ ਦਾ ਅਰਥ? ਦੱਸੋ ਕਿ ਇਹ 
ਚੰਚਲ ਮਨ, ਰੰਗ-ਤਮਾਸ਼ਿਆਂ ਤੋਂ ਦੂਰ ਕਿਉਂ ਨਹੀਂ' ਜਾਂਦਾ? ਜੂਆ ਖੇਡਣ ਤੋਂ ਰੁਕਦਾ ਨਹੀਂ 
ਤੇ ਹੋਰ ਕਿਸੇ ਪਾਸੇ ਨਹੀਂ ਲੱਗਦਾ। ॥੨੫॥ 


ਜਗਤ ਦੇ ਪਰਮੇਸ਼ਰ, ਗੁਣਾਂ ਦੀ ਖਾਣ (ਗੁਰੂ ਜੀ) ਨੇ ਮੂਲਾ ਕੀੜ ਦੇ ਬੋਲ ਸੁਣ ਕੇ, ਕਿਰਪਾ 
ਦ੍ਰਿਸ਼ਟੀ ਨਾਲ ਵੇਖ ਕੇ ਫ਼ਰਮਾਇਆ, “ਪਹਿਲੇ ਜੋ ਜੁਗ ਲੰਘ ਗਏ ਹਨ, ਉਨ੍ਹਾਂ ਵਿੱਚ ਬਹੁਤ 
ਰਾਜੇ-ਮਹਾਰਾਜੇ ਹੋਏ ਹਨ। ॥੨੬॥ 


ਜਿਵੇਂ ਹੀ ਵੇਸਵਾ ਨੂੰ ਉਹ ਵੇਖਦੇ, (ਉਨ੍ਹਾਂ ਦੇ) ਚੰਚਲ ਮਨ, ਕਾਮ-ਕੇਲਾਂ“ ਦੇ ਚਾਅ ਵਿਚ ਲੱਗ 
ਜਾਂਦੇ ਸਨ ਤੇ ਕਿਸੇ ਤਰਾਂ ਵੀ ਰੋਕਿਆਂ ਨਹੀਂ ਸਨ ਰੁਕਦੇ। ਉਹ (ਵੇਸਵਾਵਾਂ) ਨਾਲ ਮਿਲ ਕੇ 
ਆਪਣਾ (ਕੀਮਤੀ) ਜਨਮ, ਇਸ ਸੰਸਾਰ ਵਿਚ ਨਸ਼ਟ ਕਰ ਲੈਂਦੇ ਸਨ। ॥੨੭॥ 


(ਇਸ ਤਰਾਂ ਕਰਨ ਨਾਲ) ਧਰਮ ਗੁਆ ਲੈੱਦੇ ਤੇ ਸਜ਼ਾ ਪ੍ਰਾਪਤ ਕਰਦੇ ਤੇ ਉਹ ਨਰਕਾਂ ਵਿਚ 
ਪੈ ਕੇ ਬਹੁਤ ਵਿਰਲਾਪ5 ਕਰਦੇ। ਇਸ ਕਰਕੇ (ਵੇਸਵਾਵਾਂ) ਨੂੰ ਵੇਖਣਾ ਹੀ ਨਹੀਂ ਚਾਹੀਦਾ 
ਅਤੇ ਸਤਿਸੰਗ ਵਿਚ ਹੀ ਸਮਾਂ ਬਿਤਾਉਣਾ ਚਾਹੀਦਾ ਹੈ। ॥੨੮॥ 


ਜੋ ਰਾਜੇ ਹੋ ਕੇ ਜੂਏ ਖੇਡਦੇ ਰਹੇ ਤੇ ਫੇਰ ਜਦ ਬਹੁਤ ਭਿਆਨਕ ਸੰਕਟ” ਆ ਪੈਂਦਾ ਹੈ ਤਾਂ ਰੋਂਦੇ 
ਸਨ। ਜੇ ਉਹ ਸਿੱਖ ਬਣ ਕੇ, ਇਹ ਬਚਨ ਮੰਨ ਕੇ, ਇਨ੍ਹਾਂ ਦਾ ਤਿਆਗ ਕਰ ਦੇਵੇ ਤਾਂ ਉਹ 
ਸੁੱਖ ਪ੍ਰਾਪਤ ਕਰਦਾ ਹੈ। ॥੨੯॥ 


ਹੁਣ ਕਲਜੁਗ ਦਾ ਸਮਾਂ ਆ ਗਿਆ ਹੈ। ਗੁਰਸਿੱਖਾਂ ਦੇ ਕੰਮ ਕਰਨ ਦਾ ਤਰੀਕਾ ਪਰਗਟ ਹੋ 
ਗਿਆ ਹੈ। ਇਸ ਵਿੱਚ, ਸ਼ਬਦ ਨਾਲ ਪ੍ਰੇਮ ਕਰਕੇ ਮੁੱਖੋਂ ਕੀਰਤਨ ਕਰਦੇ ਹਨ। ਧਰਮ ਦੀ 
ਕਿਰਤ ਕਰਕੇ, ਵੰਡ ਕੇ ਛਕਦੇ ਹਨ। ॥੩੦॥ 


ਉਹ ਗੁਰਸਿੱਖਾਂ ਦੀ ਸੇਵਾ ਕਰਦੇ ਹਨ, ਮਨ ਵਿੱਚ ਪ੍ਰੇਮ ਧਾਰਨ ਕਰਕੇ, ਉਨ੍ਹਾਂ ਦੇ ਚਰਨ ਧੋੱਦੇ£ 
ਹਨ। ਨੰਗਿਆਂ ਨੂੰ ਬਸਤਰ ਅਤੇ ਭੁੱਖੇ ਲੋਕਾਂ ਨੂੰ ਭੋਜਨ ਦਿੰਦੇ ਹਨ। ਸ਼ਬਦ ਦੀ ਵਿਚਾਰ ਕਰਕੇ, 
ਹਿਰਦੇ "ਚ ਸੁੱਖ ਦੀ ਪ੍ਰਾਪਤੀਨੈ ਕਰਦੇ ਹਨ। ॥੩੧॥ 


365 


5।। 53000 38000 50101 ਹ। ੬099 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਸੁਨ ਸ੍ਰੀ ਗੁਰ ਉਪਦੇਸ਼ ਅਸ ਰਿਦੇ ਧਾਰ ਦਿਢ' ਸੋਇ। 
ਤਿਸ ਪ੍ਰਕਾਰ ਕਰਨੇ ਲਗਜਯੋ ਮਹਾਂ ਪ੍ਰੇਮ ਮੈ' ਹੋਇ॥ ੩੨॥ 


ਚੌਪਈ 
ਜੋ ਭੂਖਾ ਭੋਜਨ ਤਿਹ ਦੇਈ । ਨਗਨ ਦੇਖ ਕਰ ਬਸਤ੍ਰ ਉਢੇਈ”। 
ਸਿੱਧ ਸਾਧ ਤਿਹ ਘਰਿ ਬਹੁ ਆਵਹਿ । ਰੈਨ ਬਸੇਰਾ ਕਰ ਪੁਨਿ ਜਾਵਹਿਂ॥੩੩॥ 


ਏਕ ਦਿਵਸ ਇਕ ਬ਼ੰਚਕ? ਆਯੋ । ਤਨ ਮੈ ਸਿਖ ਕੋ ਬੇਖ ਬਨਾਯੋ। 
ਬਾਨੀ ਕੰਠ ਪਢੈ ਕਰ ਪ੍ਰੀਤਾ । ਮਨ ਲੋਭੀ ਜਿਹ ਮਤਿ ਵਿੱਪ੍ਰੀਤਾ"॥ ੩੪॥ 


ਉਰ 


ਦੋਹਰਾ 
ਸੇਵਾ ਕਰੀ ਬਿਭਾਵਰੀ”, ਪੂਨਿ ਮੂਲੇ ਕੀ ਨਾਰਿ। 
ਭੂਖਨ ਰਖੇ ਉਤਾਰ ਕੈ ਬੰਚਕ ਲਏ ਨਿਹਾਰ॥੩੫॥ 


ਚੌਪਈ 
ਸੋਇ ਰਹੇ ਜਬ ਸਭ ਪਹਿਚਾਨੇ । ਸੋ ਭੂਖਨ ਲੀਨੇ ਨਿਜ ਪਾਨੇ। 
ਨਿਕਸਨ ਲਗਯੋ ਬਹਿਰ ਕੋ ਧਾਏ । ਤਾਰੋ ਪੌਰ£ ਪਿਖਯੋ, ਹਟ ਆਏ॥੩੬॥ 


ਮੂਲੇ ਕੋ ਕਰ ਸੰਗ ਜਗਾਵਾ । ਕਪਟ ਧਾਰਿਕੈ ਬਚਨ ਅਲਾਵਾ। 
“ਜਾਵੋ ਵਹਿਰ, ਦੀਜੀਐ ਤਾਰੀ” । ਹੋਵਤ ਸੂਰਦੈ ਉਦਰ” ਮੁਝ ਭਾਰੀ” ॥੩੭॥ 


ਦੋਹਰਾ 
ਮੂਲਾ ਬੋਲਯੋ “ਸੰਤ ਜੀ! ਵਹਿਰ ਤਿਮਰ'£ ਕਿਉਂ ਜਾਤ । 
ਰਮਨੇ ਬੈਠੋ ਅਜਰ ਮਹਿ, ਹੋਂ ਉਚਾਇ ਹੋ' ਪ੍ਰਾਤਾਂ'॥੩੮॥ 


ਚੌਪਈ 


ਬੋਲਯੇ ਬੰਚਕ “ਬਾਹਰ ਜਾਊ । ਸਦਨ ਵਿਖੈ ਬੈਠਤ ਸ਼ਰਮਾਊਂ” । 
ਉਠ ਕੈ ਮੂਲਾ ਲੈ ਕਰ ਤਾਰੀ । ਆਯੋ ਜਬਹੀ ਅਜਰ ਮਝਾਰੀ॥੩੯॥ 


5।। 53000 8001 5001 ਗ 64087" ੧3101500੫੧)60011.60।। 


ਅਧਿਆਇ 42 ਮੂਲਾ ਕੀੜ ਆਦਿ 


ਦੋਹਰਾ 

ਗੁਰੂ ਜੀ ਦਾ, ਇਸ ਤਰਾਂ (ਦਿੱਤਾ) ਹੋਇਆ ਉਪਦੇਸ਼ ਸੁਣ ਕੇ 'ਮੂਲਾ ਕੀੜ” ਨੇ ਮਨ ਵਿਚ 
ਪੱਕਾ ਇਰਾਦਾ ਧਾਰ ਲਿਆ ਤੇ ਬਹੁਤ ਹੀ ਪ੍ਰੇਮ ਨਾਲ ਉਸੇ ਤਰਾਂ ਹੀ ਉਪਦੇਸ਼ ਨੂੰ ਕਮਾਉਣ 
ਲੱਗ ਪਿਆ। ॥੩੨॥ 


ਚੌਪਈ 
ਉਹ (ਮੂਲਾ ਕੀੜ) ਭੁੱਖੇ ਨੂੰ ਭੋਜਨ ਦਿੰਦਾ, ਨੰਗੇ ਨੂੰ ਵੇਖ ਕੇ (ਉਸ ਨੂੰ) ਕੱਪੜੇ ਪਹਿਨਾਉਂਦਾ”। ਸਿੱਧ 
ਤੇ ਸਾਧੂ-ਸੰਤ ਉਸ ਦੇ ਘਰ ਬਹੁਤ ਹੀ ਆਉਣ ਲੱਗੇ ਤੇ ਰਾਤ ਕੱਟ ਕੇ, ਫੇਰ ਚਲੇ ਜਾਂਦੇ ॥੩੩॥ 


ਇੱਕ ਦਿਨ, ਉਸ ਦੇ ਘਰ, ਇੱਕ ਠੱਗ? ਆ ਗਿਆ। ਜਿਸ ਨੇ ਸਿੱਖਾਂ ਵਾਲਾ ਭੇਸ ਬਣਾਇਆ 
ਹੋਇਆ ਸੀ। ਬਾਣੀ ਉਸ ਨੇ ਕੰਠ ਕੀਤੀ ਹੋਈ ਸੀ ਤੇ ਬੜੀ ਪ੍ਰੀਤ ਨਾਲ ਪੜ੍ਹਦਾ ਸੀ। ਪਰ 
ਉਸ ਦਾ ਮਨ ਲੋਭੀ ਸੀ ਤੇ ਉਸ ਦੀ ਬੁੱਧੀ ਉਲਟੀ” ਸੀ। ॥੩੪॥ 


ਦੋਹਰਾ ਰ 
ਰਾਤ? ਨੂੰ ਉਸ ਦੀ ਸੇਵਾ ਕੀਤੀ ਤੇ ਫੇਰ ਜਦੋ' ਮੂਲੇ ਕੀੜ ਦੀ ਇਸਤਰੀ ਨੇ ਆਪਣੇ ਗਹਿਣੇ 
ਉਤਾਰ ਕੇ ਰੱਖੇ ਤਾਂ ਉਸ (ਠੱਗ) ਨੇ ਵੇਖ ਲਏ। ॥੩੫॥ 


ਚੌਪਈ 

ਜਿਸ ਵੇਲੇ ਠੱਗ ਨੇ ਸਾਰੇ ਹੀ ਸੌ ਗਏ ਸਮਝ ਲਏ ਤਾਂ ਉਸ ਨੇ ਸਾਰੇ ਗਹਿਣੇ ਆਪਣੇ ਹੱਥਾਂ ਵਿਚ 
ਚੁੱਕ ਲਏ। (ਤੇ ਫਿਰ) ਜਦੋ' ਉਹ ਦੌੜ ਕੇ ਬਾਹਰ ਨਿਕਲਣ ਲੱਗਿਆ ਤਾਂ ਦਰਵਾਜ਼ੇ ਨੂੰ ਜੰਦਰਾ£ 
ਵੱਜਿਆ ਹੋਇਆ ਦੇਖਿਆ ਤਾਂ ਵਾਪਸ ਮੁੜ ਆਇਆ। ॥੩੬॥ 


ਮੂਲੇ ਨੂੰ ਛਲ ਨਾਲ, ਹੱਥ ਨਾਲ ਹਿਲਾ ਕੇ ਜਗਾਉਂਦੇ ਹੋਏ ਕਹਿਣ ਲੱਗਾ, “ਮੈਂ ਬਾਹਰ ਜਾਣਾ ਹੈ, 
ਮੈਨੂੰ ਚਾਬੀ ਦਿਉ, ਮੇਰੇ ਪੇਟਨੈ ਵਿਚ ਬਹੁਤ ਹੀ ਦਰਦ ਹੋ ਰਿਹਾ ਹੈ। ” ॥੩੭॥ 


ਦੋਹਰਾ 

ਮੂਲੇ ਨੇ ਆਖਿਆ, “ਹੇ ਸੰਤ ਜੀ! ਹਨ੍ਹੇਰੇ'$ ਵਿਚ ਬਾਹਰ ਕਿਉਂ' ਜਾਂਦੇ ਹੋ? ਵਿਹੜੇ ਵਿਚ ਹੀ 
ਅਨੰਦ ਨਾਲ ਬੈਠ ਜਾਵੋ (ਭਾਵ ਜੰਗਲ ਹੋ ਲਵੋਂ)। ਸਵੇਰ'' ਹੋਈਂ ਤਾਂ ਮੈਂ ਜੁਕਵਾ ਦੇਵਾਂਗਾ! ”॥੩੮॥ 
ਚੌਪਈ 

(ਤਾਂ) ਠੱਗ ਬੋਲਿਆ, “ਮੈ' ਤਾਂ ਬਾਹਰ ਹੀ ਜਾਵਾਂਗਾ। ਘਰ ਵਿਚ (ਅੰਦਰ) ਬੈਠਦਿਆਂ ਮੈਨੂੰ 
ਸ਼ਰਮ ਆਉਦੀ ਹੈ।” ਮੂਲਾ ਉੱਠ ਕੇ, ਜਿਸ ਵੇਲੇ ਚਾਬੀ ਲੈ ਕੇ ਵਿਹੜੇ ਵਿਚ 
ਆਇਆ। ॥੩੯॥ 


5।। 53000 38000 50101 ਹ। ੬099 ਹਾ ੧3101500੫੧6011.601। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਬੰਚਕ ਕਾਂਖ' ਬਿਥੈ ਤੇ ਗਿਰੇ।ਭੂਖਨ,ਪੁਨ ਨ ਉਠਾਇ,ਸੁ ਡਰੇ। 
ਮੂਲੇ ਤਬ ਉਠਾਇ ਨਿਜ ਹਾਥਾ।ਦਏ ਤਾਂਹਿ ਕੋ ਤਬ ਹਿਤ ਸਾਥਾ॥੪੦॥ 


ਦੋਹਰਾ 
ਤਿਹਕੋ ਵਹਿਰ ਨਿਕਾਸ ਕੈ ਸੋਇ ਰਹਯੋ ਬਿਚ ਧਾਮ। 
ਭੀ ਪ੍ਰਭਾਤਿ ਤਿਹ ਥਾਨ ਕੋ ਦੇਖਤ ਮੂਲੇ ਬਾਂਮ॥੪੧॥ 


ਚੌਪਈ 
'ਭੂਖਨ ਧਰੇ ਨਹੀਂ ਕਿਹ ਥਾਈ । ਕਹਾਂ ਗਏ ਕਿਹ ਲੀਨ ਚੁਰਾਈ? 
ਮੂਲਾ ਕਹੈ ਰੈਨ ਘਰ ਮਾਂਹੀ । ਤਸਕਰ? ਲਗੇ ਨ ਜਾਨੇ ਜਾਈ॥੪੨॥ 


ਲੈ ਗਮਨੇ ਭੂਖਨ ਕੋ ਸੋਈ ॥ ਬਿਨ ਜਾਗੇ ਤੇ ਅਸ ਗਤਿ” ਹੋਈ। 
ਨਿਸਾ ਹਮਾਰੇ ਘਰ ਸਿਖ ਜੋਊ । ਉਠ ਕਰ ਗਯੋ ਸੁ ਲੱਜਤ ਹੋਊ ॥੪੩॥ 


ਦੋਹਰਾ 
--ਸਭ ਦੇਵਹਿੰਗੇ ਦੋਸ ਮੁਝ-- ਅਸ ਜਾਨੀ ਮਨ ਮਾਂਹਿ। 
ਗਯੋ ਬਡੀ ਭੁਨਸਾਰ ਤੇ, ਸਿੱਖ ਦੋਸ਼ ਕਛੂ ਨਾਹਿੰ”॥੪੪॥ 
ਚੌਪਈ 


ਨਿਜ ਤੀਯੰ ਕੋ ਭੂਖਨ ਘਰਵਾਏ£ । ਔਰ ਹਰਖ ਹਿਤ ਤਤਛਿਨ ਪਾਏ। 
ਕਿਤਕ ਦਿਵਸ ਮਹਿ ਖ੍ਭੁ ਢਿਗ ਆਯੋ । ਨਮਸ਼ਕਾਰ ਕਰ ਦਰਸ਼ਨ ਪਾਯੋ ॥੪੫॥ 


ਕ੍ਰਿਪਾਨਿਧਾਨ ਕਹਜੋ “ਸੁਨ ਮੂਲਾ !।ਰਿਦਾ ਤੋਰ ਸਿੱਖੀ ਅਨਕੂਲਾ। 
ਮਮ ਪਰਦਾ ਤੈਂ ਢਕ੍ਯੋ” ਬਨਾਈ । ਤੇਰੇ ਢਕ ਹੈ ਗੁਰੂ ਸਦਾਈ॥੪੬॥ 


ਦੋਹਰਾ 
ਸ਼ਬਦ ਗੁਰੂ ਕੋ ਰਿਦਾ£ ਹੈ ਸ਼੍ਰਵਨ,ਮਨਨ,ਨਿੱਧਯਾਸ। 
ਕਰਹੁ ਸਦਾ ਉਰ ਗਯਾਨ ਹ੍ਹੈ, ਬੰਧਨ ਜਗਤ ਬਿਨਾਸ"॥੪੭॥ 


5।। 53000 8000 50101 ਹ। ੬0੫55 ੧3101500੫੧)60011.60।। 


ਅਧਿਆਇ 42 __ ਮੂਲਾ ਕੀੜ ਆਦਿ 


ਤਾਂ ਠੱਗ ਦੀ ਕੱਛ' ਤੋ' ਗਹਿਣੇ ਡਿੱਗ ਪਏ। ਉਹ ਗਹਿਣਿਆਂ ਨੂੰ ਮੁੜ ਚੁੱਕਣ ਤੋ' ਡਰੇ ਤੇ ਫਿਰ 
ਚੁੱਕੇ ਹੀ ਨਾ। ਤਾਂ ਮੂਲੇ ਨੇ ਆਪਣੇ ਹੱਥਾਂ ਨਾਲ ਗਹਿਣੇ ਚੁੱਕ ਕੇ, ਬੜੇ ਪਿਆਰ ਨਾਲ ਉਸਨੂੰ ਦੇ 
ਦਿੱਤੇ। ॥੪੦॥ 


ਦੋਹਰਾ 
ਉਸ (ਠੱਗ) ਨੂੰ ਬਾਹਰ ਕੱਢ ਕੇ ਮੂਲਾ ਆਪਣੇ ਘਰ ਵਿਚ ਸੁੱਤਾ ਰਿਹਾ। ਸਵੇਰ ਹੋਈ ਤੇ ਮੂਲੇ ਦੀ 
ਘਰਵਾਲੀ£ ਨੇ ਜਦ ਉਸ ਥਾਂ ਨੂੰ ਦੇਖਿਆ। ॥੪੧॥ 


ਚੌਪਈ 

(ਤਾਂ) ਕਹਿਣ ਲੱਗੀ, “ਗਹਿਣੇ ਇੱਥੇ ਰੱਖੇ ਸਨ। ਕਿਸੇ ਵੀ ਥਾਂ ਉੱਤੇ ਨਹੀਂ, ਕਿੱਥੇ ਚਲੇ ਗਏ? 
ਕਿਸੇ ਨੇ ਚੋਰੀ ਤਾਂ ਨਹੀਂ ਕਰ ਲਏ?” ਮੂਲੇ ਨੇ ਆਖਿਆ, “ਰਾਤ ਨੂੰ ਘਰ ਵਿੱਚੋਂ ਕੋਈ ਚੋਰ” 
ਲੈ ਗਏ ਹੋਣਗੇ, ਆਪਾਂ ਨੂੰ ਪਤਾ ਨਹੀਂ ਲੱਗਿਆ। ॥੪੨॥ 


ਉਹ (ਚੋਰ) ਗਹਿਕਿਆਂ ਨੂੰ ਲੈ ਕੇ ਚਲੇ ਗਏ ਹਨ। ਇਹ ਹਾਲਤ", ਆਪਣੇ ਨਾ ਜਾਗਣ ਕਰਕੇ 
ਹੀ ਵਾਪਰੀ ਹੈ। ਜੋ ਸਿੱਖ ਰਾਤ ਨੂੰ ਆਪਣੇ ਘਰ ਨਹਿਰਿਆ ਸੀ, ਉਹ ਵੀ (ਸ਼ਾਇਦ) ਇਹ 
ਸੋਚ ਕੇ, ਹੀ ਚਲਾ ਗਿਆ ਹੋਵੇਗਾ ਕਿ ਬੇਇੱਜ਼ਤੀ ਹੋਵੇਗੀ। ॥੪੩॥ 


ਰਿਅ 


ਦੋਹਰਾ 
-ਸਾਰੇ ਹੀ ਮੈਨੂੰ ਦੋਸ਼ ਦੇਣਗੇ- ਮਨ ਵਿੱਚ ਇਹ ਹੀ ਜਾਣ ਕੇ ਤਾਂ ਹੀ ਉਹ ਵੱਡੇ-ਤੜਕੇ (ਘਰੋਂ) 
ਤੁਰ ਗਿਆ ਹੈ। ਇਸ ਵਿਚ ਉਸ ਸਿੱਖ ਦਾ ਵੀ ਕੋਈ ਦੋਸ਼ ਨਹੀਂ ਹੈ।” ॥੪੪॥ 


ਚੌਪਈ 

(ਮੂਲੇ ਨੇ) ਆਪਣੀ ਘਰਵਾਲੀ? ਨੂੰ ਨਵੇਂ ਗਹਿਣੇ ਬਣਵਾ? ਦਿੱਤੇ ਤੇ ਬਹੁਤ ਖੁਸ਼ੀ-ਖੁਸ਼ੀ ਉਸ 
ਨੂੰ ਉਦੋਂ' ਹੀ ਪਹਿਨਾ ਦਿੱਤੇ। ਫਿਰ ਕਿੰਨੇ ਹੀ ਦਿਨਾਂ ਪਿੱਛੋਂ ਜਦ ਉਹ ਗੁਰੂ ਜੀ ਕੋਲ ਆਇਆ, 
ਨਮਸਕਾਰ ਕਰਕੇ ਗੁਰੂ ਜੀ ਦੇ ਦਰਸ਼ਨ ਕੀਤੇ। ॥੪੫॥ 


(ਤਾਂ) ਕਿਰਪਾ ਦੇ ਖ਼ਜ਼ਾਨੇ (ਗੁਰੂ ਜੀ) ਨੇ ਬਚਨ ਕੀਤਾ, “ਹੈ ਮੂਲੇ, ਸੁਣ! ਤੇਰਾ ਹਿਰਦਾ 
ਸੱਚਮੁੱਚ ਹੀ) ਸਿੱਖੀ ਦੇ ਅਨੁਸਾਰ ਹੈ। ਤੂੰ ਮੇਰਾ ਪਰਦਾ ਢਕਿਆ? ਹੈ ਤੇ ਤੇਰਾ (ਪਰਦਾ) ਗੁਰੂ 
ਮਹਾਰਾਜ ਹਮੇਸ਼ਾ ਹੀ ਢਕਣਗੇ। ॥੪੬॥ 


ਦੋਹਰਾ 

ਸ਼ਬਦ ਗੁਰੂ ਜੀ ਦਾ ਹਿਰਦਾ£ ਹੈ। ਸ਼ਬਦ ਨੂੰ ਸਰਵਣ ਕਰਨਾ, ਮੁੜ-ਮੁੜ ਧਿਆਨ ਵਿਚ 
ਟਿਕਾਉਣਾ, ਫਿਰ ਫਿਰ ਸਿਮਰਨਾ। ਇਸ ਤਰਾਂ ਮਨ ਵਿਚ ਵਸਾ ਕੇ, (ਅਭਿਆਸ) ਕਰਨ ਨਾਲ 
ਹਮੇਸ਼ਾ ਗਿਆਨ ਪ੍ਰਾਪਤ ਹੋਵੇਗਾ ਅਤੇ ਜਗਤ ਦੇ ਸਾਰੇ ਜੰਜਾਲ ਨਸ਼ਟ ਹੋ ਜਾਣਗੇ। ” ॥੪੭॥ 


5।। 53000 38000 50101 ਹ। ੬089 ਹਾ ੧3101500੫੧)6011.601। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਤ੍ਰਿਕਾਲੱਗ' ਦਰਸੀ ਤਿਹ ਕਾਲਾ । ਪ੍ਰਭੂ ਕ੍ਰਿਪਾ ਤੇ ਭਯੋ ਨਿਹਾਲਾ। 
_ ਸਦਨ ਗਯੋ ਹ੍ਹੈ ਮੋਹ ਬਿਨਾਹੀ£ । ਹੰਤਾ ਤਜ ਬਰਤਯੋ ਜਗਮਾਂਹੀ॥੪੮॥ 


ਇਕ ਦਿਨ ਸੰਗਤਿ ਕੇਰ ਮਝਾਰਾ । ਬੈਠੇ ਪ੍ਰਭੂ ਹੈਂ ਸ਼ਬਦ ਵਿਚਾਰਾ। 


ਪ੍ਰਿਥਾ, ਖੇਡਾ ਦਰਸ਼ਨ ਆਸੂ । ਚਲ ਆਏ ਸ੍ਰੀ ਨਾਨਕ ਪਾਸੂ॥੪੯॥ 


ਚਰਨ ਬੰਦਨਾ ਕਰਕੈ ਦੋਊ । ਬੈਠੇ ਸ਼ਬਦ ਸੁਨਤ ਭੇ ਸੋਊ। 
ਚਤਰ ਘਟੀ? ਬੀਤੀ ਪਸ਼ਚਾਤੀ । ਤਿਨ ਸੋਂ ਬੋਲੇ ਪ੍ਰਭੁ ਇਸ ਭਾਂਤੀ॥੫੦॥ 


'ਜੁ ਕਛੂ ਕਾਮਨਾ ਰਿਦੇ ਤੁਮਾਰੇ । ਜਾਚਹੁ, ਪੂਰਹਿ ਸ੍ਰੀ ਕਰਤਾਰੇ”। 
ਸਬਦ ਬਿਚਾਰ ਸੁਨਯੋ ਜਬ ਦੋਈ। ਰਿਦੇ ਸ਼ਾਂਤਿ ਪ੍ਰਾਪਤਿ ਤਬ ਹੋਈ॥ ੫੧॥ 


ਹਾਥ ਬੰਦ ਅਤਿ ਨਿੰਮ੍ਰੇ" ਹੋਇ । ਬੋਲੇ ਲੋਭ ਲਹਰ ਮਨ ਖੋਇ । 
ਸੀ ਗੁਰ! ਸੁਨਹੁ ਕਰਹੁ ਜੇ ਕਰੁਨਾ । ਚਰਨ ਸ਼ਰਨ ਨਿਜ ਦੀਜੈ ਪਰਨਾ? ॥੫੨॥ 


ਜਾਨਹਿਂ ਸਗਰੋ ਜਗਤ ਅਸਾਰੇ£ । ਸੁਪਨ ਪਦਾਰਥ ਜਿਉਂ ਨਿਰਧਾਰੇ । 
ਮਾਨ ਹੁਕਮ ਪ੍ਰਭੁ ਹਰਖ ਹੁਵੀਜੈ । ਨਾਹਿ ਚਾਹਿ ਕਛੂ, ਇਹ ਬਰਾ ਦੀਜੈ'॥੫੩॥ 


ਬੋਲੇ ਸ੍ਰੀ ਪ੍ਰਭੁ “ਹਮ ਪਗ ਤਹਿਂਵਾ । ਬਸਹਿ' ਸਦਾ,ਸਤਿਸੰਗਤ ਜਹਿਂਵਾ । 

ਸੰਤ ਸਭਨ ਕੀ ਸੇਵ ਕਰੀਜੈ । ਤਿਨ ਮੈਂ ਮਿਲ ਕਰ ਸਮਾਂ.ਬਿਤੀਜੈ॥੫੪॥ 

ਸੰਤ ਕਰਤਾਰ ਭੇਦ ਕਛੁ ਨਾਂਹੀ । ਦਿੜ ਨਿਸ਼ਚੈ ਧਾਰਹੁ ਮਨ ਮਾਂਹੀ। 

ਧਰਮ ਕ੍ਰਿੱਤ ਕਰ ਵੰਡ ਸੁ ਖਾਓ । ਚਰਣ ਸ਼ਰਣ ਨਿਤ ਇਉ ਜਿ ਕਮਾਓ॥੫੫॥ 


ਸਰਗੁਣ ਰੂਪ ਸਰੀਰ ਪਛਾਨੋ। ਸ਼ਬਦ ਰਿਦਾ ਮਮ,ਨਿਰਗੁਣ ਮਾਨੋ । 
ਮਿਲੇ ਸਰੀਰ ਬਿਛੂਰ£ ਸੇ ਜਾਵਹਿਂ। ਸ਼ਬਦ ਮਿਲੇ ਨਾ ਬਿਛੁਰਨ ਪਾਵਹਿਂੰ”॥੫੬॥ 


ਰ 5। ੨8000 080੧ 5110 4 61009. ੧3101500੫੧)60011.60।। 


ਅਧਿਆਇ 42 ਮੂਲਾ ਕੀੜ ਆਦਿ 


(ਉਹ) ਪ੍ਰਭੂ ਦੀ ਕਿਰਪਾ ਸਦਕਾ ਨਿਹਾਲ ਹੋ ਗਿਆ ਤੇ ਤਿੰਨਾਂ-ਕਾਲਾਂ' ਦਾ ਗਿਆਤਾ (ਹੋ 
ਗਿਆ) ਸੀ। ਉਹ ਸਾਰੇ ਮੋਹਾਂ ਤੋਂ ਖ਼ਾਲੀ? ਹੋ ਕੇ, ਆਪਣੇ ਘਰ ਚਲਾ ਗਿਆ ਤੇ ਫਿਰ ਹੰਕਾਰ 
ਨੂੰ ਤਿਆਗ ਕੇ ਜੱਗ ਵਿੱਚ ਵਿਚਰਦਾ (ਵਰਤਦਾ) ਰਿਹਾ ਸੀ। ॥੪੮॥ 


ਇੱਕ ਦਿਨ ਸੰਗਤ ਵਿਚ ਬੈਠੇ ਹੋਏ ਗੁਰੂ ਜੀ ਸ਼ਬਦ ਉੱਪਰ ਵਿਚਾਰ ਕਰ ਰਹੇ ਸਨ, ਤਦ 
ਪ੍ਰਥਾ” ਅਤੇ 'ਖੇਡਾ” ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੀ ਆਸ਼ਾ ਧਾਰ ਕੇ, ਉਨ੍ਹਾਂ 
ਪਾਸ ਆਏ। ॥੪੯॥ 


ਦੋਵੇਂ ਜਣੇ ਗੁਰੂ ਜੀ ਦੇ ਚਰਨ-ਕਮਲਾਂ ਵਿੱਚ ਨਮਸਕਾਰ ਕਰਕੇ ਬੈਠ ਗਏ ਤੇ ਸ਼ਬਦ ਸੁਣਦੇ 
ਰਹੇ। ਚਾਰ-ਘੜੀਆਂ? ਵਕਤ ਬੀਤ ਜਾਣ ਉਪਰੰਤ, ਗੁਰੂ ਜੀ ਨੇ ਉਨ੍ਹਾਂ ਨੂੰ ਇਸ ਤਰਾਂ 
ਪੁੱਛਿਆ। ॥੫੦॥ ੍ 


“ਤੁਹਾਡੇ ਮਨ ਦੀ ਜੋ ਕੋਈ ਇੱਛਾ ਹੈ, ਉਹ ਮੰਗੋ, ਕਰਤਾਰ ਪੂਰੀ ਕਰੇਗਾ। ” ਜਦੋਂ ਦੋਨਾਂ ਨੇ, 
ਗੁਰੂ ਜੀ ਦੇ ਸ਼ਬਦ-ਵਿਚਾਰ ਨੂੰ ਸੁਣਿਆ ਸੀ ਤਾਂ ਉਨ੍ਹਾਂ ਨੂੰ ਉਸ ਵਕਤ ਹੀ ਸ਼ਾਂਤੀ ਆ ਗਈ 
ਸੀ। ॥੫੧॥ 


ਉਹ ਹੱਥ ਜੋੜ ਕੇ, ਬਹੁਤ ਹੀ ਨਿਮਰ” ਹੋ ਕੇ, ਮਨ ਵਿੱਚੋਂ ਸਭ ਲੋਭ, ਲਾਲਚ ਦੀਆਂ ਲਹਿਰਾਂ 
ਦਾ ਤਿਆਗ ਕਰਕੇ ਬੋਲੇ, “ਹੇ ਗੁਰੂ ਜੀਓ! ਜੇ ਤੁਸੀਂ ਸਾਡੇ ਉੱਤੇ ਕਿਰਪਾ ਕਰਨੀ ਚਾਹੁੰਦੇ 
ਹੋ ਤਾਂ ਸੁਣੋ ਅਸਾਂ ਨੂੰ ਆਪਣੇ ਚਰਨਾਂ ਵਿਚ ਆਸਰਾ? ਦੇਵੋ। ॥੫੨॥ 


ਅਸੀਂ' ਸਾਰੇ ਸੰਸਾਰ ਦੇ ਆਸਰੇ ਨੂੰ ਹੀ ਮਿੱਥਿਆ$ ਸਮਝਦੇ ਹੋਏ ਸੁਪਨੇ (ਦੀ ਅਵਸਥਾ) ਦੇ 
ਕਰਮ ਵਾਂਗ (ਝੂਠਾ) ਮੰਨੀਏ। ਪ੍ਰਭੂ ਦੇ ਭਾਣੇ ਵਿਚ ਰਹਿ ਕੇ ਸਾਨੂੰ ਖ਼ੁਸ਼ੀ ਮਿਲੇ, ਸਾਨੂੰ ਹੇਰ ਕੁਝ 
ਨਹੀਂ ਚਾਹੀਦਾ, ਬੱਸ ਸਾਨੂੰ ਇਹੋਂ ਹੀ ਵਰਾਂ ਦੇਵੇ। ” ॥੫੩॥ 


ਗੁਰੂ ਜੀ ਨੇ ਬਚਨ ਕੀਤਾ, “(ਹੇ ਭਾਈ) ਸਾਡੇ ਚਰਨ ਤਾਂ ਜਿੱਥੇ ਸਤਿਸੰਗਤ ਹੈ, ਸਦਾ ਉੱਥੇ ਹੀ 
ਵਸਦੇ ਹਨ। ਸਾਰੇ ਸੰਤਾਂ ਦੀ ਸੇਵਾ ਕਰੋ। ਉਨ੍ਹਾਂ ਨਾਲ ਮਿਲ ਕੇ ਸਮਾਂ ਬਤੀਤ ਕਰੋ। ॥੫੪॥ 


ਸੰਤ ਅਤੇ ਕਰਤਾਰ ਵਿਚ ਕੋਈ ਫ਼ਰਕ ਨਹੀਂ ਹੈ, ਮਨ ਵਿਚ ਇਹ ਗੱਲ ਪੱਕੀ ਧਾਰ ਲਵੋਂ। ਧਰਮ 
ਦੀ ਕਿਰਤ ਕਰਕੇ, ਵੰਡ ਕੇ ਛਕੋ। ਸਾਡੇ ਚਰਨਾਂ ਦਾ ਆਸਰਾ ਹਮੇਸ਼ਾ ਹੀ ਰਹੇਗਾ, ਜੇਕਰ ਇਸ 
ਤਰਾਂ ਅਮਲ ਕਰੋਗੇ। ॥੫੫॥ 


ਸਰੀਰ ਨੂੰ ਸਰਗੁਣ-ਰੂਪ ਜਾਣੋ ਤੇ ਸ਼ਬਦ ਮੇਰਾ ਹਿਰਦਾ ਹੈ, ਇਸ ਨੂੰ ਮੇਰਾ ਨਿਰਗੁਣ-ਰੂਪ 
ਮੰਨੋ। ਜੋ ਲੋਕ ਸਰੀਰ ਨੂੰ ਮਿਲਦੇ ਹਨ, ਉਹ ਵਿੱਛੜ” ਜਾਂਦੇ ਹਨ। ਸ਼ਬਦ ਨੂੰ ਮਿਲਣ ਵਾਲੇ 
ਕਦੇ ਨਹੀਂ ਵਿੱਛੜਦੇ। ॥੫੬॥ 


371 


5।। 53000 38000 50101 ਹ। ੬099 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤਿਨ ਸੁਨਕੈ ਸ੍ਰੀ ਨਾਨਕ ਬਾਂਨੀ । ਤਿਸ ਬਿਧਿ ਕੀਨ ਨੀਕ' ਮਨਮਾਨੀ। 
ਜੀਵਨ ਮੁਕਤਿ ਰੁਚਿਰ ਪਦ ਪਾਵਾ। ਸਤਿਗੁਰ ਬਚਨ ਰਿਦੈ ਠਹਿਰਾਵਾ ॥੫੭॥ 


ਜਾਨਯੋ ਸਗਰੋ ਜਗਤ ਅਸਾਰਾ । ਬਹੁਰ ਨ ਪ੍ਰਾਪਤਿ ਭਾ ਸੰਸਾਰਾ। 
ਕਿਤਕ ਸਮਾਂ ਜਬ ਤਹਾਂ ਗੁਜ਼ਾਰਾ । ਇਕ ਦਿਨ ਬੈਠੇ ਮੋਖ ਉਦਾਰਾ ॥੫੮ ॥ 


ਦੋਹਰਾ 
ਪ੍ਰਿਥੀਮਲ ਸਹਿਗਲ ਉਂਭੈ? ਰਾਮਾ ਡਿਡੀ ਤੀਨ । 
ਆਏ ਸ੍ਰੀ ਗੁਰ ਦਰਸ ਕੋ ਜੱਗਜਾਸਾ ਮਨ ਲੀਨ॥੫੯॥ 


ਚੌਪਈ 
ਬੰਦ ਪਦਾਰਬਿੰਦ” ਕੋ ਬੈਸੇ । ਕਿਤਕ ਕਾਲ ਮਹਿ ਬੋਲੇ ਐਸੇ। 
“ਹਮਕੋ ਇਸ ਬਿਧਿ ਪੰਥ ਬਤੱਯੈ । ਬਿਸ਼ਨ? ਰੂਪ ਮੈਂ ਇਕ ਹੈ ਜੱਯੈ॥੬੦॥ 


ਸਹਜ ਸੁਖੇਨ ਮੋਖ ਸੋ ਪਾਵੈਂ । ਕਠਨ ਕਰਮ ਜੇ,ਕੌਨ ਕਮਾਵੈ । 
ਸੁਨ ਕਰ ਸਤਿਗੁਰ ਬਚਨ ਬਖਾਨੇ । 'ਤ੍ਰੈ ਬਿਧਿ ਤਪ ਤਪਸੀ£ ਸਬ ਠਾਂਨੇ ॥੬੧॥ 


ਵਲ 


ਦੋਹਰਾ ਰ 
ਨਗਨ, ਛੁਧਾ”,ਜਲ,ਅਗਨ ਸੋਂ ਤਨ ਤਾਪਹਿ' ਨਰ ਜੋਇ। 
ਕਹੈ ਤਾਮਸੀ ਤਪ ਇਹੈ ਕਰਨ ਕਨਨ ਹੈ ਸੋਇ॥੬੨॥ 


ਚੌਪਈ 
ਜੇ ਯੁਤ ਕਾਮਿਸਿ ਰਿਧਿ ਸਿਧਿ ਪਾਵਹਿ । ਨਿਹਕਾਮੀਦ ਮਨ ਸੁਧ ਹੂ ਜਾਵਹਿਂ । 
ਬਹੁਰੋ ਇਸ ਤਪ ਕਾ ਹੰਕਾਰਾ । ਫੁਰ ਆਵਤ ਹੈ ਕੇਤਿਕ ਬਾਰਾ॥੬੩॥ 


ਤਾਂਤੇ ਰਜ ਸਤ ਤੁਮ ਤਪ ਕੀਜੈ! । ਹੋਇ ਕੱਲਯਾਨ ਤਾਪ ਤ੍ਰੈ? ਛੀਜੈ”2। 
ਕਹੈ ਸੁ “ਰਜ ਸਤ ਲਖੈ ਨ ਕੋਊ । ਭੇਦ ਬਤਾਵਹੁ ਜਾਨਹਿੰ' ਸੋਊ ॥੬੪॥ 


5।। 53000 8001 50101 ਗ 6409 ੧3101500੫੧)60011.60।। 


ਅਧਿਆਇ 42 ਮੂਲਾ ਕੀਡ ਆਦਿ 


ਉਨ੍ਹਾਂ ਦੋਨਾਂ ਨੇ, ਗੁਰੂ ਨਾਨਕ ਜੀ ਦੇ ਇਹ ਸ਼ਬਦ (ਵਾਕ) ਸੁਣ ਕੇ, ਉਸੇ ਤਰਾਂ ਹੀ ਚੰਗੀ ਤਰਾਂ 
ਮਨ ਵਿਚ ਇਹ ਗੱਲ ਵਸਾ ਲਈ। ਗੁਰੂ ਜੀ ਦੇ ਬਚਨਾਂ ਨੂੰ ਮਨ ਵਿਚ ਵਸਾ ਕੇ ਮੁਕਤੀ ਪ੍ਰਾਪਤ 
ਕਰ, ਉੱਚਾ ਸਥਾਨ ਪ੍ਰਾਪਤ ਕਰ ਲਿਆ ਸੀ। ॥੫੭॥ 


ਉਨ੍ਹਾਂ ਨੂੰ ਗਿਆਨ ਹੋ ਗਿਆ ਕਿ ਇਹ ਸਾਰਾ? ਸੰਸਾਰ ਝੂਠਾ (ਮਿੱਥਿਆ) ਹੈ (ਤੇ ਉਹ) ਸੰਸਾਰ 
ਦੇ ਜਨਮ-ਮਰਨ ਦੇ ਬੰਧਨ ਤੋਂ ਮੁਕਤ ਹੋ ਗਏ ਸਨ। ਇਸ ਤਰਾਂ, ਕਿੰਨਾ ਹੀ ਸਮਾਂ ਜਿਸ ਵੇਲੇ 
ਉਥੇ ਬਿਤਾਇਆ ਸੀ ਤੇ ਇਕ ਦਿਨ ਮੁਕਤੀ ਦੇਣ ਵਾਲੇ (ਗੁਰੂ ਜੀ) ਬੈਠੇ ਹੋਏ ਸਨ। ॥੫੮॥ 


ਦੋਹਰਾ 
“ਪ੍ਰਿਥੀਮਲ ਸਹਿਗਲ” ਅਤੇ ਦੋਵੇਂ? “ਰਾਮਾ” ਤੇ “ਡਿੱਡੀ”, ਭਾਵ ਤਿੰਨੋ ਜਣੇ ਮਨ ਵਿੱਚ 
ਜਗਿਆਸਾ ਧਾਰ ਕੇ, ਉਪਦੇਸ਼ ਲੈਣ ਲਈ, ਗੁਰੂ ਜੀ ਦੇ ਦਰਸ਼ਨਾਂ ਨੂੰ ਆਏ। ॥੫੯॥ 


ਗੁਰੂ ਜੀ ਦੇ ਚਰਨ-ਕਮਲਾਂ” 'ਤੇ ਨਮਸਕਾਰ ਕਰਕੇ ਬੈਠ ਗਏ । ਕੁਝ ਚਿਰ ਮਗਰੋਂ ਉਨ੍ਹਾਂ ਇਸ 
ਤਰਾਂ ਕਿਹਾ, “ਅਸਾਂ ਨੂੰ ਅਜਿਹਾ ਰਸਤਾ ਦੱਸੋ, ਜਿਸ ਰਾਹੀਂ ਅਸੀਂ ਵਿਸ਼ਨੂੰ>ੰ-ਰੂਪ ਵਿੱਚ ਇੱਕ- 
ਮਿੱਕ ਹੋ ਜਾਈਏ। ॥੬੦॥ 


ਅਸੀਂ ਸੁਖੈਨ (ਤਰੀਕੇ) ਨਾਲ ਹੀ ਮੁਕਤੀ ਪ੍ਰਾਪਤ ਕਰ ਲਈਏ । ਜੇ ਇਹ ਕਠਨ ਕਰਮ ਹੈ ਤਾਂ 
ਕਿਹੜੀ ਕਮਾਈ ਕੀਤੀ ਜਾਵੇ?” ਉਨ੍ਹਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ, “ਤਿੰਨ 
ਤਰਾਂ ਦੇ ਤਪ ਹੁੰਦੇ ਹਨ, ਜਿਨ੍ਹਾਂ ਨੂੰ ਸਾਰੇ ਤਪੱਸਵੀ£ ਮੰਨਦੇ ਹਨ। ॥੬੧॥ 


੪ 


ਦੋਹਰਾ 

ਨੰਗੇ ਰਹਿ ਕੇ, ਭੁੱਖੇ” ਰਹਿ ਕੇ, ਪਾਣੀ ਵਿਚ ਖੜ੍ਹੇ ਰਹਿ ਕੇ, ਅਗਨੀ ਦੀ ਧੂਣੀ ਵਿਚ ਤਨ ਤਾਪ 
ਕੇ, ਜੋ ਤਪੱਸਵੀ ਤਪ ਕਰਦੇ ਹਨ, ਇਨ੍ਹਾਂ ਨੂੰ ਤਾਮਸੀ-ਤਪ ਕਹਿੰਦੇ ਹਨ। ਇਨ੍ਹਾਂ ਨੂੰ ਕਰਨਾ 
ਬਹੁਤ ਕਠਨ ਹੁੰਦਾ ਹੈ। ॥੬੨॥ 


ਚੌਪਈ 

ਜੋ ਕਾਮਨਾ ਸਹਿਤ ਹਨ, ਉਹ ਰਿੱਧੀਆਂ-ਸਿੱਧੀਆਂ ਪ੍ਰਾਪਤ ਕਰ ਲੈਂਦੇ ਹਨ। ਪਰ ਜੋ ਨਿਸ਼ਕਾਮ 
ਹੁੰਦੇ ਹਨ, ਉਨ੍ਹਾਂ ਦੇ ਮਨ ਪਵਿੱਤਰ ਹੋ ਜਾਂਦੇ ਹਨ। ਫਿਰ ਕਈ ਵਾਰ ਇਸ ਤਪ ਨਾਲ ਹੰਕਾਰ 
ਉਤਪੰਨ ਹੋ ਜਾਂਦਾ ਹੈ ਤੇ ਉਸ ਮਨੁੱਖ ਨੂੰ ਵਾਰ-ਵਾਰ ਜਨਮ ਧਾਰਨ ਕਰਨਾ ਪੈਂਦਾ ਹੈ। ॥੬੩॥ 


ਇਸ ਵਾਸਤੇ ਤੁਸੀਂ ਰਜ ਸਤ ਤਪ ਕਰੋ। (ਤੁਹਾਡਾ) ਕਲਿਆਣ ਹੋ ਜਾਵੇਗਾ ਅਤੇ ਤਿੰਨੋਂ? ਤਾਪ 


ਨਾਸ਼ਾਂ? ਹੋ ਜਾਣਗੇ। ” ਉਹ (ਤਿੰਨੋ ਜਣੇ) ਕਹਿਣ ਲੱਗੇ, “ ਰਜ ਤੇ ਸਤ ਤਪ ਬਾਬਤ ਤਾਂ ਕੋਈ 
ਵੀ ਨਹੀਂ' ਜਾਣਦਾ, ਇਸ ਦਾ ਭੇਦ ਦੱਸੋ, ਤਾਂ ਕਿ ਅਸੀਂ ਵੀ ਜਾਣ ਸਕੀਏ। ॥੬੪॥ 


5।1 5800੫ 8001 50101 .। ੬0੧ 33 1੧੧0੧੫1500%760018.00।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਰਜੋਗੁਨੀ ਤਪ, ਸ਼ਾਂਤਕੀ,ਭਗਤਿ ਕਹਤਿ ਹੈ ਕਾਹਿ?। 
ਕਰੁਣਾਕਰ' ਇਹ ਭੇਦ ਜੇ ਸਰਬ ਕਹਉ ਹਮ ਪਾਹਿ”॥੬੫॥ 


ਚੌਪਈ 
ਸੁਨ ਸ੍ਰੀ ਮੁਖ ਸੋਂ ਬਚਨ ਉਚਾਰੇ । “ਪਰਤਿਯ? ਪਿਖਨ ਨੈਨ ਹਟਕਾਰੇ। 
ਨਿੰਦਾ,ਨੁਤਿ ਨਹਿਂ ਸ਼੍ਵਨ ਸੁਨਾਵਹੁ। ਕਰ ਚੋਰੀ ਜਾਰੀ ਨ ਲਗਾਵਹੁ ॥ ੬੬॥ 


ਕਬ ਨ ਕੁਸੰਗਤਿ ਪਗ ਸੋ ਜੱਲੈ । ਕਰਨ ਕੁਕਰਮਨ” ਮਨ ਨ ਚਲੱਯੈ। 
ਸੰਤ ਦਰਸ ਮਸਤਕ ਚਖ ਲਾਵਹਿ।ਜਸ ਗੁਬਿੰਦ ਨਿਤ ਕਰਣ” ਸੁਨਾਵਹਿ॥੬੭॥ 


ਰਸਨਾ ਅਸਤ ਨ ਬਕੈ ਬਹੋਰੈ । ਸਿਫਤ ਪ੍ਰਮੇਸ਼ਰ ਮਹਿ' ਨਿਤ ਜੋਰਹਿ । 
ਸੇਵਦਾਨ ਨਿਜ ਕਰਸੋ' ਕਰਨਾ । ਸਤਿਸੰਗਤ' ਗਮਨੈ ਸਦਚਰਨਾ॥੬੮॥ 


ਕਰਨ --ਰਾਜਸੀ-- ਤਪ ਇਹ ਜਾਨੋ । ਸੁਨਹੁ --ਸ਼ਾਂਤਕੀ-- ਤਪ ਜੁ ਬਖਾਨੋਂ'। 
ਨਾਮ ਗੁਰੂ ਬਾਣੀ ਜਿਸ ਕਾਲ । ਸੁਨਤ ਪਢਤ ਨਰ ਆਲਸ ਟਾਲ? ॥੬੯॥ 


ਮਨ ਤਿਹ ਸਮੈ ਨਿਕਸ ਕਤਿ ਜਾਈ । ਬਾਰ ਬਾਰ ਰੋਕਹਿ ਬਰਿਆਈ”। 
ਮਨ ਰੋਕਤ ਨਹਿ' ਆਲਸ ਕਰਹੀ । ਮਨ ਕਰ ਸ਼੍ਰਮਤਿ ਸ਼ਬਦ ਮਹਿ' ਧਰਹੀ ॥੭੦॥ 


ਦੋਹਰਾ 
ਬਾਜ? ਮਸਾਲਾ ਦੇਵਹੀ,ਜਿਉ' ਖਾਵੈ ਨਹਿਂ ਸੋਇ। 
ਤਿਉਂ ਮਨ ਭਰਮਤ ਦਸ ਦਿਸ਼ਾ ਸ਼ਬਦ ਨ ਪ੍ਰੇਮੀ ਹੋਇ॥ ੭੧॥ 


ਚੌਪਈ 


ਪੁਨ ਜੇ ਤਾਹਿ ਖੁਵਾਵਨ ਹਾਰਾ । ਕਰ ਰਾਖਤ ਅਸੂ ਬਦਨ ਮਝਾਰਾ । 
ਹੋਇ ਥਕਤ ਸੋ ਖਾਇ ਮਸਾਲਾ । ਰੋਗ ਦੇਹ ਮਿਟ ਜਾਤ ਬਿਸਾਲਾ॥ ੭੨॥ 


5।। 53000 38000 50101 ਹ। €08%4 ੧3101500੫੧)60011.60।। 


ਅਧਿਆਇ 42 ਮੂਲਾ ਕੀੜ ਆਦਿ 


ਦੋਹਰਾ 
ਰਜੋਗੁਣੀ ਤਪ ਅਤੇ ਸ਼ਾਂਤਕੀ-ਭਗਤੀ ਕਿਸ ਨੂੰ ਕਹਿੰਦੇ ਹਨ? ਹੇ ਦਿਆਲੂ (ਗੁਰੂ ਜੀਓ) ਇਨ੍ਹਾਂ 
ਦਾ ਸਾਰਾ ਭੇਦ ਦੱਸੋ ਤਾਂ ਕਿ ਅਸੀਂ ਜਾਣ ਲਈਏ। ” ॥੬੫॥ 


ਚੌਪਈ 

ਉਨ੍ਹਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਆਖਿਆ, “ਪਰਾਈ ਇਸਤਰੀ£ ਨੂੰ ਵੇਖਣ ਤੋਂ ਅੱਖਾਂ 
ਮੋੜੋ। ਚੁਗਲੀ, ਉਸਤਤੀ, ਕੰਨਾਂ ਨੂੰ ਨਾ ਸੁਣਾਵੇ (ਨਾ ਸੁਣੋ)। ਚੋਰੀ ਜਾਰੀ ਨੂੰ ਹੱਥ ਨਾ 
ਲਗਾਵੋ। ॥੬੬॥ 


੧੨੧ 


ਕਦੇ ਵੀ ਕੁਸੰਗਤ ਵਿਚ ਪੈਰ ਨਾ ਪਾਉਣਾ। ਖੋਟੇ-ਕੰਮਾਂ ਵੱਲ ਮਨ ਨੂੰ ਨਾ ਜਾਣ ਦੇਵੋ । ਸੰਤਾਂ 
ਦਾ ਦਰਸ਼ਨ ਕਰਨ ਲਈ ਮੱਥਾ ਤੇ ਅੱਖਾਂ ਲਾਵੋ। ਪ੍ਰਭੂ ਦਾ ਜਸ ਹਮੇਸ਼ਾ ਕੰਨਾ ਨਾਲ 
ਸੁਣੋ । ॥੬੭॥ 


ਅਤੇ ਫੇਰ ਜੀਭਾ ਨਾਲ ਝੂਠ ਨਾ ਬੋਲੇ । ਸਗੋਂ ਇਸ ਨੂੰ ਪਰਮਾਤਮਾ ਦੀ ਸਿਫ਼ਤ-ਸਲਾਹ ਵਿਚ 
ਹਮੇਸ਼ਾ ਹੀ ਜੋੜ ਕੇ ਰੱਖੋ। ਆਪਣੇ ਹੱਥੀਂ ਸੇਵਾ ਅਤੇ ਦਾਨ ਕਰੋ। ਚਰਨ ਹਮੇਸ਼ਾ ਸਤਿਸੰਗਤ ਵਿੱਚ 
ਲੈ ਕੇ ਜਾਵੋ। ॥੬੮॥ 


(ਇਸ ਸਾਰਾ ਕੁਝ) ਕਰਨ ਨੂੰ ਹੀ -ਰਾਜਸੀ- ਤਪ ਜਾਣੋ। ਹੁਣ ਮੈਂ' -ਸ਼ਾਂਤਕੀ- ਤਪ ਬਾਰੇ ਜੋ 
ਦੱਸਦਾ ਹਾਂ, ਸੁਣੋ। ਜਿਸ ਵੇਲੇ ਮਨੁੱਖ, ਆਲਸ ਛੱਡਾਂ ਕੇ, ਗੁਰੂ ਦੀ ਬਾਣੀ ਸੁਣਦਾ-ਪੜ੍ਹਦਾ 
ਹੈ। ॥੬੯॥ 


ਉਸ ਵੇਲੇ ਮਨ ਮੱਲੋ-ਮੱਲੀ ਉੱਡ ਕੇ ਕਿਤੇ ਨਿਕਲ ਜਾਵੇ ਤਾਂ ਉਸ ਨੂੰ ਵਾਰ-ਵਾਰ, ਜ਼ੋਰਾਂ ਨਾਲ 
ਰੋਕੋ। ਮਨ ਨੂੰ ਰੋਕਣ ਵੇਲੇ ਆਲਸ ਨਹੀਂ ਕਰਨੀ। ਜ਼ੋਰ ਨਾਲ ਮਿਹਨਤ ਕਰਕੇ, ਮਨ ਨੂੰ ਸ਼ਬਦ 
ਨਾਲ ਜੋੜਨਾ ਜ਼ਰੂਰੀ ਹੈ। ॥੭੦॥ 


ਦੇਹਰਾ 
ਜਿਵੇਂ ਘੋੜੇ? ਨੂੰ ਮਸਾਲਾ ਦੇਵੋ ਤਾਂ ਉਹ ਖਾਂਦਾ ਨਹੀਂ ਹੁੰਦਾ। ਇਸੇ ਤਰਾਂ ਮਨ ਵੀ ਦਸਾਂ-ਦਿਸ਼ਾਵਾਂ 
ਵਿੱਚ ਭਟਕਦਾ ਰਹਿੰਦਾ ਹੈ, ਪਰ ਸ਼ਬਦ ਦਾ ਪ੍ਰੇਮੀ ਨਹੀਂ ਬਣਦਾ। ॥੭੧॥ 


ਚੌਪਈ 

ਪਰ ਫੇਰ ਜੇਕਰ ਉਸ ਨੂੰ (ਘੋੜੇ ਨੂੰ) ਖੁਆਉਣ ਵਾਲਾ ਘੋੜੇ ਦੇ ਮੂੰਹ ਵਿਚ ਹੱਥ ਪਾਈ ਰੱਖਦਾ 
ਹੈ ਤਾਂ ਉਹ ਥੱਕ ਕੇ (ਅਖ਼ੀਰ) ਨੂੰ ਮਸਾਲਾ ਖਾ ਹੀ ਲੈਂਦਾ ਹੈ ਤੇ ਉਸ ਦੀ ਦੇਹੀ ਦਾ ਸਾਰਾ 
ਰੋਗ ਦੂਰ ਹੋ ਜਾਂਦਾ ਹੈ। ॥੭੨॥ 


5।। 53000 38000 50101 ਹ। ੬099 ਵ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਜੇ ਆਲਸ ਕਰ ਨਹੀਂ ਖੁਆਵਹਿ । ਤੋਂ ਲਗ ਰੋਗ ਨ ਅਸੁ ਕੋ ਜਾਵਹਿ। 
ਹਯ ਮੁਖ ਮੈ ਜੋ ਦੀਨ ਮਸਾਲਾ । ਸੋ ਭੀ ਡਾਰ ਦੇਤ ਤਤਕਾਲਾ ॥੭੩॥ 


ਦੋਹਰਾ 
ਮਨ ਤੁਰੰਗ£ ਦੁਰਵਾਸ਼ਨਾ ਦੀਰਘ? ਰੋਗ ਸੁ ਜਾਨ । 
ਸ਼ਬਦ ਧਯਾਨ ਮਹਿ ਜੋਰਨੋ ਭੇਖਜ” ਤਾਂ ਪਹਿਚਾਨ ॥ ੭੪॥ 


ਚੌਪਈ 


ਜਬਹਿ ਸ਼ਬਦ ਨੈ ਮਨ ਸਮਝਾਯੋ । ਕਾਜੈ ਕਰਨ ਬਾਜ ਸਮ ਭਾਯੋ। 
ਜਨਮ ਮਰਨ ਕੋ ਰੋਗ ਬਿਦਾਰਾ । ਏਹੁ -ਸ਼ਾਂਤਕੀ-- ਤਪੁ ਜੁ ਸੁਖਾਰਾ॥੭੫॥ 


ਸੁਨਕੈ ਸ੍ਰੀ ਨਾਨਕ ਕੇ ਬਚਨਾ । ਇਨ ਤੀਨੋ ਕੀਨੋ ਮਨ ਖਚਨਾੰ। 
ਜਹਿ' ਸਤਿਸੰਗਤਿ ਸੁਨਹਿ ਸਿਧਾਵਹਿਂ । ਸੇਵਾ ਕਰਹਿਂ ਸਬਦ ਮੁਖ ਗਾਵਹਿ ॥੭੬॥ 


ਇਸ ਬਿਧਿ ਕੀਨ ਸ਼ਬਦ ਅੱਭਯਾਸਾ£ । ਨਿਜ ਸਰੂਪ ਭਾ ਗਯਾਨ ਪ੍ਰਕਾਸ਼ਾ। 
ਯੁਤਿ ਪਰਵਾਰ ਤਰੇ” ਸੰਸਾਰਾ। ਗੁਰ ਉਪਦੇਸ਼ ਜੁ ਦਿਢ ਉਰਧਾਰਾ॥ ੭੭॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗੁੰਥੇ ਉਤ੍ਰਾਰਧੇ “ਸਿੱਖਨ ਉਪਦੇਸ਼ ਦੇਕਰ ਉਧਾਰ” ਬਰਨਨੰੰ ਨਾਮ 
ਬਿਤਾਲੀਸਮੋ' ਧਾਇ ॥੪੨॥ _ ਰ 


5॥ 5800੫ 28001 5॥1]। 2। 1॥0ਕੀ) ੧3101500੫੧)60011.60।। 


ਅਧਿਆਇ 42 ਮੂਲਾ ਕੀੜ ਆਦਿ 


ਜੇਕਰ ਆਲਸ ਕਰਕੇ (ਇਸ ਤਰਾਂ) ਮਸਾਲਾ ਨਾ ਖੁਆਇਆ ਜਾਵੇ ਤਾਂ ਓਦੋਂ ਤੀਕਰ ਘੋੜੇ ਦਾ 
ਰੋਗ ਖ਼ਤਮ ਨਹੀਂ ਹੋਵੇਗਾ। ਉਹ ਜੋ ਉਸ ਦੇ ਮੁੱਖ ਵਿਚ ਮਸਾਲਾ ਪਾਇਆ ਸੀ, ਉਸ ਨੂੰ ਵੀ 
ਬਾਹਰ' ਸੁੱਟ ਦਿੰਦਾ ਹੈ। ॥ ੭੩॥ 


ਦੋਹਰਾ 
ਮਨ ਰੂਪੀ ਘੋੜੇ? ਨੂੰ ਮੰਦ-ਵਾਸ਼ਨਾ ਰੂਪੀ ਵੱਡਾ? ਰੋਗ ਲੱਗਾ ਹੋਇਆ ਜਾਣੋ। ਸ਼ਬਦ ਦੇ ਧਿਆਨ 
ਵਿਚ ਜੋੜਨਾ ਹੀ ਇਸ ਦੀ ਦਵਾਈ“ ਸਮਝੋ। ॥੭੪॥ 


ਚੌਪਈ 

ਜਿਸ ਵੇਲੇ ਸ਼ਬਦ ਨੇ ਮਨ ਨੂੰ ਸਮਝਾ ਦਿੱਤਾ, ਧਿਆਨ ਸ਼ਬਦ ਵਿਚ ਲੱਗ ਗਿਆ, ਤਦ ਸਮਝੋ 
ਸ਼ਬਦ ਅਭਿਆਸ ਸਦਕਾ ਉਸ ਕਾਜੇ ਹੋਏ ਘੋੜੇ (ਭਾਵ ਮਨ) ਨੂੰ ਮਸਾਲਾ ਮੁਆਫ਼ਿਕ ਹੋ ਗਿਆ 
ਹੈ। ਤੇ ਪ੍ਰਾਣੀ ਦੇ (ਇਸ ਤਪ ਰਾਹੀਂ) ਜਨਮ-ਮਰਨ ਦਾ ਰੋਗ ਕੱਟਿਆ ਜਾਂਦਾ ਹੈ। ਇਹ ਹੀ 
-ਸ਼ਾਂਤਕੀ-ਤਪ ਹੈ, ਜੋ ਬਹੁਤ ਸੁਖੈਨ ਹੈ। ” ॥੭੫॥ ਰ੍ 


(ਇਸ ਤਰਾਂ) ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣ ਕੇ, ਇਨ੍ਹਾਂ ਤਿੰਨਾਂ (ਪ੍ਰਿਥੀਮੱਲ, ਰਾਮਾ ਤੇ 
ਡਿਡੀ) ਨੇ ਆਪਣੇ ਮਨ ਨੂੰ (ਗੁਰੂ ਜੀ ਦੇ ਉਪਦੇਸ਼ ਦੇ ਨਾਲ) ਜੋੜ” ਲਿਆ ਸੀ। ਜਿੱਥੇ ਵੀ ਉਹ 
ਸਤਿਸੰਗਤ (ਜੁੜੀ ਹੋਈ) ਸੁਣਦੇ, ਉੱਥੇ ਹੀ ਚਲੇ ਜਾਂਦੇ। ਸੇਵਾ ਕਰਦੇ ਤੇ ਮੁੱਖ ਤੋਂ ਸ਼ਬਦ ਗਾਇਨ 
ਕਰਦੇ। ॥੭੬॥ 


ਇਸ ਤਰਾਂ ਉਨ੍ਹਾਂ ਨੇ ਸ਼ਬਦ ਦਾ ਅਭਿਆਸ£ ਕੀਤਾ ਤੇ ਉਨ੍ਹਾਂ ਨੂੰ, ਆਪਣੇ ਨਿੱਜੀ ਸਰੂਪ ਦੇ 
ਗਿਆਨ ਦਾ ਪ੍ਰਕਾਸ਼ ਹੋ ਗਿਆ ਸੀ। ਗੁਰੂ ਜੀ ਦੇ ਉਪਦੇਸ਼ `ਤੇ ਦ੍ਰਿੜ੍ਹ ਨਿਸ਼ਚਾ ਕਰਕੇ, ਉਹ 
ਪਰਿਵਾਰ ਸਮੇਤ ਇਸ ਸੰਸਾਰ (ਸਾਗਰ) ਤੋ ਪਾਰਾ ਹੋ ਗਏ। ॥੭੭॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਸਿੱਖਾਂ ਨੂੰ ਉਪਦੇਸ਼ ਦੇ ਕੇ ਉਧਾਰ ਕਰਨਾ” 
ਨਾਮੀ ਬਤਾਲੀਵਾਂ ਅਧਿਆਇ ਸਮਾਪਤ ਹੋਇਆ। 


5।। 5800੫ 9801 5000੧ ਹ। ੬0009 377 ੧8101815001960018.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਾਰ 


ਕਰਤਾਰਪੁਰ ਨਿਵਾਸ ਕਰਨ ਸਮੇਂ ਗੁਰੂ ਜੀ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਗਈ 
ਸੀ। ਸੰਗਤਾਂ ਦੂਰੋਂ-ਦੂਰੋਂ ਦਰਸ਼ਨਾਂ ਲਈ ਆਉਂਦੀਆਂ। ਸਵਾ-ਪਹਿਰ ਰਾਤ ਰਹਿੰਦਿਆਂ ਕੀਰਤਨ 
ਅਰੰਭ ਹੋ ਜਾਂਦਾ ਤੇ ਫਿਰ ਸ਼ਬਦ ਉੱਪਰ ਵਿਚਾਰਾਂ ਹੁੰਦੀਆਂ। ਕੀਰਤਨ ਵਿਚ ਇਕ ਬਾਲਕ 
ਰੋਜ਼ਾਨਾ ਆਉਂਦਾ ਤੇ ਭੋਗ ਪੈਣ `ਤੇ ਗੁਰੂ ਜੀ ਨੂੰ ਪਰਣਾਮ ਕਰਕੇ ਵਾਪਸ ਆਪਣੇ ਘਰ ਚਲਾ 
ਜਾਂਦਾ। ਇਕ ਦਿਨ ਉਸ ਨੂੰ ਰੋਕ ਕੇ ਪੁੱਛਿਆ ਗਿਆ ਕਿ ਉਸ ਦੀ ਇਹ ਅਵਸਥਾ ਹੱਸਣ- 
ਖੇਡਣ ਅਤੇ ਸੌਣ ਦੀ ਹੈ, ਪਰ ਉਹ ਸਭ ਸੁਖ-ਅਰਾਮ ਛੱਡ ਕੇ ਕਿਉ ਆਉਂਦਾ ਹੈਂ? ਉਸ 
ਬਾਲਕ ਨੇ ਕਿਹਾ ਕਿ ਇਕ ਦਿਨ ਉਹ ਅੱਗ ਬਾਲਣ ਲੱਗਾ ਤਾਂ ਉਸ ਦੀ ਮਾਂ ਨੇ ਕਿਹਾ ਕਿ 
ਛੋਟੀਆਂ ਲੱਕੜੀਆਂ ਨੂੰ ਹੇਠਾਂ ਰੱਖੋ ਅਤੇ ਵੱਡੀਆਂ ਲੱਕੜੀਆਂ ਉੱਪਰ। ਛੋਟੀਆਂ ਲੱਕੜਾਂ ਨੂੰ 
ਅੱਗ ਛੇਤੀ ਧੈ ਜਾਂਦੀ ਹੈ। ਮੈ ਅਜਿਹਾ ਹੀ ਕੀਤਾ ਤਾਂ ਅੱਗ ਬਲ ਗਈ। ਇਸ ਉਪਰੰਤ ਮੇਰੇ 
ਮਨ ਵਿਚ ਇਹ ਵਿਚਾਰ ਆਇਆ ਕਿ ਮੌਤ ਅਤੇ ਅੱਗ ਇਕੋ-ਜਿਹੀਆਂ ਚੀਜ਼ਾਂ ਹਨ, ਜੋ 
ਵੱਡਾ-ਛੋਟਾ ਨਹੀਂ ਦੇਖਦੀਆਂ। ਸੋ ਉਸ ਦਿਨ ਤੋਂ' ਮੈਂ ਮੌਤ ਦੇ ਭੈਅ ਤੋ ਡਰ ਕੇ ਰੋਜ਼ਾਨਾ ਨਾਮ- 
ਸਿਮਰਨ ਕਰਨ ਲੱਗ ਪਿਆ ਤਾਂ ਜੋ ਮੇਰਾ ਜੀਵਨ ਸਫਲਾ ਹੋ ਜਾਵੇ। ਕੀ ਪਤਾ ਛੋਟੀ ਉਮਰ 
ਵਿੱਚ ਮੌਤ ਆਪਣੇ ਕਲਾਵੇ ਵਿੱਚ ਲੈ ਲਵੇ ਤੇ ਮੈਂ ਸਿਮਰਨ-ਭਗਤੀ ਕਰਨ ਤੋਂ ਵਾਂਝਾ ਰਹਿ 
ਜਾਵਾਂ। ਇਸ ਕਰਕੇ ਮੈਂ ਆਪ ਜੀ ਦੇ ਉੱਚੇ ਪਰਤਾਪ ਨੂੰ ਜਾਣਦੇ ਹੋਏ ਆਪ ਜੀ ਦੀ ਸ਼ਰਨ 
ਵਿੱਚ ਆਉਣ ਲੱਗ ਪਿਆ ਹਾਂ। ਫਿਰ ਗੁਰੂ ਜੀ ਨੇ ਉਸ ਬਾਲਕ ਨੂੰ ਮਹਾਨ ਉਪਦੇਸ਼ ਦਿੱਤਾ 
ਸੀ ਤੇ ਉਸ ਉੱਪਰ ਕਿਰਪਾ ਕਰ ਦਿੱਤੀ ਸੀ । ਰ 

'ਮੂਲਾ ਕੀੜ” ਗੁਰੂ ਜੀ ਦਾ ਇਕ ਸਿੱਖ ਬਣਿਆ, ਜੋ ਗਰੀਬਾਂ ਦੀ ਬਹੁਤ ਸੇਵਾ ਕਰਦਾ 
। ਉਸ ਦੇ ਘਰ ਕਈ ਵਾਰ ਗੁਰਸਿਖ, ਸੰਤ ਆਦਿ ਆ ਕੇ ਠਹਿਰਦੇ, ਭੋਜਨ ਛਕਦੇ ਅਤੇ ਰਾਤ 
ਰਹਿ ਕੇ ਚਲੇ ਜਾਂਦੇ । ਇਕ ਦਿਨ ਉਸ ਦੇ ਘਰ ਇਕ ਠੱਗ ਆ ਗਿਆ। ਰਾਤ ਨੂੰ “ਮੂਲੇ ਕੀੜ' 
ਨੇ ਉਸ ਦੀ ਬਹੁਤ ਸੇਵਾ ਕੀਤੀ। ਫਿਰ ਰਾਤ ਨੂੰ ਉਹ ਮੂਲੇ ਕੀੜ ਦੀ ਪਤਨੀ ਦੇ ਗਹਿਣੇ ਲੁਕਾ 
ਕੇ ਭੱਜਣ ਲੱਗਾ ਤਾਂ ਦਰਵਾਜ਼ੇ ਨੂੰ ਜੰਦਰਾ ਲੱਗਾ ਦੇਖ ਕੇ ਉਸ ਨੇ ਮੂਲੇ ਕੀੜ ਨੂੰ ਜਗਾ ਕੇ ਕਿਹਾ 
ਕਿ ਉਸ ਨੇ ਬਾਂਹਰ ਜੰਗਲ-ਪਾਣੀ ਜਾਣਾ ਹੈ, ਉਸ ਦੇ ਪੇਟ ਵਿਚ ਦਰਦ ਹੋ ਰਿਹਾ ਹੈ, ਇਸ 
ਲਈ ਉਸ ਨੂੰ ਚਾਬੀ ਦਿਓ। ਮੂਲਾ ਕੀੜ ਜਦ ਚਾਬੀ ਲਿਆ ਕੇ ਦੇਣ ਲੱਗਾ ਤਾਂ ਠੱਗ ਦੀ ਕੱਛ 
`ਚੋਂ ਗਹਿਣੇ ਡਿੱਗ ਪਏ ਤਾਂ ਮੂਲੇ ਕੀੜ ਨੇ ਉਸ ਨੂੰ ਫਿਰ ਬੜੇ ਪਿਆਰ ਨਾਲ ਗਹਿਣੇ ਫੜਾ ਦਿੱਤੇ 
ਤੇ ਉਸ ਨੂੰ ਬਾਹਰ ਕੱਢ ਕੇ ਸੌਂ ਗਿਆ। ਗੁਰੂ ਜੀ ਨੇ ਉਸ ਦੀ ਅਜਿਹੀ ਸ਼ਰਧਾ ਦੇਖ ਕੇ ਕਿਹਾ 
ਕਿ ਤੇਰਾ ਮਨ ਸਿਖੀ ਦੇ ਅਨੁਸਾਰ ਹੋ ਗਿਆ ਹੈ। ਤੇਰਾ ਪਰਦਾ ਗੁਰੂ ਢਕੇਗਾ। ਇਸ ਤਰਾਂ ਮੂਲੇ 
ਕੀੜ ਦੇ ਜਨਮ-ਮਰਨ ਦੇ ਦੁੱਖ ਕੱਟੇ ਗਏ ਸਨ ਤੇ ਉਹ ਨਿਹਾਲ ਹੋ ਗਿਆ ਸੀ। 

ਇਸੇ ਤਰਾਂ ਪ੍ਰਥਾ, ਖੇਡਾ ਜੀ, ਪ੍ਰਿਥੀਮਲ, ਰਾਮਾ, ਡਿਡੀ ਵੀ ਗੁਰੂ ਜੀ ਦੀ ਸ਼ਰਨ ਵਿੱਚ 
ਆਏ ਤਾਂ ਗੁਰੂ ਜੀ ਨੇ ਉਨਹਾਂ ਨੂੰ ਉਪਦੇਸ਼ ਦਿੱਤਾ ਕਿ ਸਤਿਸੰਗਤ ਦੀ ਸੇਵਾ ਕਰੋ, ਵੰਡ ਕੇ ਖਾਓ। 
ਮਨ ਨੂੰ ਸਿਮਰਨ ਵਿੱਚ ਲਾ ਕੇ ਨਾਮ ਅਭਿਆਸ ਵਿਚ ਜੋੜਨ ਨਾਲ ਪਰਮਗਤੀ ਨੂੰ ਪ੍ਰਾਪਤ ਹੋ 
ਜਾਈਦਾ ਹੈ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਉਨ੍ਹਾਂ ਦਾ ਪਾਰ ਉਤਾਰਾ ਹੋ ਗਿਆ ਤੇ ਸਭ ਨੂੰ 
ਨਿੱਜ-ਸਰੂਪ ਦਾ ਗਿਆਨ ਹੋ ਗਿਆ ਸੀ। 


5।। 53000 38000 50101 ਹ। €08278 ੧3101500੫੧)6011.60।। 


ਅਧਿਆਇ 42 ਰ ਮੂਲਾ ਕੀੜ ਆਦਿ 
ਫੁੱਟਨੋਟ 


(੯1) ਭਾਈ ਗੁਰਦਾਸ ਜੀ ਵਾਰ 11ਵੀ', ਪਉੜੀ 13ਵੀ' ਵਿੱਚ ਪਹਿਲੀ ਪਾਤਸ਼ਾਹੀ ਦੇ ਸਿੱਖਾਂ ਦੀ 
ਨਾਮਵਲੀ ਵਿੱਚ ਮੂਲਾ ਕੀੜਾ, ਪਿਰਥੀ, ਖੇਡਾ ਤੇ ਹੋਰ ਸਿੱਖ, ਜਿਨ੍ਹਾਂ ਦਾ ਇਸ ਅਧਿਆਇ ਵਿੱਚ 
ਜ਼ਿਕਰ ਹੈ, ਇਸ ਤਰਾਂ ਪ੍ਰਗਟਾਉਂਦੇ ਹਨ: 


ਮੂਲਾ ਕੀੜੁ ਵਖਾਣੀਐ ਚਲਿਤੁ ਅਚਰਜ ਲੂਭਿਤ ਗੁਰਦਾਸੀ। 
ਪਿਰਥਾ ਖੇਡਾ ਸੋਇਰੀ ਚਰਨ ਸਰਣ ਸੁਖ ਸਹਜਿ ਨਿਵਾਸੀ। 
ਪਿਰਥੀ ਮਲੁ ਸਹਗਲੁ ਭਲਾ ਰਾਮਾ ਡਿਡੀ ਭਗਤਿ ਅਭਿਆਸੀ। 


(2) ਚੌਦਾਂ-ਭਵਨ ਤੋਂ ਭਾਵ ਹੈ ਚੌਦਾਂ ਲੋਕ। ਚੌਦਾਂ ਲੋਕਾਂ ਵਿੱਚ ਸੱਤ-ਪਾਤਾਲ ਅਤੇ ਸੱਤ 
ਪਾਤਾਲ ਮੰਨੇ ਜਾਂਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਨ੍ਹਾਂ ਦੇ ਨਾਮ ਇਹ ਹਨ: 
-ਭੂਰ, ਭ੍ਰਵਰ, ਸੂਰ, ਮਹਰ, ਜਨ, ਤਪ ਅਤੇ ਸਤ 
-ਅਤਲ, ਸੁਤਲ, ਵਿਤਲ (ਤਲਾਤਲ), ਮਹਾਤਲ, ਰਸਾਤਲ ਅਤੇ ਪਾਤਾਲ 
ਪਰ ਗੁਰਬਾਣੀ ਵਿੱਚ ਇਨ੍ਹਾਂ ਦੀ ਗਿਣਤੀ ਬੇਅੰਤ, ਲੱਖਾਂ ਵਿੱਚ ਕਥਨ ਕੀਤੀ ਹੈ: 
=ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ... 
-ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ... 
(ਗੁ. ਗੂੰ. ਸਾਹਿਬ, ਪੰਨਾ 5) 


(”3) ਭਾਈ ਗੁਰਦਾਸ ਜੀ ਨੇ ਵਾਰ 11ਵੀਂ, ਪਉੜੀ 13ਵੀ' ਵਿੱਚ ਇਸ ਬਾਲਕ ਦਾ ਨਾਮ ਇਸ 
ਤਰਾਂ ਅੰਕਤ ਕੀਤਾ ਹੈ: 
ਤਾਰੂ ਪੋਪਟੂ ਤਾਰਿਆ ਗੁਰਮੁਖਿ ਬਾਲ ਸੁਭਾਇ ਉਦਾਸੀ॥ 
ਭਾਈ ਵੀਰ ਸਿੰਘ ਜੀ ਵੀ, ਭਾਈ ਮਨੀ ਸਿੰਘ ਜੀ ਦੀ ਕਿਰਤ “ਸਿੱਖਾਂ ਦੀ ਭਗਤ- 
ਮਾਲਾ” ਦੇ ਹਵਾਲੇ ਨਾਲ ਇਸ ਬਾਲਕ ਦਾ ਨਾਮ ਤਾਰੂ ਪੋਪਟ ਦਰਸਾਉਂਦੇ ਹਨ। 'ਪੋਪਟੂ” ਉਸ 
ਦੀ ਜਾਤੀ ਸੀ । 


5।। 58000 800 5010੧ 0 ੬0089 379 1810੧15001601ਗ00 


(ਸ਼ਬਦ ਮਹਾਤਮ।ਮਾਲੋ, ਮਾਂਗੋ, ਕਾਲੂ, ਭਗਤਾ ਓਹਰੀ, ਜਾਪੂਵੰਸੀ, ਸ਼ੀਹਾਂ 
ਗੱਜਣ। ਫਿਰਣਾ, ਖਹਰਾ, ਜੋਧ ।)" 1) 


ਦੋਹਰਾ ਰ 
ਸਤਿਗੁਰ ਕੋ ਸੁਨਿਕੈ ਸ਼ਬਦ ਕੀਨ ਕਮਾਵਨ ਜਾਂਹਿ । 
ਦੁਸ਼ਤਰਾਂ ਮਾਯਾ ਤੇ ਤਰੇ ਨਮਸ਼ਕਾਰ ਮਮ ਤਾਂਹਿ ॥੧॥ 


ਸੀ ਬਾਲਾ ਸੰਧੁਰੁ ਵਾਚ॥ 

ਚੌਪਈ 

ਸ੍ਰੀ ਅੰਗਦ ਸੁਨ ਕਥਾ ਅਗਾਰੀ । ਬੈਠਹਿਂ ਪ੍ਰਭੁ ਧਰਮਸਾਲ ਮਝਾਰੀ। 

ਨਰ ਅਨੇਕ ਦਰਸ਼ਨ ਹਿਤ ਆਵਹਿ । ਸ਼ਬਦ ਸੁਨਹਿਂ,ਰਹਿ, ਬਹੁਰ ਸਿਧਾਵਹਿੰ॥ ੨॥ 


ਮਾਲੋ ਮਾਂਗੋ ਦੈ ਸਿਖ ਆਏ । ਚਰਨ ਕਮਲ ਪਰ ਸੀਸ ਨਿਵਾਏ। 
ਹਾਥ ਬੰਦ ਅਰਦਾਸ ਬਖਾਨੀ । “ਕਰਹੁ ਕ੍ਰਿਪਾ ਸ੍ਰੀ ਗੁਰ ਗੁਨ ਖਾਨੀ॥੩॥ 


ਨਿਜ ਮੁਖ ਸੋਂ ਉਪਦੇਸ਼ ਕਰੀਜੈ । ਜਿਹ ਤੇ ਜਨਮ ਮਰਨ ਕਟਿ ਦੀਜੈ”। 
ਇਉਂ ਸੁਨਿ ਜਿਨ ਕਰੁਨਾ ਰਸ ਨੈਨਾ । ਭਗਤਿ ਪ੍ਰਕਾਸ਼ਨ ਹਿਤ ਕਹਿ ਬੈਨਾ॥੪॥ 


“ਅਗਨ ਤਾਪਨਾ ਜਲ ਮਹਿ ਰਹਿਨੋ । ਬ੍ਰਤ ਕਰਨੋ ਸੀਤੇਸ਼ਨ” ਸਹਿਨੋ। 
ਊਰਧ” ਬਾਹੁ ਅਧੋ ਸਿਰ ਕਰਨਾ । ਖਰੇ ਹੋਨ ਚਿਰ ਲੌ ਇਕ ਚਰਨਾ” ॥੫॥ 


ਦੋਹਰਾ 
ਕੰਦ ਮੂਲ£ ਚੁਨ ਖਾਵਨੇ,ਤੀਰਥ ਤੀਰ ਨਿਵਾਸ। 
ਭੂਮਿ ਭਰਮ, ਚੰਦਰਾਇਣੀ”2?, ਤਪ ਗੁਣ ਏ ਤਪ ਰਾਸ॥੬॥ 


ਚੌਪਈ 


ਗੋ” ਤੇ ਮਨ ਜੁ ਇਕਾਗਰ ਕਰਨੋ । ਕਥਾ ਕੀਰਤਨ ਮਹਿ' ਪੁਨਿ ਧਰਨੋ। 
ਰੁਚਿ ਯੂਤਿ ਗੁਨਨ ਗਾਵਣਾ ਸੁਣਨੋ । ਮਿਲ ਕੇ ਸਤਿਸੰਗਤਿ ਨਿਤ ਗੁਣਨੋ॥ ੭॥ 


5।। 53000 800 50101 0 €08੧੦ ੧3101500੫੧)60011.60।। 


ਅਧਿਆਇ 43 ਵੱਖ-ਵੱਖ ਸਿੱਖਾਂ ਨੂੰ ਉਪਦੇਸ਼ 


ਅਧਿਆਇ ਤਰਤਾਲੀਵਾਂ 
(ਮਾਲੋ, ਮਾਂਗੋ, ਕਾਲੂ, ਭਗਤਾ ਓਹਰੀ, ਜਾਪੂਵੰਸ਼ੀ, ਸ਼ੀਹਾਂ ਗੱਜਣ, ਫਿਰਣਾ ਖਹਿਰਾ 
ਤੇ ਜੋਧ ਸਿੱਖਾਂ ਨੂੰ ਉਪਦੇਸ਼) 


ਦੋਹਰਾ 
ਜਿਨ੍ਹਾਂ ਨੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਉਸ ਦੀ ਕਮਾਈ ਕੀਤੀ ਹੈ। ਉਹ ਔਖਿਆਈ ਨਾਲ ਤਰੀ' 
ਜਾਣ ਵਾਲੀ ਮਾਇਆ (ਸੰਸਾਰ-ਸਾਗਰ) ਨੂੰ ਤਰ ਗਏ। ਉਨ੍ਹਾਂ ਨੂੰ ਮੇਰੀ ਨਮਸਕਾਰ ਹੋਵੇ। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਗੁਰੂ ਅੰਗਦ ਦੇਵ ਜੀ! ਅਗਲੀ ਕਥਾ ਸੁਣੋ । ਪ੍ਰਭੂ ਰੂਪ (ਗੁਰੂ ਨਾਨਕ ਦੇਵ ਜੀ) ਧਰਮਸ਼ਾਲਾ 
ਵਿਚ ਬੈਠਦੇ। ਅਨੇਕਾਂ ਲੋਕ ਦਰਸ਼ਨਾਂ ਲਈ ਆਉਂਦੇ! ਸ਼ਬਦ (ਕੀਰਤਨ) ਸੁਣਦੇ, ਠਹਿਰਦੇ 
ਅਤੇ ਫਿਰ ਚਲੇ ਜਾਂਦੇ। ॥੨॥ 


(ਇੱਕ ਦਿਨ) 'ਮਾਂਗੋ” ਤੇ “ਮਾਲੋ” ਦੋਂ? ਦੋ ਸਿੱਖ ਆਏ। (ਗੁਰੂ ਜੀ ਦੇ) ਚਰਨ-ਕੰਵਲਾਂ `ਤੇ 
ਉਨ੍ਹਾਂ ਨੇ ਸੀਸ ਨਿਵਾਇਆ ਅਤੇ ਹੱਥ ਜੋੜਕੇ ਬੇਨਤੀ ਕੀਤੀ, “ਹੇ ਗੁਰੂ ਜੀ! ਗੁਣਾਂ ਦੀ ਖਾਣ! 
ਕਿਰਪਾ ਕਰੋ। ॥੩॥ 


(ਤੁਸੀਂ) ਆਪਣੇ ਮੁਖਾਰਬਿੰਦ ਤੋਂ (ਅਜਿਹਾ) ਉਪਦੇਸ਼ ਦੇਵੋ ਜਿਸ ਨਾਲ ਸਾਡਾ ਜਨਮ-ਮਰਨ ਦਾ 
ਚੱਕਰ ਕੱਟਿਆ ਜਾਵੇ । ” ਉਨ੍ਹਾਂ ਦੀ ਇਹ (ਬੇਨਤੀ) ਸੁਣ ਕੇ ਗੁਰੂ ਜੀ, ਜਿਨ੍ਹਾਂ ਦੇ ਨੈਣ ਕਿਰਪਾ 
ਦੇ ਰਸ ਨਾਲ ਭਰੇ ਹੋਏ ਸਨ, ਭਗਤੀ ਦੇ ਪਸਾਰ ਬਾਰੇ ਗਿਆਨ ਦੇਣ ਹਿੱਤ ਬਚਨ ਕੀਤਾ। ॥੪॥ 


“ਧੂਣੀਆਂ ਤਾਪਣੀਆਂ, ਜਲ ਵਿਚ ਖੜ੍ਹੇ ਰਹਿਣਾ, ਵਰਤ ਰੱਖਣੇ ਤੇ ਗਰਮੀ-ਸਰਦੀ? ਨੂੰ 
ਸਹਿਣਾ, ਉਪਰ” ਬਾਹਾਂ ਕਰਕੇ ਸੁਕਾ ਦੇਣੀਆਂ, ਪੁੱਠਾ ਲਟਕਣਾ, ਇੱਕੋ ਪੈਰ? ਦੇ ਭਾਰ ਬਹੁਤ 
ਸਮਾਂ ਖੜ੍ਹੇ ਰਹਿਣਾ। ॥੫॥ 


ਦੋਹਰਾ 

ਜੜ੍ਹਾਂ-ਬੂਟੀਆਂ£ (ਫਲ, ਫੁੱਲ) ਚੁਣ ਕੇ ਖਾਣੀਆਂ, ਤੀਰਥਾਂ ਦੇ ਕਿਨਾਰਿਆਂ `ਤੇ ਨਿਵਾਸ 
ਕਰਨਾ, ਥਾਂਈਂ-ਥਾਈ' ਫਿਰਦੇ ਰਹਿਣਾ, ਚੰਦ੍ਰਾਇਣੀ (ਚੰਦ ਦੇ ਘਟਣ-ਵਧਣ ਮੁਤਾਬਕ) ਵਰਤ 
ਰੱਖਣਾ, ਸਾਰੇ ਹੀ ਤਮੋ-ਗੁਣ ਤਪ ਦੇ ਤਾਮਸੀ ਤਪ ਹਨ। ॥੬॥ 

ਚੌਪਈ 

ਇੰਦਰੀਆਂ? ਤੋਂ ਲੈ ਕੇ ਮਨ (ਤਕ ਸਭ) ਨੂੰ ਹੀ ਇਕਾਗਰ ਕਰਕੇ, ਆਪਣੇ ਆਪ ਨੂੰ ਕਥਾ- 
ਕੀਰਤਨ ਵਿਚ ਵਸਾ ਲੈਣਾ, ਧਿਆਨ ਨਾਲ ਅਤੇ ਪ੍ਰੇਮ ਸਹਿਤ (ਪ੍ਰਭੂ ਦੀ) ਉਸਤਤ ਸੁਣਨਾ ਤੇ 
ਗਾਇਨ ਕਰਨਾ, ਸਤਿਸੰਗਤ ਵਿਚ ਹਮੇਸ਼ਾ ਮਿਲ ਕੇ (ਪਰਮਾਰਥ ਦੀ) ਵਿਚਾਰ ਕਰਨੀ। ॥ ੭॥ 


381 


5।। 53000 2801 510 । €00੧ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕਰਮ ਤਾਮਸੀ ਕਰਨ ਦੁਖਾਰੇ। ਇਹ ਜੂ ਰਾਜਸੀ ਲਖਹੁ ਸੁਖਾਰੇ। 
ਫਲ ਬਿਸਾਲ ਹ੍ਹੈ ਥੋਰਾਂ ਕਮਾਈ। ਤਿਨ ਮਿਹਨਤ ਬਡ ਲਘੂ£ ਫਲ ਪਾਈ”॥੮॥ 


ਦੋਹਰਾ 
ਸੁਨਤ ਪ੍ਰਸ਼ਨ ਮਾਲੋ ਕਹਯੋ “ਫਲ ਮਿਹਨਤ ਅਨੁਸਾਰ । 
ਕਰਤ ਅਲਪ ਫਲ ਅਲਪ ਹ੍ਹੈ ਬਹੁ ਕੋ ਬਹੁ ਸੁਖ ਸਾਰ॥੯॥ 


ਚੌਪਈ 

__ਮਿਲਹੈ ਫਲ ਮਿਹਨਤ ਅਨੁਸਾਰੀ । ਪੁਨ ਤੁਮ ਭਾਖੋ ਰੀਤ ਨਿਆਰੀ। 
ਯਹਿ ਸੰਸਾ ਮੇਰੇ ਮਨ ਪਰੋ । ਕ੍ਰਿਪਾ ਧਾਰ ਯਾਂਕੋ ਪਰਹਰੋ?॥੧੦॥ 
ਸਗਰੇ ਜਗਤ ਵਿਖੇ ਅਸ ਰੀਤਾ । ਤਿਸਤੇ ਕਹੀ ਆਪ ਬਿੱਪ੍ਰੀਤਾ। 
ਜਿਸ ਪ੍ਰਕਾਰ ਹੂਹੈ ਨਿਸ਼ਾ ਹਮਾਰੀ । ਸੋ ਸਮਝਾਵਹੁ ਰੀਤਿ ਸੁਖਾਰੀ” ॥੧੧॥ 


ਸ੍ਰੀ ਮੁਖ ਭਨਯੋ “ਨ ਸੰਸੈ ਕੀਜੈ । ਜਗ ਮਹਿਂ ਪ੍ਰਗਟ ਸੁ ਬਿਧਿ ਸੁਨਿ ਲੀਜੈ। 
ਇਕ ਨਰ ਬਨ ਤੇ ਸਮਧਾਨੈ ਆਨਹਿ । ਬੇਚ ਬਜਾਰ ਕਰਤ ਗੁਜ਼ਰਾਨਹਿਂ॥੧੨॥ 


ਕਰਤ ਮਜੂਰੀ ਬਹੂ ਸ਼ਰਮ ਪਾਵਹਿ । ਤਿਨਕੋ ਮੋਲ ਥੋਰ ਕਰ ਆਵਹਿ। 
ਪੁਨ ਜੇ ਬਨਜ ਕਰਹਿ ਹਟਵਾਨਾ । ਲਵਣ”ਂ ਤੇਲ ਅੰਨ ਜੇ ਬਿਧਿ ਨਾਨਾ॥੧੩॥ 


ਤਿਨਤੇ ਇਨਕੋ ਲਾਭ ਘਨੇਰੋ । ਸ਼੍ਮ ਥੋਰੋ ਹੈ ਪ੍ਰਗਟ ਸੁ ਹੇਰੋ। 
ਅਪਰ ਰੁਪੱਯਨ ਕੇ ਬਿਵਹਾਰੇ । ਲਾਭ ਬਹੁਤ ਲੇ ਰਹੈ'' ਸੁਖਾਰੇ ॥ ੧੪॥ 


ਇਕ ਜਵਾਹਰੀ ਸੁਖ ਸੋਂ ਬੈਸੇ । ਤਿਨਕੋ ਖੇਦ$ ਦੇਤ ਨਹਿ ਕੈਸੇ । 
ਮੁਕਤਾ? ਹੀਰੇ ਬਣਜਹਿ' ਸੋਈ । ਲਾਭ ਬਿਸਾਲ ਸਭਨ ਤੇ ਹੋਈ ॥੧੫॥ 


6 ਐ 


382 
5।। 53000 38000 50101 । ੬0੫ ੧3101500੫੧)60011.60।। 


ਅਧਿਆਇ 43 ਵੱਖ-ਵੱਖ ਸਿੱਖਾਂ ਨੂੰ ਉਪਦੇਸ਼ 


ਸਾਰੇ ਤਾਮਸੀ (ਤਪ ਦੇ) ਕਰਮ ਕਰਨੇ ਬਹੁਤ ਦੁੱਖ ਦੇਣ ਵਾਲੇ (ਔਖੇ) ਹਨ। ਪਰ ਇਹ ਜੋ 
ਰਾਜਸੀ ਤਪ ਹਨ ਜਾਣ ਲਵੋਂ, ਇਹ ਕਰਨੇ ਸੌਖੇ ਹਨ। ਇਨ੍ਹਾਂ ਦਾ ਫਲ ਬਹੁਤਾ ਤੇ ਮਿਹਨਤ 
ਥੋੜ੍ਹੀ ਕਰਨੀ ਪੈਂਦੀ ਹੈ। ਪਰ ਤਾਮਸੀ ਤਪਾਂ ਵਿਚ ਮਿਹਨਤ ਬਹੁਤੀ, ਫਲ ਘੱਟ? ਮਿਲਦਾ 
ਹੈ।” ॥੮॥ 


ਦੋਹਰਾ 

(ਗੁਰੂ ਜੀ ਦਾ) ਸਵਾਲ ਸੁਣ ਕੇ ਮਾਲੋ ਨੇ ਕਿਹਾ, “ਫਲ ਤਾਂ ਮਿਹਨਤ ਅਨੁਸਾਰ ਹੀ ਮਿਲਦਾ 
ਹੁੰਦਾ ਹੈ। ਥੋੜ੍ਹੀ ਮਿਹਨਤ ਕਰੇਗਾ ਤਾਂ (ਉਸ ਨੂੰ) ਥੋੜ੍ਹਾ ਫਲ ਮਿਲਦਾ ਹੈ ਤੇ ਜੋ ਬਹੁਤੀ ਮਿਹਨਤ 
ਕਰਦਾ ਹੈ, ਉਸ ਨੂੰ ਬਹੁਤਾ ਸੁੱਖ ਮਿਲਦਾ ਹੈ। ॥੯॥ 


ਚੌਪਈ 
ਫਲ ਤਾਂ ਮਿਹਨਤ ਅਨੁਸਾਰ ਹੀ ਮਿਲਦਾ ਹੈ ਤੇ ਫੇਰ ਤੁਸੀਂ ਤਾਂ ਵੱਖਰੀ ਜਿਹੀ ਗੱਲ ਕਹੀ 
ਹੈ। ਕਿਰਪਾ ਕਰਕੇ, ਇਸ ਸਬੰਧੀ ਜੋ ਸੰਸਾ, ਮੇਰੇ ਮਨ `ਚ ਪਿਆ ਹੈ, ਉਹ ਦੂਰ” ਕਰੋ। ॥੧੦॥ 


ਸਾਰੇ ਸੰਸਾਰ ਵਿਚ ਤਾਂ ਇਹੋ ਹੀ ਰੀਤ ਚੱਲਦੀ ਹੈ ਪਰ ਤੁਸੀਂ (ਤਾਂ)ਇਸ ਦੇ ਉਲਟ ਦੱਸਿਆ 
ਹੈ। ਅਸਾਂ ਨੂੰ ਅਸਾਨ (ਜਿਹੇ) ਤਰੀਕੇ ਰਾਹੀਂ ਚੰਗੀ ਤਰਾਂ ਸਮਝਾਵੋ, (ਜਿਸ ਨਾਲ) ਸਾਡੀ 
ਤਸੱਲੀ” ਹੋ ਜਾਵੇ।  ॥੧੧॥ 


ਗੁਰੂ ਜੀ ਨੇ ਫ਼ਰਮਾਇਆ, “(ਤੁਸੀਂ) ਸ਼ੰਕਾ ਨਾ ਕਰੋ, ਜਿਸ ਤਰਾਂ ਨਾਲ ਸੰਸਾਰ ਵਿੱਚ ਗੱਲ 
ਪਰਚਲਤ ਹੈ, ਉਸੇ ਤਰਾਂ ਹੀ ਸੁਣ ਲਵੋ। ਇੱਕ ਆਦਮੀ ਜੰਗਲ ਵਿੱਚੋਂ ਲੱਕੜੀਆਂ= ਇਕੱਠੀਆਂ 
ਕਰਕੇ ਲਿਆਉਂਦਾ ਹੈ ਤੇ ਉਨ੍ਹਾਂ ਨੂੰ ਬਜ਼ਾਰ ਵਿਚ ਵੇਚ ਕੇ ਗੁਜ਼ਾਰਾ ਕਰਦਾ ਹੈ। ॥੧੨॥ 


(ਉਸ ਨੂੰ ਇਹ) ਮਜ਼ਦੂਰੀ ਕਰਦਿਆਂ ਬਹੁਤ ਮਿਹਨਤ£ ਕਰਨੀ ਪੈਂਦੀ ਹੈ, ਪਰ ਉਸ ਨੂੰ ਉਸ 
ਦਾ ਮੁੱਲ ਥੋੜ੍ਹਾ ਮਿਲਦਾ ਹੈ ਤੇ ਦੂਸਰੇ ਪਾਸੇ ਬਾਣੀਆ ਹੁੰਦਾ ਹੈ ਜੋ ਲੂਣਾਂ, ਤੇਲ ਆਦਿ ਕਈ 
ਤਰਾਂ ਦੇ ਅਨਾਜ ਦਾ ਵਪਾਰ ਕਰਦਾ ਹੈ। ॥੧੩॥ 


(ਇਸ ਬਾਣੀਏ ਨੂੰ) ਸਪਸ਼ਟ ਰੂਪ ਵਿੱਚ ਵੇਖੋ ਮਿਹਨਤ ਥੋੜ੍ਹੀ ਕਰਨ ਅਤੇ ਫ਼ਾਇਦਾ ਬਹੁਤਾ ਹੁੰਦਾ 
ਹੈ। ਹੋਰ ਰੁਪਏ (ਟਕੇ) ਦੇ ਵਿਹਾਰ ਵਿੱਚ ਲਾਭ ਬਹੁਤਾ ਹੁੰਦਾ ਹੈ ਤੇ ਸੁਖੀ ਰਹਿੰਦੇ 
ਹਨ। ॥੧੪॥ 


ਰੀ ਉਹ (ਸਰੀਰ ਨੂੰ) 


ਕਿਸੇ ਤਰਾਂ ਵੀ ਤਕਲੀਫ਼ਾਂ ਨਹੀਂ ਦਿੰਦਾ। ਉਹ ਹੀਰੇ ਮੋਤੀਆਂ? ਦਾ ਵਪਾਰ ਕਰਕੇ ਫ਼ਾਇਦਾ 
ਸਭ ਨਾਲੋਂ ਜ਼ਿਆਦਾ ਲੈਂਦਾ ਹੈ। ॥੧੫॥ 


5।। 58000 08001 5011 ੬401 ਨਾ ੧81੧0॥੧੪8ਇ॥0੫੧॥60118.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤਪ ਜੁ ਤਾਮਸੀ ਸ਼ਰਮ ਬਹੁ ਦੇਹੀ । ਗਿਆਨ ਪ੍ਰਾਪਤਿ ਹੋਇ ਨ ਕੇਹੀ'। 
ਕਥਾ ਕੀਰਤਨ ਪਢਨ ਸੁਨਨ ਤੇ । ਦ੍ਰਿੜ ਉਪਾਸ਼ਨਾ ਹੋਂਤ ਗੁਨਨ ਤੇ ॥੧੬॥ 


ਦੋਹਰਾ 
ਦ੍ਰਿੜ ਉਪਾਸ਼ਨਾ ਜਬ ਭਈ ਹੁਇ ਆਵਤ ਤਬ ਗਯਾਨ। 
ਤਾਂਤੇ ਤਪ ਇਹ --ਸ਼ਾਂਤਕੀ-- ਲਾਭ ਬਹੁਤ ਪਹਿਚਾਨ” ॥੧੭॥ 


ਚੌਪਈ 
ਇਸ ਬਿਧਿ ਸੁਨ ਮਾਂਗੋ ਗੁਰ ਬਚਨਾ । ਬਾਣੀ ਪਢਨ ਕੀਨ ਮਨ ਖਚਨਾ । 
ਸਨਮੁਖ ਮਾਲੋ ਸੁਨ ਹੈ ਸਬ ਹੀ । ਬੈਠ ਰਿਖੀਕ? ਸੰਕੋਚੈ ਸਬ ਹੀ ॥੧੮॥ 


ਮਿਲ ਕੈ ਕਿਰਤਨ ਬਹੂਰ ਉਚਰਹੀ । ਕਰ ਏਕਾਗਰਤਾ ਮਨ ਧਰਹੀ । 
ਤਿਨਕੀ ਰਸਨਾ ਸਾਦ ਬਿਸਾਲਾ । ਸੁਨਤ ਪ੍ਰੇਮ ਜਾਗੈ ਤਤਕਾਲਾ॥ ੧੯॥ 


ਖਅ 


ਦੋਹਰਾ 
ਜੋ ਜੋ ਸਿਖ ਤਿਨ ਤੇ ਸੁਨਹਿਂ ਤਿਆਗਹਿਂ ਬ੍ਰਿੰਦ ਬਿਕਾਰ। 
ਧਰਮ ਕ੍ਰਿੱਤ ਕਰ ਵੰਡਕੈ ਅਚਵਹਿੰ” ਬਹੁਰ ਅਹਾਰ॥੨੦॥ 
ਚੌਪਈ 


ਸਿਖ ਸੰਤ ਜਾਇ ਜੁ ਤਿਨਕੇ ਡੇਰੇ । ਸੇਵਾ ਕਰਹੀ' ਭਾਉ ਘਨੇਰੇ। 
ਤਿਨਕੇ ਸਦਨ ਦੇਸ ਜਿਸ ਮਾਂਹੀ । ਬਹੁ ਉਧਾਰ ਭਾ ਨਰਨ ਤਹਾਂਹੀ॥ ੨੧॥ 


ਜਬ ਜਬ ਆਵਹਿ ਦਰਸ਼ਨ ਹੇਤਾ । ਸ਼ਬਦ ਪਢਤ ਨਰ ਬ੍ਰਿੰਦ ਸਮੇਤਾ। 
ਭਵਬੰਧਨ ਤੇ ਹੋਇ ਨਿਰਾਰੇ”। ਸੰਗੀ ਅਪਰ ਅਨੇਕ ਉਧਾਰੇ ॥੨੨॥ 


ਇਕ ਕਾਲੂ ਖੱਤਰੀ ਧਰ ਆਸਾ । ਮਿਲਯੋ ਆਇ ਸ੍ਰੀ ਨਾਨਕ ਪਾਸਾ । 
ਦ੍ਰੈ ਕਰ ਜੋਰ ਬੰਦਨਾ ਠਾਨੀ । ਬੈਠ ਸਮੀਪ ਭਨੀ? ਪੁਨਿ ਬਾਨੀ ॥੨੩॥ 


5।। 53000 8001 5001 64080 ੧3101500੫੧)60011.60।। 


ਅਧਿਆਇ 43 ਵੱਖ-ਵੱਖ ਸਿੱਖਾਂ ਨੂੰ ਉਪਦੇਸ਼ 


ਇਸੇ ਤਰਾਂ ਜੋ ਤਾਮਸੀ-ਤਪ ਹੈ, ਇਸ ਨਾਲ ਸਰੀਰ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਪਰ 
(ਫੇਰ ਵੀ) ਇਸ ਨਾਲ ਗਿਆਨ ਦੀ ਕੋਈ' ਪ੍ਰਾਪਤੀ ਨਹੀਂ ਹੁੰਦੀ। ਕਥਾ ਕੀਰਤਨ ਕਰਨ ਅਤੇ 
ਪੜ੍ਹਨ-ਸੁਣਨ ਨਾਲ (ਸੱਚੀ) ਉਪਾਸ਼ਨਾ ਪਰਪੱਕ ਹੁੰਦੀ ਹੈ। ॥੧੬॥ 


ਦੋਹਰਾ 

ਜਿਸ ਵੇਲੇ ਇਹ ਉਪਾਸ਼ਨਾ ਪਰਪੱਕ ਹੋ ਜਾਂਦੀ ਹੈ ਤਾਂ ਉਸ ਵੇਲੇ ਗਿਆਨ ਹਾਸਲ ਹੁੰਦਾ ਹੈ। 
ਇਸ ਵਾਸਤੇ ਜਾਣ ਲਵੋ ਕਿ ਇਹ ਜੋ ਸ਼ਾਂਤਕੀ-ਤਪ ਹੈ (ਇਸ ਦਾ) ਬਹੁਤਾ ਲਾਭ (ਫਲ) 
ਮਿਲਦਾ ਹੈ।” ॥੧੭॥ 


ਚੌਪਈ 

ਇਸ ਤਰਾਂ “ਮਾਂਗੋ” ਦਾ ਮਨ, ਗੁਰੂ ਜੀ ਦੇ ਬਚਨ ਸੁਣ ਕੇ ਬਾਣੀ ਪੜ੍ਹਨ ਵਿਚ ਲੱਗ ਗਿਆ ਤੇ 
ਜੋ ਮਾਲੋ ਸੀ, ਉਸ ਵੇਲੇ (ਗੁਰੂ ਜੀ ਦੇ) ਸਨਮੁੱਖ ਬੈਠ ਕੇ ਸਭ ਇੰਦਰੀਆਂ? ਨੂੰ ਸੰਕੋਚ ਕੇ 
(ਇਕਾਗਰ ਕਰਕੇ) ਸੁਣਦਾ ਸੀ। ॥੧੮॥ 


ਇਸ ਤਰਾਂ ਉਹ ਮਨ ਨੂੰ ਇਕਾਗਰ ਕਰਕੇ ਜਦੋ' ਮਿਲ ਕੇ ਕੀਰਤਨ ਕਰਦੇ ਤਾਂ ਉਨ੍ਹਾਂ ਦੀ ਰਸਨਾ 
ਵਿਚ ਬਹੁਤ ਰਸ (ਸਵਾਦ) ਹੁੰਦਾ ਤੇ (ਉਨ੍ਹਾਂ ਨੂੰ) ਸੁਣ ਕੇ ਲੋਕਾਂ ਅੰਦਰ ਤੁਰੰਤ ਹੀ ਪ੍ਰੇਮ-ਭਾਵ 
ਪੈਦਾ ਹੋ ਜਾਂਦਾ। ॥੧੯॥ 

ਦੋਹਰਾ 

ਜੋ ਵੀ ਸਿੱਖ ਉਨ੍ਹਾਂ ਤੋਂ ਸੁਣਦਾ, ਉਹ (ਆਪਣੇ ਸਾਰੇ) ਵਿਸ਼ੇ-ਵਿਕਾਰਾਂ ਦਾ ਤਿਆਗ ਕਰ ਦਿੰਦਾ 
ਤੇ ਧਰਮ ਦੀ ਕਮਾਈ ਕਰਦਾ, ਵੰਡ ਕੇ ਪਿੱਛੋਂ ਆਪ ਭੋਜਨ ਛਕਦਾ?। ॥੨੦॥ 


ਚੌਪਈ 

ਉਨ੍ਹਾਂ ਦੇ ਡੇਰੇ ਵਿਚ ਜੋ ਵੀ ਸਿੱਖ ਸੰਤ ਜਾਂਦਾ, ਉਹ (ਉਨ੍ਹਾਂ ਦੀ) ਬਹੁਤ ਸ਼ਰਧਾ ਤੇ ਪ੍ਰੇਮ ਨਾਲ 
ਸੇਵਾ ਕਰਦੇ। (ਇਸ ਤਰਾਂ) ਜਿਸ ਦੇਸ਼ ਵਿਚ ਉਨ੍ਹਾਂ ਦਾ ਨਿਵਾਸ ਸਥਾਨ ਸੀ, ਉਥੇ ਬਹੁਤ ਲੋਕਾਂ 
ਦਾ ਉਧਾਰ ਹੋਇਆ। ॥੨੧॥ 


ਜਦੋੱ-ਜਦੋਂ ਵੀ ਲੋਕ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਉਂਦੇ ਤਾਂ ਉਹ ਸਾਰੇ ਸੰਗਤ ਨਾਲ (ਮਿਲ 
ਕੇ) ਸ਼ਬਦ ਪੜ੍ਹਦੇ। ਇਸ ਤਰਾਂ ਇਸ ਜਗਤ ਦੇ ਜੰਜਾਲ ਤੋਂ ਉਹ ਮੁਕਤ” ਹੋ ਗਏ, ਉਨ੍ਹਾਂ ਨੇ 
ਹੋਰ ਨਾਲ ਵਾਲੇ ਅਨੇਕਾਂ ਲੋਕਾਂ ਦਾ ਵੀ ਉਧਾਰ ਕੀਤਾ। ॥੨੨॥ 


ਇਕ (ਪੁਰਸ਼) ਕਾਲੂ-ਖੱਤਰੀ, ਮਨ ਵਿਚ ਇੱਛਾ ਰੱਖ ਕੇ ਗੁਰੂ ਨਾਨਕ ਜੀ ਨੂੰ ਆ ਕੇ ਮਿਲਿਆ। 
ਉਸ ਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਅਤੇ (ਗੁਰੂ ਜੀ ਦੇ) ਕੋਲ ਬੈਠ ਕੇ ਆਖਿਆ?॥ ੨੩॥ 


385 


5।। 53000 38000 50101 । ੬099 ੧3101500੫੧)6011.60।। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਸਨਮੁਖ ਮਨਮੁਖ ਲੱਛਨ ਜੇਈ । ਕਰੁਨਾ ਕਰਹੁ ਉਚਾਰਹੁ ਤੇਈ `। 
ਸੁਨਿਕੈ ਸਰੀ ਗੁਰ ਗਿਰਾ ਅਲਾਈ । “ਕਲਮਲ ਤੇ ਜਿਨ ਕੰਡ' ਫਿਰਾਈ ॥੨੪॥ 


ਸੁੱਕ੍ਰਿਤ2 ਸਾਮੁਹਿ?, ਸਾਖੀ ਬ੍ਰਿਤਿਕੋ । ਸੁਨਹਿ ਸ਼ਬਦ ਗੁਰ ਬਿਤ” ਕਰ ਚਿਤਕੌ । 
ਲੱਛਨ ਚਤਰ ਅਪਰ ਹੈ ਜੋਇ । ਸੁਨਹੁ ਪੀਤ ਕਰ ਉਚਰੈ' ਸੋਇ॥ ੨੫॥ 


੯ 


ਦੋਹਰਾ 
ਮੈਤ੍ਰਿਯ”, ਕਰੁਨਾ ਦੈ ਲਖੋ, ਮੁਦਤਾ ਤੀਜੀ ਜਾਨ। 
ਚਤੁਰ ਉਪੇਖਯਾ? ਜਿਸ ਬਿੰਥੈ ਸਨਮੁਖ 37 ਸੇ ਪਹਿਚਾਨ” ॥੨੬॥ 


ਚੌਪਈ ਰ 
ਕਾਲੂ ਕਹਯੋ “ਨ ਜਾਨਯੋ ਜਾਈ । ਅਰਥ ਖੋਲ੍ਹ ਦੀਜੈ ਸਮੁਝਾਈ"। 
ਸੁਨ ਸ੍ਰੀ ਮੁਖ ਸੋਂ ਬਚਨ ਅਲਾਯਾ । 'ਮੈਤ੍ਰੀ ਅਰਥ, ਮੀਤ ਸਮੁਦਾਯਾ ॥੨੭॥ 


ਪਿਥੈ ਸੁਖੀ ਕਿਹ ਨਿਜ ਸੁਖ ਜਾਨੈ । ਪਰ ਸੁਖ ਦੇਖ ਨ ਇਰਖਾਨ ਨਾਨਹਿ। 
ਬਿੱਦਯਾ ਕਿਧੋਂ ਦਰਬ ਨਿਜ ਪਾਸਾ।ਤਿਹ ਸੋਂ ਪਰ ਕੋ ਦੇ ਸੁਖ ਰਾਸਾ ॥ ੨੮॥ 


ਦੋਹਰਾ 
ਕਰਤ ਭਲਾਈ ਮੀਤ ਸੋ' ਤਿਉਂ ਕੀਜੈ ਸਭ ਸੰਗ। 
ਮੈਤ੍ੀ ਕੇ ਲੱਛਨ ਇਹੈ ਕਰੈ ਨ ਕਿਹ ਮਨ ਭੰਗ£ ॥੨੯॥ 


ਚੌਪਈ 
ਨਿਜ ਤੇ ਬਿੱਦਯਾ ਕੈ ਧਨ ਮਾਂਹੀ । ਕੈ ਬਲ ਬਿਖੈ ਕਿ ਮਤੁ ਲਘੁ ਆਹੀ। 
ਤਿਨਕੋ ਅਨੁਜ'? ਆਤਮ ਜਨਯਾਈਂ' । ਕਰ ਸਹਾਇਤਾ ਦੇਇ ਬਧਾਈ'' ॥੩੦॥ 


386 
511 53000 280 5॥0॥ 2 €00%) ੧3101500੫੧)60011.60।। 


ਅਧਿਆਇ 43 ਵੱਖ-ਵੱਖ ਸਿੱਖਾਂ ਨੂੰ ਉਪਦੇਸ਼ 


“ਸਨਮੁੱਖ ਅਤੇ ਮਨਮੁੱਖ ਦੇ ਜੋ ਲੱਛਣ ਹਨ, ਕਿਰਪਾ ਕਰਕੇ ਉਨ੍ਹਾਂ ਬਾਰੇ ਵਰਣਨ ਕਰੋ। ” 
(ਕਾਲੂ ਖੱਤਰੀ ਦੀ ਗੱਲ) ਸੁਣ ਕੇ ਗੁਰੂ ਜੀ ਨੇ ਕਥਨ ਕੀਤਾ, “ਕਲਜੁਗ ਦੇ ਮਾੜੇ ਕੰਮਾਂ ਤੋਂ 
ਜਿਸ ਨੇ ਪਿੱਠ ਫੇਰ ਲਈ। ॥੨੪॥ 


ਜੋ ਚੰਗੇ-ਕਰਮਾਂ£ ਦੇ ਸਾਹਮਣੇ” ਹੋ ਕੇ ਚੱਲੇ। ਮਨ, ਬਿਰਤੀ ਦਾ ਸਾਖੀ ਬਣੇ (ਆਪਣੇ ਮਨ 
ਦਾ ਜਾਣਕਾਰ ਰਹੇ)। ਗੁਰੂ ਦੇ ਸ਼ਬਦ (ਸਿਖਿਆ) ਨੂੰ ਆਪਣੇ ਮਨ ਨੂੰ ਸਥਿਰ” ਕਰਕੇ ਸੁਣੇ 
ਅਤੇ ਜਿਸ ਦੇ ਹੋਰ ਚਾਰ ਲੱਛਣ ਹਨ, ਉਨ੍ਹਾਂ ਨੂੰ ਪ੍ਰੀਤ ਨਾਲ ਸੁਣੋਂ । ਉਨ੍ਹਾਂ ਦਾ (ਮੈਂ) ਇਸ ਤਰਾਂ 
ਉਚਾਰਨ ਕਰਦਾ ਹਾਂ। ॥੨੫॥ 


ਦੋਹਰਾ 

(ਪਹਿਲਾ) ਮਿੱਤਰਤਾ”, ਦੂਸਰਾ ਹੈ ਕਰੁਨਾ (ਦੂਸਰੇ ਦਾ ਦੁੱਖ ਦੇਖ ਕੇ ਦਰਦ ਉਪਜਣਾ ਤੇ ਦੁੱਖ 
ਦੂਰ ਕਰਨ ਦਾ ਉਪਰਾਲਾ ਕਰਨਾ) ਅਤੇ ਤੀਸਰਾ ਜਾਣੋ ਖੂਸ਼ੀ£ (ਪੁੰਨਯ ਆਤਮਾ ਨੂੰ ਦੇਖ ਕੇ 
ਪ੍ਰਸੰਨ ਹੋਣਾ) ਤੇ ਚੌਥਾ ਹੈ ਉਪੇਕਸ਼ਾ (ਭਾਵ ਚਿੱਤ ਦਾ ਦਵੈਤ ਭਾਵ ਤੋਂ' ਪਰ੍ਹੇ ਹਟਣਾ)”। ਜਿਸ 
(ਪੁਰਸ਼ ਵਿਚ) ਇਹ (ਚਾਰੇ ਲੱਛਣ) ਹੋਣ, ਉਸ ਨੂੰ ਸਨਮੁੱਖ ਜਾਣ ਲਵੋ” ॥੨੬॥ 


ਚੌਪਈ ਰ੍ 
ਕਾਲੂ ਆਖਿਆ, “(ਗੁਰੂ ਜੀ) ਸਮਝ ਨਹੀਂ ਆ ਰਹੀ ਜੀ, ਇਨ੍ਹਾਂ ਦੇ ਅਰਥ ਖੋਲ੍ਹ ਕੇ ਸਮਝਾ 
ਦੇਵੋ। ” (ਉਸ ਨੂੰ) ਸੁਣ ਕੇ ਗੁਰੂ ਜੀ ਨੇ ਕਿਹਾ, “ਮੈਤਰੀ ਦਾ ਭਾਵ ਹੈ, ਸਾਰਿਆਂ ਨੂੰ ਮਿੱਤਰ 
ਜਾਣਨਾ ॥੨੭॥ 


(ਹਰ) ਕਿਸੇ ਨੂੰ ਸੁਖੀ ਵੇਖ ਕੇ (ਉਸ ਦਾ ਸੁੱਖ ਆਪਣਾ ਜਾਣ ਲਵੇ। (ਅਤੇ) ਪਰਾਏ ਸੁੱਖ ਨੂੰ 
ਵੇਖ ਕੇ ਮਨ ਵਿਚ (ਕਦੇ) ਈਰਖਾ ਨਾ ਲਿਆਵੇ । ਗਿਆਨ ਜਾਂ ਧਨ ਪਦਾਰਥ (ਜੋ) ਆਪਣੇ 
ਕੋਲ ਹੋਵੇ, ਉਸ ਪੂੰਜੀ 'ਚੋਂ, ਉਹ ਦੂਜਿਆਂ ਨੂੰ ਵੰਡ ਕੇ ਸੁਖੀ ਹੋਵੇ। ॥੨੮॥ 


ਦੋਹਰਾ 

(ਜਿਵੇਂ ਆਪਣੇ) ਮਿੱਤਰਾਂ ਨਾਲ ਭਲਾਈ ਕਰਦਾ ਹੈ, ਤਿਵੇ' ਹੀ ਹੋਰਾਂ ਸਭਨਾਂ ਨਾਲ ਵੀ (ਇਸੇ 
ਤਰਾਂ ਹੀ) ਭਲਾਈ ਕਰੇ । ਇਸ ਤਰਾਂ ਇਹ ਸਾਰੇ ਮਿੱਤਰਤਾ ਦੇ ਲੱਛਣ ਹਨ, ਕਿਸੇ ਦਾ ਵੀ ਦਿਲ 
ਨਾ ਤੋੜੇ?। ॥੨੯॥ 


ਚੌਪਈ 

ਜੇ ਕੋਈ ਤੁਹਾਡੇ ਮੁਕਾਬਲੇ ਧਨ-ਵਿਦਿਆ ਵਿੱਚ ਜਾਂ ਤਾਕਤ, ਅਕਲ ਵਿੱਚ ਕਮਜ਼ੋਰ ਹੈ ਤਾਂ ਉਸ 
ਨੂੰ ਆਪਣੇ ਛੋਟੇ ਭਰਾ ਜਾਂ ਪੁੱਤਰ? ਵਾਂਗ ਸਮਝ ਕੇ, ਉਨ੍ਹਾਂ ਦੀ ਸਹਾਇਤਾ ਕਰਕੇ ਉੱਚਾ'' 
ਕਰੇ। ॥੩੦॥ 


5।। 53000 38000 50101 ਹ। ੬099 ਨ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਲਘ ਕੋ ਦੇਖੁ ਗਰਬ ਨਹਿ' ਕਰਹੀ । ਇਸ ਕੋ ਕਰੂਨਾ ਸੰਤ ਉਚਰਹੀਂ। 
ਜੇ ਉਰਧਰਹਿ' ਤਰਹਿ' ਭਵ' ਸੇਈ । ਸਨਮੁਖ ਨਾਮ ਲਖਹੁ ਤੁਮ ਤੇਈ॥ ੩੧॥ 


ਨਿਜ ਤੇ ਬਿੱਦਯਾ? ਕੈ ਗੁਣ ਮਾਂਹੀ । ਦੀਰਘ ਦੇਖ ਦੁਖੈ ਨਹਿਂ ਕਾਹੀਂ। 
ਤਿਨਕੀ ਸੁਨਹਿ ਪ੍ਰਸੰਸਾ ਕਾਨ । ਹਰਖ ਮਾਨ ਹੁਇ, ਸੇ ਮਤਿਵਾਨ” ॥੩੨॥ 


ਦੇ 


ਦੋਹਰਾ 
ਜੈਸੇ ਪਿਤ ਗੁਰਦੇਵ ਕੋ ਸੁਨ ਜਸ ਹੋਤ ਪ੍ਰਸੰਨ! 
ਤਿਉ ਹਰਖੈ ਮੁਖ ਸੇ ਕਹੈ --ਵਾਹਿਗੁਰੂ ਨਿਤ ਧੰਨ॥੩੩॥ 


ਚੌਪਈ 
ਜਿਨ ਇਸ ਬਿਧ ਕੇ ਮਨੁਜ ਉਪਾਏ । ਧੰਨ ਪ੍ਰਭੂ-- ਕਹਿ ਉਰ ਹਰਖਾਏ । 
ਅਸ ਲਖਕੈ“ ਨਿੰਦਾ ਨਹਿ ਚਹੈ । ਮੁਦਤਾ ਨਾਮ ਇਸੀ ਕੋ ਅਹੈ॥੩੪॥ 


ਅਪੁਨੀ ਮਤਿ” ਗੁਰ ਬਚ£ ਅਨੁਸਾਰ ।ਦੇ ਉਪਦੇਸ਼ ਸਬਨ ਸੁਖਕਾਰ। 
ਜੋ ਮੰਨੈ ਤਿਹਕੋ ਪੁਨਿ ਦੇਹਿ । ਅਨਮੰਨੇ? ਸੋਂ ਹਠ ਨ ਕੰਰੇਹਿ॥੩੫॥ 


ਉਘਘ 


ਦੋਹਰਾ 
--ਪਰਾਲਬਧ ਇਸਕੀ ਨਹੀਂ-- ਅਸ ਜਾਨਹਿ ਮਨ ਮਾਂਹਿ। 
ਤੂਸ਼ਨਿ5 ਤਿਹਸੋਂ ਹੁਇ ਰਹੈ ਨਾਮ ਉਪੇਖਯਾ ਤਾਂਹਿ॥ ੩੬॥ 


ਚੌਪਈ ਸ 
ਮਨ ਕੋ ਕਹੜੋ ਕਰਤ ਹੈ ਜੋਈ । ਹ੍ਰੈ ਮਨਮੁਖਿ£'“? ਪਹਿਚਾਨਹੁ ਸੋਈ। 
ਤਾਂਤੇ ਤੁਮ ਸਨਮੁਖ ਨਿਤ ਰਹੀਏ । ਨਾਮ ਚਿਤਾਰ ਊਚ ਪਦ” ਲਹੀਏ ”॥੩੭॥ 


ਇਸ ਬਿਧ ਸ੍ਰੀ ਗੁਰ ਬਚ ਸੋ ਸੁਨਕੈ । ਬਰਤਯੋ ਤਿਸ ਪ੍ਰਕਾਰ ਮਨ ਗੁਨਕੈ । 
ਇਉਂ ਕਾਲੂ ਕੋ ਭਾ. ਨਿਸਤਾਰੇ । ਮਿਲੇ ਜੁ ਨਰ ਤਿਹ ਸੋਪਿਂ£ ਉਧਾਰੇ॥੩੮॥ 


5।। 53000 8001 50101 ਗ 64049 ੧3101500੫੧)60011.60।। 


ਅਧਿਆਇ 43 ਵੱਖ-ਵੱਖ ਸਿੱਖਾਂ ਨੂੰ ਉਪਦੇਸ਼ 


(ਜੋ ਮਨੁੱਖ) ਆਪਣੇ ਤੋਂ ਛੋਟੇ ਨੂੰ ਦੇਖ ਕੇ ਹੰਕਾਰ ਨਹੀਂ ਕਰਦੇ। ਉਸ ਨੂੰ ਸੰਤ-ਲੋਕ ਦਇਆ 
ਆਖਦੇ ਹਨ। ਜੋ ਇਸ ਨੂੰ ਮਨ ਵਿਚ ਵਸਾ ਲੈਂਦੇ ਹਨ, ਉਹ ਇਸ ਸੰਸਾਰ'-ਸਾਗਰ ਤੋਂ ਪਾਰ 
ਹੋ ਜਾਂਦੇ ਹਨ। (ਇਸ ਲਈ) ਤੁਸੀਂ ਇਸ ਨੂੰ ਸਨਮੁੱਖ ਨਾਮ ਸਮਝੋ। ॥੩੧॥ 


ਜੋ ਪੁਰਸ਼ ਆਪਣੀ ਵਿੱਦਿਆ ਜਾਂ ਗੁਣਾਂ ਕਾਰਨ, ਹੋਰ ਕਿਸੇ ਨੂੰ ਆਪ ਤੋਂ ਵੱਡਾ ਦੇਖ ਕੇ, ਦੁਖੀ 
ਨਾ ਹੋਵੇ, ਸਗੋਂ ਉਨ੍ਹਾਂ ਦੀ ਉਸਤਤ ਕੰਨ ਲਾ ਕੇ ਸੁਣੇ ਤੇ ਖ਼ੁਸ਼ ਹੋਵੇ, ਉਹ ਅਕਲਵਾਨ' ਹੁੰਦੇ 
ਹਨ। ॥੩੨॥ 


€ਅ 


ਦੋਹਰਾ 
ਜਿਵੇਂ ਪਿਤਾ ਜਾਂ ਗੁਰਦੇਵ ਦਾ ਜਸ ਸੁਣ ਕੇ ਖ਼ੁਸ਼ੀ ਮਿਲਦੀ ਹੈ, ਤਿਉ' ਹੀ ਖੁਸ਼ ਹੋ ਕੇ ਮੁੱਖ ਤੋਂ 
ਹਮੇਸ਼ਾ ਕਹਿਣ-ਵਾਹਿਗੁਰੂ (ਤੂੰ) ਧੰਨ ਹੈਂ। ॥੩੩॥ 


ਚੌਪਈ 

ਜਿਸ ਨੇ ਇਸ ਕਿਸਮ ਦੇ ਮਨੁੱਖ ਪੈਦਾ ਕੀਤੇ ਹਨ, (ਆਪਣੇ ਹਿਰਦੇ ਵਿੱਚ) ਉਸ ਪ੍ਰਭੂ ਨੂੰ ਧੰਨ 
ਕਹਿ ਕੇ ਖ਼ੁਸ਼ ਹੋਵੇ । ਇਉਂ ਜਾਣ£ ਕੇ, ਕਿਸੇ ਦੀ ਨਿੰਦਾ ਕਰਨੀ ਨਾ ਚਾਹਵੇ। ਇਸ ਦਾ ਨਾਮ 
'ਮੁਦਤਾ” ਭਾਵ ਪਰਸੰਨਤਾ ਹੈ। ॥੩੪॥ 


ਜੇ (ਕੋਈ) ਆਪਣੀ ਬੁੱਧੀ ਗਿਆਨ ਅਤੇ ਬਚਨਾਂ£ ਦੁਆਰਾ ਸਭ ਨੂੰ ਸੁੱਖ ਦੇਣ ਵਾਲੇ ਉਪਦੇਸ਼ ਦੇਵੇ, 
(ਅੱਗੋਂ) ਉਸ ਦੇ ਦਿੱਤੇ ਹੋਏ ਉਪਦੇਸ਼ਾਂ ਨੂੰ ਜੋ ਸਵੀਕਾਰ ਕਰੇ ਤਾਂ ਹੀ ਉਸ ਨੂੰ ਉਪਦੇਸ਼ ਦੇਵੇ। ਜੇਕਰ 
ਸਾਹਮਣੇ ਵਾਲਾ ਉਪਦੇਸ਼ ਦੇਣਾ ਨਾ-ਮੰਨੇੱ, ਤਾਂ ਉਸ ਨੂੰ ਉਪਦੇਸ਼ ਦੇਣ ਦੀ ਜ਼ਿੱਦ ਨਾ ਕਰੇ ॥੩੫॥ 
ਦੋਹਰਾ 

(ਇਹ ਸੋਚ ਕੇ ਕਿ)- ਉਪਦੇਸ਼ ਲੈਣਾ ਇਸ ਦੇ ਕਰਮਾਂ ਵਿੱਚ ਹੀ ਨਹੀਂ ਹੈ-ਇਉਂ' ਮਨ ਵਿਚ ਸੋਚ 


ਲਵੇ। ਉਸ ਨਾਲ ਚੁੱਪ ਸਾਧ ਲਵੇ (ਤਾਂ) ਇਸ ਭਾਵ ਨੂੰ ਉਪੇਖਿਆ ਦਾ ਨਾਮ ਦਿੱਤਾ ਜਾਂਦਾ 
ਹੈ। ॥੩੬॥ ਰ 


ਚੌਪਈ 

ਜੋ ਪੁਰਸ਼ ਆਪਣੇ ਮਨ ਦੇ ਕਹੇ ਅਨੁਸਾਰ ਕੰਮਕਾਰ ਕਰਦਾ ਹੈ, ਉਸ ਨੂੰ “ਮਨਮੁਖ ਜਾਣ 
ਲਵੋ। ਇਸ ਵਾਸਤੇ ਤੁਹਾਨੂੰ ਹਮੇਸ਼ਾ ਸਨਮੁਖ ਬਣੇ ਰਹਿਣਾ ਚਾਹੀਦਾ ਹੈ। ਪ੍ਰਭੂ ਦੇ ਨਾਮ ਦਾ 
ਸਿਮਰਨ ਕਰਕੇ ਪਰਮਪਦ” ਨੂੰ ਪ੍ਰਾਪਤ ਕਰੋ ॥੩੭॥ 


ਇਸ ਤਰਾਂ ਗੁਰੂ ਜੀ ਦੇ (ਬਚਨਾਂ ਨੂੰ) ਸੁਣ ਕੇ (ਕਾਲੂ) ਨੇ ਆਪਣੇ ਹਿਰਦੇ ਅੰਦਰ ਇਨ੍ਹਾਂ (ਬਚਨਾਂ 


ਨੂੰ) ਵਿਚਾਰ ਕੇ ਵਰਤਾਰੇ ਵਿੱਚ ਲਾਗੂ ਕੀਤਾ ਤੇ ਕਾਲੂ ਖੱਤਰੀ ਦਾ ਇਉਂ ਛੁਟਕਾਰਾ ਹੋ ਗਿਆ। 
ਫੇਰ ਜਿੰਨੇ ਵੀ ਲੋਕ ਉਸ ਨੂੰ ਮਿਲੇ, ਉਹ'£ ਵੀ ਮੁਕਤ ਹੋ ਗਏ ॥ ੩੮ ॥ 


5॥ 5800੫ 2801 50101 2। ੬00੫) __?? ।੧੫੧0੧੧੧੨॥0੫੧੪%08।%। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਭਾਉ ਧਾਰ ਜਿਹ ਨਰ ਗੁਰ ਦਰਸੇ । ਬਚਨ ਸੁਣੇ, ਪਦ ਪੰਕਜ ਪਰਸੇ' । 
ਸੇ ਉਧਰੇ?, ਸੰਗ ਬ੍ਰਿੰਦ ਉਧਾਰੇ । ਤਿਨ ਪਰ ਕਵਿ ਸਦੀਵ ਬਲਿਹਾਰੇ॥ ੩੯ ॥ 


ਪੁਨ ਇਕ ਦਿਨ ਧ੍ਰਮਸਾਲਾ ਮਾਂਹੀ । ਬੈਠੇ ਪ੍ਰਭੂ ਸਿੱਖ ਬਹੁ ਜਾਹੀ । 
ਮ੍ਰਿਦੁਲ ਮਧੁਰ ਕਿਰਤਨ ਧੁਨਿ ਹੋਤੀ । ਸੁਨਤ ਸ਼੍ਰੱਤਿ ਹਰੈ ਸੁਮਤਿ ਉਦੋਤੀ“॥੪੦॥ 


ਦੋਹਰਾ 

ਖਾਤ੍ਰੀ ਭਗਤਾ ਓਹਰੀ ਜਾਪੂ ਵੰਸੀ ਦੋਇ। 

ਬੰਦਨ ਕਰ _ਹਰਖੇ ਰਿਦੇ ਮਗਨ ਪ੍ਰੇਮ ਮੈਂ ਹੋਇ॥੪੧॥ 

ਚੌਪਈ 

ਠਾਂਢੇ ਹੋਇ ਕੀਨ ਅਰਦਾਸ । 'ਤੁਮਰੋ ਦਰਸ਼ਨ ਗਯਾਨ ਪ੍ਰਕਾਸ਼। 

ਬਿੱਦਯਾ ਬਿਖੈ ਨਿਪੁਨ ਜੋ ਨਰ ਹੈ । ਸਦਾ ਬਿਚਾਰ ਕਰਤ ਤੇ ਤਰ ਹੈਂ॥੪੨॥ 


ਹਮਕੋ ਬਿੱਦਯਾਹੀਨ£ ਪਛਾਨੋ । ਜਿਉਂ ਉਧਾਰ ਹ੍ਹੈ ਤਿਉਂ ਸੂ ਬਖਾਨੋ”। 
ਸੁਨਕੈ ਬੋਲੇ ਸ੍ਰੀ ਗੁਰ ਤਬਹੀ । 'ਮਨਮੁਖ ਕਰਮ ਤਜਹੁ ਜੇ ਸਬਹੀ ॥੪੩॥ 


ਤਬ ਹੋਵਹਿ ਕੱਲਯਾਨ ਤੁਮਾਰਾ । ਬਹੁਰ ਨ ਪਾਵਹੁਗੇ ਸੰਸਾਰਾ”। 
ਪ੍ਰਸ਼ਨ ਕੀਨ ਤਿਨ ਦੈੈਕਰ ਜੋਂਰੈ । “ਮਨਮੁਖ ਕਰਮ ਕਹਉ ਜੋ ਛੋਰੈਂ”॥੪੪॥ 


ਤਬ ਸੀਗੁਰ ਸਗਰੀ ਬਿਧ ਬਰਨੀ$ । 'ਰਿਦੇ ਈਰਖਾ ਸਬ ਸੋਂ ਕਰਨੀ। 
-ਜਗਤ ਪਦਾਰਥ ਸੁਖ ਜੇ ਸਾਰੇ । ਸਬ ਕੇ ਮਿਟ ਕਰ ਹੋਹਿਂ ਹਮਾਰੇ--॥੪੫॥ 


ਸਦਨ ਬਿਭੂਤਿ”ੈ ਅਪਰ ਕੋ ਦੇਖੀ।ਪੀਰਾ'£ ਪਾਵਹਿ ਰਿਦੇ ਵਿਸੇਖੀ। 
ਸਰਬ ਨਰਨ ਕੋ ਸ਼ੱਤ੍ਹ'' ਜਾਨਹਿ। ਸੰਗ ਨ ਕਿਸੇ ਭਲਾਈ ਠਾਨਹਿ॥੪੬॥ 
ਦੋਹਰਾ 

ਇਕ ਮਨਮੁਖ ਕੋ ਕਰਮ ਇਹ, ਤਯਾਗਹੁ ਉਰ ਤੇ ਸੋਇ। 

ਦੂਸਰ ਹਉਮੈ' ਮਨ ਕਰੈ ਸਬ ਸੋ ਨਿਰਦਯ'£ ਹੋਇ ॥੪੭॥ 


5॥। 58000 200 500। 1 ੪080” ੧॥101੫1500੫960141.60।। 


ਅਧਿਆਇ 43 ਵੱਖ-ਵੱਖ ਸਿੱਖਾਂ ਨੂੰ ਉਪਦੇਸ਼ 


ਜਿਨ੍ਹਾਂ ਪੁਰਸ਼ਾਂ ਨੇ, ਹਿਰਦੇ ਵਿਚ ਪ੍ਰੇਮ ਧਾਰਨ ਕਰਕੇ ਗੁਰੂ ਜੀ ਨੂੰ ਵੇਖਿਆ ਤੇ ਉਨ੍ਹਾਂ ਦੇ ਬਚਨ 
ਸੁਣੇ, ਉਨ੍ਹਾਂ ਦੇ ਚਰਨ-ਕਮਲਾਂ ਦੀ ਛੋਹ' ਪ੍ਰਾਪਤ ਕੀਤੀ, ਉਨ੍ਹਾਂ ਸਾਰਿਆਂ ਦਾ ਉਧਾਰਾੰ ਹੋ 
ਗਿਆ ਅਤੇ ਨਾਲ ਦੇ ਵੀ ਬਹੁਤ ਲੋਕ, ਉਨ੍ਹਾਂ ਨੇ ਤਾਰ ਦਿੱਤੇ। ਕਵੀ (ਸੰਤੋਖ ਸਿੰਘ) ਉਨ੍ਹਾਂ 
ਉੱਪਰ ਸਦਾ ਬਲਿਹਾਰੇ ਜਾਂਦਾ ਹੈ। ॥੩੯॥ 


ਫੇਰ ਇਕ ਦਿਨ ਧਰਮਸ਼ਾਲਾ ਵਿੱਚ, ਜਿੱਥੇ ਬਹੁਤ ਸਿੱਖ ਸਨ, ਗੁਰੂ ਜੀ (ਉਨ੍ਹਾਂ) ਵਿਚ ਬੈਠੇ ਹੋਏ 
ਸਨ। ਮਿੱਠੀ? (ਰਸੀਲੀ) ਧੁਨ ਵਿਚ ਮਨੋਹਰ ਕੀਰਤਨ ਹੋ ਰਿਹਾ ਸੀ, ਜਿਸ ਨੂੰ ਕੰਨੀਂ 
ਸੁਣਦਿਆਂ ਸ਼ੁੱਭ ਮੱਤ ਜਾਗ” ਰਹੀ ਸੀ। ॥੪੦॥ 


ਦੋਹਰਾ 
ਖੱਤਰੀ, ਭਗਤਾ ਉਹਰੀ ਅਤੇ ਜਾਪੂਵੰਸ਼ੀ ਦੋਨਾਂ ਨੇ ਆ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ, 
ਮਨ ਵਿੱਚ ਪਰਸੰਨ ਹੋਏ ਤੇ ਪ੍ਰੇਮ ਨਾਲ ਹਿਰਦੇ ਵਿਚ ਮਗਨ ਹੋ ਗਏ। ॥੪੧॥ 


ਚੌਪਈ 

(ਉਨ੍ਹਾਂ) ਨੇ ਖੜ੍ਹੇ ਹੋ ਕੇ ਬੇਨਤੀ ਕੀਤੀ, <,ਆਪ ਜੀ ਦੇ ਦਰਸ਼ਨਾਂ ਨਾਲ ਗਿਆਨ ਦਾ ਪ੍ਰਕਾਸ਼ 
ਹੁੰਦਾ ਹੈ। ਜਿਹੜੇ ਲੋਕ ਵਿੱਦਿਆ ਵਿਚ ਨਿਪੁੰਨ ਹਨ, ਉਹ ਤਾਂ ਹਮੇਸ਼ਾ (ਸ਼ਬਦ ਨਾਮ `ਤੇ) 
ਵਿਚਾਰ ਕਰਕੇ (ਸੰਸਾਰ ਸਾਗਰ ਤੋਂ) ਪਾਰ ਹੋ ਜਾਂਦੇ ਹਨ ॥੪੨॥ 


ਅਸੀਂ ਵਿੱਦਿਆਹੀਣ£ ਹਾਂ, (ਇਸ ਲਈ) ਜਿਸ ਤਰਾਂ ਨਾਲ ਸਾਡਾ ਉਧਾਰ ਹੋ ਸਕੇ, ਉਸੇ ਤਰਾਂ 
ਸਾਨੂੰ ਉਪਦੇਸ਼ ਦੇਵੋ। ” ਤਾਂ (ਉਨ੍ਹਾਂ ਦੀ ਗੱਲ) ਸੁਣ ਕੇ ਗੁਰੂ ਜੀ ਬੋਲੇ, “ਤੁਸੀਂ ਮਨਮੁੱਖਾਂ ਵਾਲੇ 
ਸਾਰੇ ਕੰਮ ਛੱਡ ਦੇਵੇ । ॥੪੩॥ 


ਫਿਰ ਹੀ ਤੁਹਾਡਾ ਕਲਿਆਣ ਹੋਵੇਗਾ ਤੇ ਫਿਰ” ਤੁਸੀਂ ਸੰਸਾਰ ਦੇ ਆਵਾਗਵਨ ਦੇ ਚੱਕਰ ਵਿਚ 
ਨਹੀਂ ਪਵੋਗੇ। ” ਉਨ੍ਹਾਂ ਦੋਵੇਂ ਹੱਥ ਜੋੜ ਕੇ ਪੁੱਛਿਆ, “ਮਨਮੁੱਖਾਂ ਵਾਲੇ ਕੰਮ ਦੱਸੋ, ਜੋ ਅਸੀਂ 
ਛੱਡ ਦੇਈਏ । ” ॥੪੪॥ 


ਤਾਂ ਗੁਰੂ ਜੀ ਨੇ (ਮਨਮੁੱਖਾਂ ਦੇ ਕਰਮਾਂ ਦੀ) ਸਾਰੀ ਵਿਧੀ ਵਰਣਨਾਂ ਕੀਤੀ, “ਚਿੱਤ ਵਿੱਚ ਹਰੇਕ 
ਨਾਲ ਇਹ ਈਰਖਾ ਕਰਨੀ ਕਿ- ਸੰਸਾਰ ਦੇ ਜਿੰਨੇ ਸੁੱਖਾਂ ਵਾਲੇ ਪਦਾਰਥ ਹਨ, ਉਹ ਸਭ ਦੇ 
ਨਸ਼ਟ ਹੋ ਕੇ, ਸਾਡੇ ਹੀ ਹੋ ਜਾਣ- ॥੪੫॥ 


ਦੂਸਰੇ ਘਰ ਦੀ ਦੌਲਤ” ਨੂੰ ਵੇਖ ਕੇ ਹਿਰਦੇ ਤੋਂ ਬਹੁਤ ਦੁਖੀ? ਹੋ ਕੇ ਸੜਨਾ, ਸਾਰੇ ਬੰਦਿਆਂ ਨੂੰ 
ਹੀ ਦੁਸ਼ਮਣਾਂ” ਸਮਝਣਾ, ਕਿਸੇ ਨਾਲ ਵੀ ਕੋਈ ਭਲੇ ਦਾ ਕੰਮ ਕਰਨ ਦੀ ਨਾ ਸੋਚਣਾ। ॥੪੬॥ 
ਦੋਹਰਾ 

ਇਕ ਤਾਂ ਇਹ (ਸਾਰੇ) ਮਨਮੁੱਖ ਦੇ ਕੰਮ ਹਨ। ਇਨ੍ਹਾਂ ਨੂੰ ਤਿਆਗ ਦੇਵੋ। ਦੂਸਰਾ (ਕਰਮ) 
ਹੈ ਮਨ ਵਿੱਚ ਹਉਮੈ ਕਰਨੀ ਤੇ ਸਭ ਨਾਲ ਨਿਰਦਈ'? ਹੋਣਾ। ॥੪੭॥ 


5॥ 58000 2800(5010। ] €039 _?' ।੧੧੧0੧੨॥0੧੪608.60। 


ਸਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਜੇ ਨਿਜ ਤੇ ਘਟ ਦੇਖਹਿਂ ਤੇਈ । ਤਿਹ ਕੋ ਮਤਿ ਨਹਿ ਕੈਸੇ ਦੇਈ। 
ਹਾਸੀ” ਕਰੈ ਧਰੈ ਹੰਕਾਰਾ । --ਇਹੁ ਨਹਿ' ਸਮ ਮਮ ਬੁਧਿ ਉਦਾਰਾ--॥੪੮॥ 


ਪੁਨ ਤੀਜੀ ਨਿੰਦਾ ਪਹਿਚਾਂਨ । ਤਯਾਗ ਦੀਜੀਏ, ਕਬ ਨ ਬਖਾਂਨ। 
ਜੋ ਬਿਸੇਖ£ ਅਪਨੇ ਤੇ ਹੋਇ । ਤਿਹ ਕੀ ਉਸਤਤ ਕਰ ਹੈ ਕੋਇ॥੪੯॥ 


ਦੋਹਰਾ 
ਸੁਨ ਕਰ ਨਹੀ ਸਹਾਰਨੀ ਜਰ ਬਰ” ਤਿਹ ਤੇ ਜਾਇ। 
-ਦੇਖਰੋ ਸੋ ਮੇਰੋ ਅਹੈ-- ਇਸ ਬਿਧ ਨਿੰਦ ਅਲਾਇ॥੫੦॥ 


ਚੌਪਈ 
ਸਮ ਸੋ ਗਰਬ, ਅਸੂਆ” ਧਰਹੀਂ । --ਉਹ ਨਰ ਕਯਾ ਹੋ' ਗੁਣ ਭਰਪੁਰ ਹੀਂ--। 
ਚੌਥੀ ਹਨ ਬਿਰਤੀ ਅਸ ਜੋਇ । ਦੇ ਉਪਦੇਸ਼ ਨ ਮੰਨੇ ਕੋਇ॥੫੧॥ 


ਤੱਦਪਿ ਹਠ ਕਰ ਕਰ ਪੁਨਿ ਕਹਿਈ । ਚਤੁਰ ਕਰਮ ਮਨਮੁਖਿ ਕੇ ਅਹਿਈਂ।. 
ਤਿਨਕੋ ਤਯਾਗ ਕਰਹੁ ਤੁਮ ਐਸੇ । ਸਿਸਰ£ ਬਿਖੈ ਤਰੁ ਪੱਤ੍ਨ ਜੈਸੇ॥੫੨॥ 


ਦੋਹਰਾ 
ਸਿੱਖਨ ਕੋ ਗੁਰਦੇਵ ਸਮ ਜਾਨਹਿ ਮਨ ਕਰਿ ਨੀਵ£ । 
ਧਰਮ ਕ੍ਰਿੱਤ ਕਰ ਜਗਤ ਮਹਿ ਖਾਵਹਿ ਵੰਡ ਸਦੀਵ”॥੫੩॥ 


ਦੋਹਰਾ 


ਅਸ ਉਪਦੇਸ਼ ਗੁਰੂ ਕੋ ਸੁਨਿ ਕੈ । ਮੰਨਯੋ, ਮਨ ਕੀਨੋ ਸ਼ੁਭ ਗੁਨਕੈ । 
ਬਰਤਨ ਲਗੇ ਜਗਤ ਮਹਿ' ਐਸੇ । ਕੈਵਲਾ ਹੋਵਹਿ ਪ੍ਰਾਪਤਿ ਜੈਸੇ ॥੫੪॥ 


ਸ਼ੀਹਾਂ ਗੱਜਣ ਦੋਨੋ ਭਾਈ । ਸੋ ਆਏ ਸਤਿਗੁਰ ਸ਼ਰਣਾਈ£। 
ਦਰਸ਼ਨ ਦੇਖਯੋ ਸ੍ਰੀ ਸੁਖਕੰਦਾ । ਕਰੀ ਬੰਦਨਾ ਪਦ ਅਰਬਿੰਦਾ॥੫੫॥ 


5।। 53000 8001 5001 6403//' ੧3101500੫੧)60011.60।। 


ਅਧਿਆਇ 43 ਵੱਖ-ਵੱਖ ਸਿੱਖਾਂ ਨੂੰ ਉਪਦੇਸ਼ 


ਚੌਪਈ 

ਜੋ ਹੋਰ ਕਿਸੇ ਨੂੰ ਆਪਣੇ ਤੋਂ ਛੋਟੇ (ਘੱਟ ਬੁੱਧੀ ਵਾਲੇ) ਵੇਖਦੇ ਹਨ, ਉਨ੍ਹਾਂ ਨੂੰ ਕਿਸੇ ਤਰਾਂ ਵੀ ਮੱਤ 
ਨਹੀਂ ਦਿੱਤੀ ਜਾ ਸਕਦੀ। ਜੋ ਹੰਕਾਰ ਰੱਖ ਕੇ, ਕਿਸੇ ਦਾ ਮਖ਼ੋਲ' ਉਡਾਉਂਦੇ ਹਨ -ਇਹ ਮੇਰੀ 
ਉੱਚੀ ਬੁੱਧੀ ਦੇ ਬਰਾਬਰ ਦਾ ਨਹੀਂ-। ॥੪੮॥ 


ਫਿਰ ਮਨਮੁੱਖ ਦਾ ਤੀਸਰਾ ਲੱਛਣ ਨਿੰਦਿਆ” ਜਾਣੋਂ । ਇਸ ਦਾ ਤਿਆਗ ਕਰ ਦੇਵੋ, ਇਹ ਕਦੇ 
ਨਹੀਂ ਕਰਨੀ ਚਾਹੀਦੀ। ਜੇਕਰ ਕੋਈ ਆਪਣੇ ਨਾਲੋ ਵੱਡਾ? ਹੋਵੇ ਤਾਂ ਜੇ ਕੋਈ ਵੀ ਉਸ ਦੀ 
ਉਸਤਤ ਕਰਦਾ ਹੋਵੇ ਤਾਂ। ॥੪੯॥ 


ਿਘ= 


ਦੋਹਰਾ 
ਉਸ ਦੀ ਉਸਤਤ ਸੁਣ ਕੇ ਨਾ ਸਹਾਰਨੀ, ਸਗੋਂ ਉਸ ਨਾਲ ਸੜ-ਬਲ” ਜਾਣਾ ਤੇ ਕਹਿਣਾ-ਇਹ 
ਮੇਰਾ ਦੇਖਿਆ ਹੋਇਆ ਹੈ-, ਇਸ ਤਰਾਂ ਕਹਿ ਕੇ ਨਿੰਦਦਾ ਹੈ। ॥੫੦॥ 


ਚੌਪਈ 

ਆਪਣੇ ਬਰਾਬਰ ਵਾਲੇ ਦੇ ਨਾਲ ਹੰਕਾਰ ਕਰਨਾ ਅਤੇ ਈਰਖਾ” ਕਰਨੀ (ਅਤੇ ਕਹਿਣਾ) - 
ਉਹ ਬੰਦਾ ਕੀ ਹੈ? ਮੈ” ਗੁਣਾਂ ਨਾਲ ਭਰਪੂਰ ਹਾਂ-। ਚੌਥਾ ਲੱਛਣ ਅਜਿਹੀ ਹੱਠ ਬਿਰਤੀ ਹੁੰਦੀ 
ਹੈ ਕਿ ਜਦ ਕੋਈ ਉਪਦੇਸ਼ ਦੇਵੇ ਤਾਂ ਉਹ ਕੋਈ ਵੀ (ਉਪਦੇਸ਼) ਨਾ ਮੰਨੇ। _॥੫੧॥ 


ਸਗੋਂ ਫੇਰ ਵੀ ਆਪਣੀ ਜ਼ਿੱਦ ਕਰ-ਕਰ ਕੇ ਮੁੜ ਆਪਣੀ ਹੀ ਗੱਲ ਕਹੀ ਜਾਵੇ। ਇਹ ਚਾਰੇ 
ਹੀ ਮਨਮੁੱਖ ਬਿਰਤੀ ਵਾਲੇ ਬੰਦੇ ਦੇ ਕਰਮ ਹਨ। ਤੁਸੀਂ ਇਨ੍ਹਾਂ ਸਾਰਿਆਂ ਦਾ ਇਸ ਤਰਾਂ ਨਾਲ 
ਤਿਆਗ ਕਰ ਦੇਵੋ, ਜਿਵੇ' ਪੱਤਝੜ” ਰੁੱਤ ਵਿੱਚ, ਬਿਰਛ ਪੱਤਿਆਂ ਨੂੰ ਤਿਆਗਦੇ ਹਨ। ॥੫੨॥ 


ਦੋਹਰਾ 
ਸੋ, ਮਨੁੱਖ ਮਨ ਨੂੰ ਨੀਵਾਂ$ (ਨਿਮਰ) ਕਰਕੇ ਸਿੱਖਾਂ ਨੂੰ ਗੁਰਦੇਵ ਦੇ ਸਮਾਨ ਸਮਝੇ । ਸੰਸਾਰ ਵਿਚ 
ਧਰਮ ਦੀ ਕਿਰਤ ਕਰਦਾ ਹੋਇਆ, ਹਮੇਸ਼ਾ ਹੀ ਵੰਡ ਕੇ ਛਕੇ । ” ॥੫੩॥ 


ਚੌਪਈ 

ਉਨ੍ਹਾਂ ਨੇ ਗੁਰੂ ਜੀ ਦੇ, ਇਸ ਤਰਾਂ ਦੇ ਉਪਦੇਸ਼ ਸੁਣ ਕੇ, ਆਪਣੇ ਮਨ ਵਿਚ ਚੰਗੀ ਤਰਾਂ ਵਿਚਾਰ 
ਕਰਕੇ ਮੰਨ ਲਏ। ਸੰਸਾਰ ਵਿਚ ਇਸ ਤਰਾਂ ਵਿਚਰਨ ਲੱਗ ਪਏ ਸਨ, ਜਿਸ ਤਰਾਂ ਮੁਕਤੀ” 
ਪ੍ਰਾਪਤ ਹੁੰਦੀ ਹੈ। ॥੫੪॥ 


(ਇੱਕ ਦਿਨ) ਸ਼ੀਹਾਂ ਤੇ ਗੱਜਣ, ਦੇਨੌ' ਭਰਾ ਗੁਰੂ ਜੀ ਦੀ ਸ਼ਰਨ ਵਿਚ ਆਏ। ਉਨ੍ਹਾਂ ਸੁੱਖਾਂ 
ਦੇ ਮੂਲ (ਗੁਰੂ ਜੀ) ਦੇ ਦਰਸ਼ਨ ਕੀਤੇ ਅਤੇ ਚਰਨ-ਕਮਲਾਂ ਵਿਚ ਨਮਸਕਾਰ ਕੀਤੀ ॥੫੫॥ 


5। 58000 3800 5010 ਹ। ੬0) _?”” ।੧80੧0੧1੨॥॥੫੧)6011.0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


€੩ 


ਦੋਹਰਾ 
ਕਰ ਜੋਰੇ ਠਾਢੇ ਭਏ ਅਸ ਕੀਨੀ ਅਰਦਾਸ । 
“ਚਤੁਰ ਪਦਾਰਥ ਦੇਹੁ ਪ੍ਰਭੁ! ਜਨਮ ਮਰਨ ਕਟ ਫਾਂਸਿਂ ॥੫੬॥ 


'%੩ 


ਦੋਹਰਾ 
ਤੁਮਰੇ ਸਰਸ£ ਨ ਅਪਰ ਉਦਾਰਾ । ਜੋ ਜਾਚਹਿ' ਸੋ ਦੇਹੁ ਦਤਾਰਾ!। 
ਆਸਾ ਧਰ ਅਰਦਾਸ ਬਖਾਨੀ । ਪੂਰਨ ਕੀਜੈ ਸ੍ਰੀ ਗੁਨਖਾਨੀ !॥੫੭॥ 


ਸੁਨ ਕੈ ਸ੍ਰੀ ਗੁਰ ਗਿਰਾ ਅਲਾਈ । ਲੋਚਨ ਕੋਰਨ” ਕਰੁਨਾ ਛਾਈ। 
“ਸਿਮਰਹੁ ਵਾਹਿਗੁਰੂ ਲਿਵਲਾਈ । ਦੇਇ ਪਦਾਰਥ ਸੋ ਤੁਮ ਤਾਂਈ"॥੫੮॥ 


ਕਹੈ' ਸੁ ਯਾਂਕਉ ਅਰਥ ਬਤਾਵਉ । ਦੇ ਉਪਦੇਸ਼ ਭਲੇ ਸਮਝਾਵਉ”। 
ਤਬ ਸ੍ਰੀ ਨਾਨਕ ਅਰਥ ਬਖਾਨਾਂ । ਜੇ ਸਿਮਰਹਿਂ ਸੇ ਨਰ ਮਤਿਵਾਨਾ”॥੫੯॥ 


ਪਿ 


ਦੋਹਰਾ 
ਵਾਸਦੇਵ ਵਾਵਾ ਵਰਨ ਹਾਹਾ ਹਰਿ” ਤੇ ਲੀਨ। 
ਗੱਗਾ ਗੋਬਿੰਦ ਤੇ ਲਿਯੋ ਰਾਰਾ ਰਾਮ ਪ੍ੁਬੀਨ॥ ੬੦॥ 


ਚੌਪਈ 
ਏਕ ਨਾਮ ਤੇ ਚਤਰ£ ਸੁ ਜਾਪੂ । ਯਾਂਤੇ ਹੈ ਇਹ ਅਧਿਕ ਪ੍ਰਤਾਪੂ । 
ਦੂਸਰ ਅਰਥ ਔਰ ਸੁਨਿ ਲੀਜੈ । ਜਾਪ ਕਰੇ ਸਬ ਸੰਕਟ ਛੀਜੈ ॥੬੧॥ 


-ਵਾਹਿ- ਨਾਮ ਅਚਰਜ ਪਹਿਚਾਨੋ । ਜਿਹ ਕੀ ਸੱਤਯਾ ਜਗ ਪ੍ਰਗਟਾਨੋ”। 
ਜਿਹ ਸੱਤਯਾ ਕਰ ਲਖਿਯਤਿ ਭਵ ਹੈ । ਸੋ ਨਹਿਂ ਲਖੀ ਜਾਇ ਅਨੁਭਵ ਹੈ ॥੬੨॥ 


(ਅ 


ਦੋਹਰਾ 
ਯਾਂਤੇ ਸੋ ਅਚਰਜ ਭਯੋ ਗੁਰੂ ਅਰਥ ਸੁਨਿ ਕਾਨਾ। 


॥੧ 


ਅੰਧਕਾਰ -ਗੋ- ਨਾਮ ਹੈ -ਰੂ- ਪ੍ਰਕਾਸ਼ ਪਹਿਚਾਨ॥੬੩॥ 


5।। 58000 8000 501। । 00੫” (3॥101੪5॥0੫੧॥60118.60।। 


ਅਧਿਆਇ 43 ਵੱਖ-ਵੱਖ ਸਿੱਖਾਂ ਨੂੰ ਉਪਦੇਸ਼ 
ਦੋਹਰਾ 
ਉਨ੍ਹਾਂ ਹੱਥ ਜੋੜਦੇ ਹੋਏ ਖੜ੍ਹੇ ਹੋ ਕੇ ਇਉਂ ਬੇਨਤੀ ਕੀਤੀ, “ਹੇ ਪ੍ਰਭੂ (ਗੁਰੂ ਜੀਓ)! ਸਾਨੂੰ ਚਾਰ 
ਪਦਾਰਥਾਂ ਦੀ ਦਾਤ ਬਖ਼ਸ਼ੋ ਅਤੇ ਜਨਮ-ਮਰਨ (ਆਵਾਗਵਨ) ਦਾ ਫੰਦਾ' ਕੱਟ ਦੇਵੋ। ॥੫੬॥ 


ਦੋਹਰਾ 

ਤੁਹਾਡੇ ਬਰਾਬਰ£ ਦਾ ਹੋਰ ਕੋਈ ਦਾਨੀ ਨਹੀਂ' ਹੈ। ਹੇ ਦਾਤਾਰ! ਜੋ ਆਪ ਜੀ ਕੋਲੋਂ ਮੰਗੀਦਾ ਹੈ, 
(ਆਪ) ਦੇ ਦਿੰਦੇ ਹੋ। ਅਸੀਂ ਇੱਛਾ ਧਾਰ ਕੇ ਇਹ ਅਰਦਾਸ ਕੀਤੀ ਹੈ, ਹੇ ਗੁਣਾਂ ਦੀ ਖਾਣ 
(ਗੁਰੂ ਜੀਓ)! (ਸਾਡੀ ਕਾਮਨਾ) ਪੂਰੀ ਕਰੋ। ” ॥੫੭॥ 


(ਉਨ੍ਹਾਂ ਦੇ ਬੋਲ) ਸੁਣ ਕੇ ਗੁਰੂ ਜੀ, ਜਿਨ੍ਹਾਂ ਦੇ ਨੈਣਾਂ ਦੀਆਂ ਕੋਰਾਂ ਵਿੱਚ ਦਇਆ ਛਾਈ ਹੋਈ 
ਸੀ, ਨੇ ਫ਼ਰਮਾਇਆ, “ਲਿਵ ਲਾ ਕੇ ਵਾਹਿਗੁਰੂ ਦਾ ਸਿਮਰਨ ਕਰੋ, ਉਹ (ਵਾਹਿਗੁਰੂ) ਹੀ ਚਾਰੇ 
ਪਦਾਰਥ (ਧਰਮ, ਅਰਥ, ਕਾਮ ਤੇ ਮੋਖ) ਤੁਹਾਨੂੰ ਦੇਵੇਗਾ। ॥੫੮॥ 


ਉਨ੍ਹਾਂ ਕਿਹਾ, “ਸਾਨੂੰ ਇਸ ਦੇ (ਵਾਹਿਗੁਰੂ ਦੇ) ਅਰਥ ਦੱਸੋ ਅਤੇ ਉਪਦੇਸ਼ ਦੇ ਕੇ, ਚੰਗੀ ਤਰਾਂ 
ਸਮਝਾ ਦਿਉ। ” ਤਾਂ ਗੁਰੂ ਨਾਨਕ ਦੇਵ ਜੀ ਨੇ ਅਰਥ ਕਰਦੇ ਹੋਏ ਕਿਹਾ, “ਜੋ (ਵਾਹਿਗੁਰੂ ਦਾ 
ਨਾਮ) ਸਿਮਰਦਾ ਹੈ, ਉਹ ਮਨੁੱਖ ਉੱਚੀ-ਮੱਤ” ਵਾਲਾ ਹੋ ਜਾਂਦਾ ਹੈ। ॥੫੯॥ 


ਦੋਹਰਾ 

ਵਾਵਾ (ਵ) ਅੱਖਰ “ਵਾਸਦੇਵ” ਤੋਂ ਅਤੇ ਹਾਹਾ (ਹ) ਅੱਖਰ “ਹਰੀ” ਤੋਂ ਲਿਆ ਗਿਆ ਹੈ। 
ਗੱਗਾ (ਗ) ਅੱਖਰ “ਗੋਬਿੰਦ” ਤੋਂ ਅਤੇ ਰਾਰਾ (ਰ), ਗੁਣਾਂ ਵਿੱਚ ਸੰਪੂਰਨ “ਰਾਮ” ਤੋਂ ਲਿਆ 
ਹੋਇਆ ਹੈ। ॥੬੦॥ 


ਚੌਪਈ 

ਇੱਕ “ਵਾਹਿਗੁਰੂ” ਸ਼ਬਦ ਨਾਲ ਇਨ੍ਹਾਂ ਚਾਰਾਂ ਦਾ ਹੀ ਜਾਪ ਹੋ ਜਾਂਦਾ ਹੈ। ਇਸ ਲਈ ਇਸ 
ਸ਼ਬਦ ਦਾ ਬਹੁਤ ਵੱਡਾ ਪਰਤਾਪ£ ਹੈ ।(ਵਾਹਿਗੁਰੂ ਸ਼ਬਦ ਦੇ) ਜੋ ਦੂਸਰੇ ਅਰਥ ਹਨ, ਉਹ ਵੀ 
ਸੁਣ ਲਵੋ। (ਜਿਸ ਦਾ) ਸਿਮਰਨ ਕੀਤਿਆਂ ਸਾਰੇ ਸੰਕਟਾਂ ਦਾ ਨਾਸ਼ ਹੋ ਜਾਂਦਾ ਹੈ। ॥੬੧॥ 


ਜਾਣ ਲਵੋ, “ਵਾਹਿ” (ਸ਼ਬਦ) ਦਾ ਅਰਥ “ਅਚਰਜ” ਹੈ, ਜਿਸ ਦੀ ਸ਼ਕਤੀ ਨਾਲ ਜਗਤ 
ਪਰਗਟ ਹੋਇਆ ਹੈ। ਜਿਸ ਦੀ ਸ਼ਕਤੀ ਨਾਲ ਸਾਰਾ ਜਗਤ ਜਾਣਿਆ ਜਾਂਦਾ ਹੈ। ਇਸੇ 
ਸੱਤਿਆ ਕਰਕੇ ਹੀ ਜਗਤ ਜਾਣਿਆ ਜਾਂਦਾ ਹੈ। ਉਹ (ਸ਼ਕਤੀ) ਜਾਣੀ ਨਹੀਂ ਜਾ ਸਕਦੀ, 
ਕੇਵਲ ਅਨੁਭਵ ਹੀ ਕੀਤੀ ਜਾ ਸਕਦੀ ਹੈ” ॥੬੨॥ 

ਦੋਹਰਾ 

ਉਹ ਗੁਰੂ ਜੀ ਦੇ ਅਰਥ, ਕੰਨੀਂ ਸੁਣ ਕੇ ਬਹੁਤ ਹੈਰਾਨ ਹੋਏ। “ਗੋ” ਨਾਮ ਅੰਧਕਾਰ ਦਾ ਹੈ 
ਅਤੇ 'ਰੂ” ਨਾਮ ਪ੍ਰਕਾਸ਼ ਦਾ ਜਾਣੋਂ। ॥੬੩॥ 


-$। 5800੫ ਹ800( 50101 ਹ। ੬009) _ 3 1ਗ0115॥00%੧6%01%।.60/। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਅੰਧਕਾਰ ਵਤ' ਦੇਹਿ ਅਨਿੱਤਾ?। ਤਿਹ ਪ੍ਰਕਾਸ਼ ਦੀਨੋ ਸੋ ਚਿੱਤਾ”। 
ਤਾਂਕੋ -ਵਾਹਿਗੁਰੂ- ਇਮ ਨਾਮੰ।ਜਪੁ ਹੈ ਚਤਰ ਪਦਾਰਥ ਧਾਮੰ'॥੬੪॥ 


ਬੂਝਹਿ ਪੁਨਿ 'ਜਿ ਵਾਹਿਗੁਰੂ ਗਾਵਹਿ'।ਕਿਸ ਬਿਧਿ ਚਾਰ ਪਦਾਰਥ ਪਾਵਹਿਂ”। 
ਗੁਰੂ ਭਨਯੋ “ਸਤਿਸੰਗਤਿ ਜਾਤੇ। ਡਗਡਗ” ਅਸੂ ਮਖਾੰ ਹ੍ਹੈ ਫਲ ਤਾਂਤੇ॥੬੫॥ 


1 


ਦੋਹਰਾ 
ਜਿਹ ਧਨ ਕਾਰਨ ਜਤਨ ਜੋ ਕਰ ਹੈਂ ਲੋਕ ਅਪਾਰ । 
ਸੋ ਧਨ ਹਰਿਕੇ ਭਗਤਿ ਕੋ ਮਾਨਵ ਦੇਹਿਂ ਹਜਾਰ॥੬੬॥ 


ਚੌਪਈ 
ਬੰਦਨ ਕਰਹਿ ਦੇਹਿਂ ਧਨ ਆਈ । ਜਨ ਤੇ ਜਾਚਹਿੰ ਅਪੁਨ ਭਲਾਈ। 
ਰਿਦੇ ਕਾਮਨਾ ਭਗਤਨਿ ਜੋਈ । ਸ੍ਰੀ ਕਰਤਾਰ ਪੂਰ ਹੈ ਸੋਈ॥੬੭॥ 


ਅਰਥ ਵਾਹਿਗੁਰੂ ਸਮਝਨ ਕਰ ਕੈ । ਹੁਇ ਹੈ ਗਕਾਨ ਜਾਇ ਤਮ” ਟਰਕੈ । 
ਚਤੁਰ ਪਦਾਰਥ ਨਾਮੁ ਅਧੀਨਾ । ਸਿਮਰਨ ਕਰਹੁ ਹੋਹਿ ਦੁਖੁ ਛੀਨਾ” ॥੬੮॥ 


ਦੋਹਰਾ 
ਸ੍ਰੀ ਗੁਰ ਕੋ ਉਪਦੇਸ਼ ਸੁਨ ਕਰਨ ਲਗੇ ਸੋ ਕਾਰ । 
ਪਿਛਲੀ ਨਿਸ ਇਸ਼ਨਾਨ ਕਰ ਪਢਹਿੰ ਸ਼ਬਦ ਹਿਤ ਧਾਰ ॥੬੯॥ 


ਚੌਪਈ 
ਦਿਨ ਸਗਰੋ ਨਿਜ ਕ੍ਰਿੱਤ ਕਮਾਵਹਿਂ । ਅੱਭਯਾਗਤ? ਸੋਂ ਵੰਡਹਿਂ ਖਾਵਹਿ'। 
ਅੰਤਰ ਸ੍ਹਾਸ ਜਿ -ਵਾਹਿ- ਮਿਲਾਵੈ' । ਨਿਕਸਹਿ ਵਹਿਰ ਤ -ਗੁਰੂ- ਅਲਾਵੈਂ॥ ੭੦॥ 


5। 58000 3800 5010। । ੬00੧” (੧॥1015॥08/6018.60।। 


ਅਧਿਆਇ 43 ਵੱਖ-ਵੱਖ ਸਿੱਖਾਂ ਨੂੰ ਉਪਦੇਸ਼ 


ਚੌਪਈ 

ਸੋ, ਇਹ ਅਨਿਯਤ£ (ਆਰਜ਼ੀ) ਸਰੀਰ ਹਨ੍ਹੇਰੇ ਦੇ ਸਮਾਨ' ਹੈ, ਉਸ ਨੂੰ ਪ੍ਰਕਾਸ਼ ਪ੍ਰਭੂ ਨੇ ਦਿੱਤਾ 
ਹੈ ਤਾਂ ਉਹ (ਦੇਹੀ) ਚੇਤਨ? ਹੋਈ। ਉਸ ਦਾ ਇਉਂ 'ਵਾਹਿਗੁਰੂ" ਨਾਮ ਹੈ । ਇਸ ਵਾਹਿਗੁਰੂ 
ਦਾ ਜਾਪ ਕਰਨ ਨਾਲ ਚਾਰ ਪਦਾਰਥ ਘਰ ਵਿੱਚ ਆਉਂਦੇ ਹਨ ॥੬੪॥ 


ਉਨ੍ਹਾਂ (ਦੇਨਾਂ ਨੇ) ਫਿਰ (ਗੁਰੂ ਜੀ ਨੂੰ) ਪੁੱਛਿਆ, “(ਇਹ ਦੱਸੋ) ਜੇਕਰ ਵਾਹਿਗੁਰੂ ਨੂੰ ਸਿਮਰਾਂਗੇ 
ਤਾਂ ਕਿਸ ਤਰਾਂ ਨਾਲ ਚਾਰ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ।” ਗੁਰੂ ਜੀ ਨੇ ਆਖਿਆ, 
“ਸਤਿਸੰਗਤ ਵਿਚ ਜਾਂਦਿਆਂ (ਇਹ ਧਰਮ ਦੀ ਪ੍ਰਾਪਤੀ ਹੈ) ਕਦਮ-ਕਦਮ” `ਤੇ ਅਸ਼ਵਮੇਧ- 
ਜੱਗ” ਦਾ ਫਲ ਪ੍ਰਾਪਤ ਹੁੰਦਾ ਹੈ। ॥੬੫॥ 

ਦੋਹਰਾ 

ਜਿਸ ਧਨ ਨੂੰ ਪਾਉਣ ਲਈ ਬੇਅੰਤ ਲੋਕ ਅਨੇਕਾਂ ਜਤਨ ਕਰਦੇ ਹਨ ਤੇ (ਫੇਰ) ਉਹੋ ਧਨ ਹਰੀ 
ਦੇ ਭਗਤਾਂ ਨੂੰ ਹਜ਼ਾਰਾਂ ਮਨੁੱਖ, ਭੇਟਾ (ਦੇ ਰੂਪ) ਵਿੱਚ ਚੜ੍ਹਾ ਦਿੰਦੇ ਹਨ। ॥੬੬॥ 


ਚੌਪਈ 

ਪ੍ਰਭੂ ਦੇ ਭਗਤ ਕੋਲ ਆ ਕੇ (ਲੋਕ) ਨਮਸਕਾਰਾਂ ਕਰਦੇ ਹਨ ਤੇ ਆ ਕੇ ਧਨ ਅਰਪਨ ਕਰਦੇ 
ਹਨ। ਭਗਤ-ਜਨਾਂ ਕੋਲੋਂ ਉਹ ਲੋਕ ਆਪਣੀ ਭਲਾਈ ਲਈ ਮੰਗ ਕਰਦੇ ਹਨ।(ਇਹ ਅਰਥ ਦੀ 
ਪ੍ਰਾਪਤੀ ਹੈ)। ਤੇ ਭਗਤਾਂ ਦੇ ਮਨਾਂ ਦੀ ਜੋ ਕਾਮਨਾ ਹੁੰਦੀ ਹੈ, ਉਸ ਨੂੰ ਪ੍ਰਭੂ ਆਪ ਹੀ ਪੂਰੀ ਕਰ 
ਦਿੰਦਾ ਹੈ (ਇਹ ਕਾਮਨਾ ਦੀ ਪ੍ਰਾਪਤੀ ਹੈ)। ॥੬੭॥ 


“ਵਾਹਿਗੁਰੂ” ਸ਼ਬਦ ਦਾ ਅਰਥ ਸਮਝ ਲੈਣ ਨਾਲ ਗਿਆਨ ਹੋ ਜਾਂਦਾ ਹੈ ਤੇ ਹਨ੍ਹੇਰੇ ਦਾ ਨਾਸ਼ 
ਹੋ ਜਾਂਦਾ ਹੈ। (ਇਹ ਮੋਖ ਦੀ ਪ੍ਰਾਪਤੀ ਹੈ)। ਚਾਰੇ ਪਦਾਰਥ (ਪ੍ਰਝੂ ਦੇ) ਨਾਮ ਦੇ ਅਧੀਨ ਹਨ। 
ਉਸ ਪ੍ਰਭੂ ਦਾ ਸਿਮਰਨ ਕਰਨ ਨਾਲ ਸਾਰਾ ਦੁੱਖ ਕਲੇਸ਼ ਕੱਟਿਆ ਜਾਵੇਗਾ।” ॥੬੮॥ 


ਜਿ 1 


ਦੋਹਰਾ 
ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੁਣ ਕੇ, ਉਹ ਦੋਨੋ ਜਣੇ ਉਹੋ ਕਾਰਜ (ਨਾਮ 
ਸਿਮਰਨ) ਕਰਨ ਲੱਗ ਗਏ । ਪਿਛਲੀ ਰਾਤ ਇਸ਼ਨਾਨ ਕਰਕੇ ਪ੍ਰੇਮ ਸਹਿਤ ਸ਼ਬਦ ਦਾ 
ਗਾਇਨ ਕਰਦੇ _ ॥੬੯॥ 


ਚੌਪਈ 

ਸਾਰਾ ਦਿਨ ਆਪਣੀ ਕਿਰਤ-ਕਮਾਈ ਕਰਦੇ ਤੇ ਆਏ-ਹੋਏ ਮਹਿਮਾਨਾਂ” (ਲੋੜਵੰਦਾਂ) ਨਾਲ 
ਵੰਡ ਕੇ ਛਕਦੇ। ਆਪਣੇ ਸਵਾਸਾਂ ਵਿਚ “ਵਾਹਿ” ਮਿਲਾ ਕੇ, ਅੰਦਰ ਲਿਜਾਂਦੇ ਤੇ ਸਵਾਸ ਬਾਹਰ 
ਆਉਣ ਵੇਲੇ “ਗੁਰੂ” ਸ਼ਬਦ ਦਾ ਉਚਾਰਨ ਕਰਦੇ (ਭਾਵ ਗੁਰੂ ਕਹਿੰਦੇ) ॥੭੦॥ 


397 


5।। 53000 38001 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਇਸ ਬਿਧਿ ਅਪਨੋ ਸਮਾਂ ਬਿਤਾਵਹਿ' । ਸ਼ੁਭ ਤਿਥਿ ਪੰਚਾਂਮਿ੍‌ਤਾਂ ਕਰਵਾਵਹਿਂ। 
ਕੇਤਯੋਂ ਸਮਾ ਬਿਤੀਤਯੋ ਤਿਨਕੋ । ਭਲੇ ਕਰਮ ਕੀ ਰੁਚਿ ਜਿਨ ਮਨ ਕੋ ॥੭੧॥ 


ਚ 


ਦੋਹਰਾ 
ਸ਼ੀਹੇ ਕੀ ਇਕ ਸੁਤਾ? ਥੀ ਕਰਨ ਲਗਜਯੋ ਤਿਸ ਬਯਾਹ। 
ਅਸਨ ਕਰਾਯੋ ਅਨਿਕ ਬਿਧਿ ਨਿਕਟ ਰਹੇ ਦਿਨ ਤਾਂਹਿ॥ ੭੨॥ 


ਚੌਪਈ 
ਮਧੁਰ ਸਨਿਘਧ” ਕਰਾਇ ਅਹਾਰਾ । ਰਾਖਯੋ ਬਹੁਤ ਅਗਾਰ ਮਝਾਰਾ। 
ਸਿੱਖਿ ਗੁਰੂ ਕੇ ਦਰਸ਼ਨ ਜਾਇ । ਘਰ ਸ਼ੀਹੇ' ਕੇ ਉਤਰੇ ਆਇ॥ ੭੩॥ 


ਹਿਤ ਬਰਾਤ ਕੇ ਜੋ ਪਕਵਾਨੇ” । ਸ਼ੀਹੇ' ਦੀਨੇ ਸੋ ਤਿਨ ਖਾਨੇ। 
ਸੰਗਤਿ ਬਹੁਤ ਸਦਨ ਮਹਿ ਜੋਊ । ਸਭ ਪਕਵਾਂਨਿ ਖਾਇਗੇ ਸੋਊ ॥੭੪॥ 


ਦੋਹਰਾ 
ਅਗਲੇ ਦਿਨ ਮਹਿ ਜੰਵ ਨੈ ਹੁਤੋ ਆਵਨੋ ਧਾਂਮ । 
ਸੰਗਤ ਬਡ ਭੁਨਸਾਰ ਤੇ ਗਵਨੀ” ਲੇ ਗੁਰ ਨਾਮ॥ ੭੫॥ 


ਚੌਪਈ 
ਚਿੰਤ ਕਰੈ ਸ਼ੀਹੇ' ਕੀ ਨਾਰਿ । --ਤਨਕ£ ਨਿਕੇਤ ਨ ਰਹਯੇ ਅਹਾਰ । 
ਆਵਹਿ ਅਬ ਬਰਾਤ ਕਯਾ ਖਾਹੀ । ਤੂਰਨ ਤਯਾਰ ਹੋਤ ਕਸ ਨਾਹੀਂ ॥੭੬॥ 


ਕਿਸ ਪਰਕਾਰ ਲਾਜ ਰਹਿ ਆਵਹਿ । ਸਗਰੇ ਜਗਤ ਨਿੰਦ ਪ੍ਰਗਟਾਵਹਿ --। 
ਪਿਖ ਸਚਿੰਤ” ਸ਼ੀਹੇਂ' ਨਿਜ ਨਾਰੀ । ਤਾਂਕੋ ਦੀਨ ਦਿਲਾਸੋ ਭਾਰੀ॥। ੭੭॥ 


“ਸਤਿਗੁਰ ਆਸ ਧਰੋ ਮਨ ਮਾਂਹੀ । ਅਪਰ ਥਿਚਾਰ ਕਰਹੁ ਕੋ ਨਾਹੀਂ । 
ਰਾਖਹਿੰਗੇ ਪ੍ਰਭੁ ਪੈਜ ਹਮਾਰੀ । ਦਾਸ ਜਾਨ ਹ੍ਹੈ ਹੈਂ ਹਿਤਕਾਰੀ”॥ ੭੮॥ 


398 


5।। 53000 38000 50101 । ੬09) ੧3101500੫੧)60011.60।। 


ਅਧਿਆਇ 43 ਵੱਖ-ਵੱਖ ਸਿੱਖਾਂ ਨੂੰ ਉਪਦੇਸ਼ 


ਇਸ ਤਰਾਂ ਉਹ ਆਪਣਾ ਸਮਾਂ ਬਤੀਤ ਕਰਦੇ ਹੋਏ ਸ਼ੁੱਭ ਤਿੱਥਾਂ `ਤੇ ਕੜਾਹ-ਪਰਸ਼ਾਦ' (ਦੀ 
ਦੇਗ) ਤਿਆਰ ਕਰਵਾਉਂਦੇ । ਜਿਨ੍ਹਾਂ ਦੇ ਮਨ ਵਿਚ ਸ਼ੁੱਭ ਕਰਮ ਕਰਨ ਦੀ ਰੁਚੀ ਬਣੀ ਹੋਈ 
ਸੀ, ਇਸ ਤਰਾਂ ਉਨ੍ਹਾਂ ਦਾ ਬਹੁਤ ਸਮਾਂ ਬੀਤਿਆ ਸੀ ॥੭੧॥ 


ਦੋਹਰਾ 
'ਸ਼ੀਹੇਂ” ਦੀ ਇੱਕ ਲੜਕੀ£ ਸੀ, ਉਹ ਉਸ ਦਾ ਵਿਆਹ ਕਰਨ ਲੱਗਿਆ। ਵਿਆਹ ਦੇ ਦਿਨ ਥੋੜ੍ਹੇ 
ਰਹਿ ਗਏ ਤਾਂ ਉਸ ਨੇ ਬਹੁਤ ਤਰਾਂ ਦੇ ਭੋਜਨ (ਮਠਿਆਈ) ਤਿਆਰ ਕਰਵਾਏ ਸਨ ॥ ੭੨॥ 


ਚੌਪਈ ਰ 

ਮਿੱਠੇ ਅਤੇ ਘਿਓ” ਵਾਲੇ ਭੋਜਨ ਤਿਆਰ ਕਰਵਾਏ ਗਏ ਅਤੇ ਉਨ੍ਹਾਂ ਨੂੰ ਸਾਂਭ ਕੇ ਘਰ ਅੰਦਰ 
ਰੱਖ ਦਿੱਤਾ ਗਿਆ। (ਅਚਾਨਕ) ਗੁਰੂ ਜੀ ਦੇ ਦਰਸ਼ਨਾਂ ਵਾਸਤੇ ਜਾਂਦੇ ਹੋਏ (ਕੁਝ) ਸਿੱਖ, ਸ਼ੀਹੇ 
ਦੇ ਘਰ ਆ ਉਤਰੇ । ॥੭੩॥ 


ਜੋ ਬਰਾਤ ਵਾਸਤੇ ਪਕਵਾਨ” ਤਿਆਰ ਕਰਵਾਏ ਸਨ, ਉਹ ਸ਼ੀਹੇ' ਨੇ ਉਨ੍ਹਾਂ ਨੂੰ ਖਾਣ ਲਈ ਭੇਟ 
ਕਰ ਦਿੱਤੇ। ਘਰ ਵਿਚ ਜੋ ਸੰਗਤ ਬਹੁਤ ਇਕੱਠੀ ਹੋ ਗਈ ਸੀ ਤੇ ਉਹੀ ਸਾਰੇ ਪਕਵਾਨ 
ਮਠਿਆਈ ਆਦਿਕ ਖਾ ਗਈ । ॥੭੪॥ 


ਉਹ 


ਦੇਹਰਾ 
ਅਗਲੇ ਦਿਨ ਬਰਾਤ ਨੇ ਉਸ ਦੇ ਘਰ ਢੁੱਕਣਾ ਸੀ। ਸਾਰੀ ਸੰਗਤ ਦਿਨ ਚੜ੍ਹੇ (ਸਵੇਰ ਵੇਲੇ) 
ਗੁਰੂ ਦਾ ਨਾਮ ਲੈ ਕੇ ਚਾਲੇ” ਪਾ ਗਈ। ॥੭੫॥ 


ਚੌਪਈ 

ਸ਼ੀਹੇਂ ਦੀ ਘਰਵਾਲੀ ਚਿੰਤਾ ਕਰਨ ਲੱਗੀ- ਘਰ ਵਿਚ ਤਾਂ ਖਾਣ ਲਈ ਥੋੜ੍ਹਾ ਜਿੰਨਾ ਵੀ ਭੋਜਨ 
ਨਹੀ ਬਚਿਆ। ਹੁਣ ਬਰਾਤ ਆਏਗੀ ਤਾਂ ਉਹ ਕੀ ਖਾਵੇਗੀ? ਇੰਨੀ ਜਲਦੀ (ਹੋਰ ਭੋਜਨ 
ਵਗੈਰਾ) ਕਿਵੇਂ ਵੀ ਤਿਆਰ ਨਹੀਂ ਹੋਣਾ। ॥੭੬॥ 


(ਸਾਡੀ) ਇੱਜ਼ਤ ਕਿਸ ਤਰਾਂ ਬਚੇਗੀ। ਸਾਰੇ ਲੋਕ ਨਿੰਦਿਆ ਕਰਨਗੇ-। ਸ਼ੀਹੇਂ ਨੇ ਆਪਣੀ 
ਘਰਵਾਲੀ ਨੂੰ ਚਿੰਤਾਵਾਨ”ਂ ਹੋਈ ਵੇਖ ਕੇ, ਉਸ ਨੂੰ ਬਹੁਤ ਦਿਲਾਸਾ ਦਿੱਤਾ। ॥ ੭੭॥ 


“ਤੂੰ ਆਪਣੇ ਮਨ ਵਿੱਚ ਗੁਰੂ ਜੀ ਉੱਪਰ ਭਰੋਸਾ ਰੱਖ, ਹੋਰ ਕੋਈ ਵੀ ਵਿਚਾਰ ਨਾ ਕਰ। ਪ੍ਰਭੂ 
ਜੀ ਆਪ ਹੀ ਸਾਡੀ ਲਾਜ ਰੱਖਣਗੇ। ਆਪਣਾ ਸੇਵਕ ਜਾਣਦੇ ਹੋਏ ਭੁਲਾ ਕਰਨਗੇ । ” ॥੭੮॥ 


5॥। 53000 38001 5010। 2 ੬0) __> ।੧੫੧0੧॥॥੨॥00੫/601%00 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਸ ਬਿਚਾਰ ਕਰਤਯੋ ਤਿਹਕਾਲਾ। ਪਹੁੰਚੀ ਆਇ ਬਰਾਤ ਬਿਸਾਲਾ । 
ਕਰ ਢੁਕਾਉ” ਭਲਿ ਡੇਰਾ ਕੀਨੋ। ਦੇਖਿ ਨਾਰਿ ਭੀ ਹਰਖ ਬਿਹੀਨੋ॥ ੭੯॥ 


ਕਹਿਨ ਲਗੀ “ਕਯਾ ਦੇਹਿ ਖੁਆਏ??।ਨਰ ਬਰਾਤ ਮਹਿ ਬਹੁਤੇ ਆਏ”। 
ਸ਼ੀਹੇਂ ਉਠ ਕੀਨੀ ਅਰਦਾਸ। ਸਤਿਗੁਰ ਚਰਨ ਧਯਾਨ ਕਰ ਤਾਸ ॥੮੦॥ 


“ਰਾਖੀ ਸਿੱਖਨ ਪੈਜ ਅਗਾਰੀ? । ਚਰਨ ਕਮਲ ਹਮ ਸ਼ਰਨ ਤੁਮਾਰੀ”। 
ਅਸ ਕਹਿ ਤਿਸ ਕੋਠੇ ਕੋ ਤਾਰਾ” । ਖੋਲ ਬਿਲੋਕ ਅਹਾਰ ਅਪਾਰਾ॥ ੮੧॥ 


੪ 


ਦੋਹਰਾ 
ਪਾਂਤਿ”ਂ ਬਰਾਤ ਬਠਾਇ ਕੈ ਭੋਜਨ ਭਲੇ ਖੁਆਇ। 
ਅਤਿ ਸੁੰਦਰ ਬਹੁ ਸਾਦ ਜਿਹੰ ਹਰਖਤ ਰਹੇ ਅਘਾਇ॥ ੮੨॥ 


ਚੌਪਈ ਰ 
ਪੰਚ ਦਿਵਸ ਘਰ ਰਾਖੀ ਸੋਈ । ਤੋਟ ਅਸਨ£ ਕੀ ਹੋਇ ਨ ਕੋਈ। 
ਬਹੁ ਬਿਧਿ ਕੇ ਪਕਵਾਨ ਜਿਮਾਏ । ਖਾਇ ਜਨੇਤੀ” ਉਰ ਹਰਖਾਏ ॥੮੩॥ 


ਬਿਦਾ ਕਰੀ ਦੇ ਦਾਤ ਬਿਸਾਲਾ । ਅਚਰਜ ਭੇ ਨਰ ਤਿਯ ਤਿੰਹ ਕਾਲਾ। 
ਸਬ ਮਿਲਕੈ ਤਬ ਇਸ ਬਿਧਿ ਭਾਖੀ । “ਗੁਰੂ ਪੈਜ ਨਿਜਿ ਸਿੱਖਨ ਰਾਖੀ” ॥੮੪॥ 


ਅਧਿਕ ਨਰਨ ਕੋ ਸ਼ਰਧਾ ਭਈ । ਭਾਉ ਭਗਤਿ ਜਗ ਮਹਿ ਪ੍ਗਟਈ। 
ਪੁਨ ਇਕ ਦਿਨ ਬੈਠੇ ਗੁਨਖਾਨੀ । ਕਰੁਨਾ ਲੋਚਨ ਬਿਖੈ ਮਹਾਨੀ॥ ੮੫॥ 


ਅ 


ਦੋਹਰਾ 

ਫਿਰਣਾ ਖਹਿਰਾ ਜੋਧ ਦੁਇ ਜੱਗਕਾਸਾ? ਧਰ ਆਸ। 

ਆਇ ਪਰੇ ਪਾਇਨਪਦਮ ਪੁਨਿ ਬੈਠੇ ਪ੍ਰਭੂ ਪਾਸ॥੮੬॥ 

ਚੌਪਈ 

ਹਾਥ ਬੰਦ ਅਰਦਾਸ ਉਚਾਰੀ । “ਹਮ ਆਏ ਅਬਿ ਸ਼ਰਨਿ ਤੁਮਾਰੀ। 

ਨਿਜ ਉਪਦੇਸ਼ ਕਰਹੁ ਬੱਖਯਾਨਾ । ਜਿਸ ਪ੍ਰਕਾਰ ਹ੍ਹੈ ਹਮ ਕੱਲਯਾਨਾ'? ॥੮੭॥ 


511 58000 4800 5॥0। 4। €0%੧% ੧3101500੫੧)6011.60।। 


ਅਧਿਆਇ 43 ਵੱਖ-ਵੱਖ ।ਸਿੱਖਾਂ ਨੂੰ ਚੁਪਦੇਸ਼ 


(ਸ਼ੀਹਾਂ) ਉਸ ਵਕਤ ਇਸ ਤਰਾਂ ਦੀਆਂ ਵਿਚਾਰਾਂ ਕਰ ਰਿਹਾ ਸੀ ਤਾਂ ਉੱਥੇ ਵੱਡੀ ਗਿਣਤੀ ਵਿਚ 
ਬਰਾਤ ਆ ਪਹੁੰਚੀ ਸੀ। ਬਰਾਤੀਆਂ ਨੇ ਢੁਕਾਅ' ਕਰਕੇ, ਚੰਗੀ ਤਰਾਂ ਡੇਰਾ ਕਰ ਲਿਆ। ਉਨ੍ਹਾਂ 
ਨੂੰ ਵੇਖ ਕੇ ਸ਼ੀਹੇਂ ਦੀ ਨਾਰ ਉਦਾਸ ਹੋ ਗਈ। ॥੭੯॥ 


ਉਹ ਕਹਿਣ ਲੱਗੀ, “ਇਨ੍ਹਾਂ ਨੂੰ ਖਾਣ ਲਈ ਕੀ ਦੇਈਏ? ਬਰਾਤ ਵਿਚ ਤਾਂ ਬਹੁਤ ਬੰਦੇ ਆਏ 
ਹੋਏ ਹਨ। ” ਤਾਂ ਸ਼ੀਹੇ' ਨੇ ਉੱਠ ਕੇ, ਸਤਿਗੁਰੂ ਜੀ ਦੇ ਚਰਨਾਂ ਵਿਚ ਧਿਆਨ ਧਰ ਕੇ ਅਰਦਾਸ 
ਕਰਦੇ ਹੋਏ ਕਿਹਾ। ॥੮੦॥ 


“(ਹੇ ਪ੍ਰਭੂ ਜੀ!) ਤੁਸੀਂ ਪਹਿਲਾਂ? ਵੀ (ਆਪਣੇ) ਸਿੱਖਾਂ ਦੀ ਲਾਜ ਰੱਖਦੇ ਆਏ ਹੋ, ਅਸੀਂ ਆਪ ਜੀ 
ਦੇ ਚਰਨ-ਕਮਲਾਂ ਦੀ ਸ਼ਰਨ ਵਿਚ ਹਾਂ।” ਇਸ ਤਰਾਂ ਅਰਦਾਸ ਕਰਨ ਤੋਂ ਬਾਅਦ ਜਦ ਉਸ ਨੇ ਕੋਠੇ 
ਦੇ ਜਿੰਦਰੇ” ਨੂੰ ਖੋਲ੍ਹਿਆ ਤਾਂ ਕੋਠਾ ਬੇਅੰਤ ਭੋਜਨ ਪਦਾਰਥਾਂ ਨਾਲ ਭਰਿਆ ਪਿਆ ਤੱਕਿਆ ॥੮੧॥ 


ਦੋਹਰਾ 
ਬਰਾਤ ਨੂੰ ਪੰਗਤਾਂ ਵਿਚ ਬਿਠਾ ਕੇ ਸੁੰਦਰ ਭੋਜਨ ਛੋਕਾਏ ਗਏ । ਬਹੁਤ ਹੀ ਸੁੰਦਰ ਅਤੇ 
ਸਵਾਦਲੇ ਖਾਣਿਆਂ ਨਾਲ ਚੰਗੀ ਤਰਾਂ ਰੱਜ ਕੇ ਉਹ ਖੁਸ਼ ਹੋ ਗਏ। ॥੮੨॥ 


ਚੌਪਈ 
(ਤੇ ਉਨ੍ਹਾਂ) ਬਰਾਤ, ਪੰਜ ਦਿਨ ਆਪਣੇ ਘਰ ਰੱਖੀ। ਭੋਜਨ$ ਦੀ ਕੋਈ ਤੋਟ ਨਾ ਆਈ। ਬਹੁਤ 
ਕਿਸਮ ਦੇ ਪਕਵਾਨ ਖੁਆਏ ਗਏ। ਬਰਾਤੀ” ਖਾ ਕੇ ਪਰਸੰਨ ਚਿੱਤ ਹੋ ਗਏ। ॥੮੩॥ 


ਫਿਰ ਬਹੁਤ ਦਾਤਾਂ (ਵਸਤੂਆਂ) ਦੇ ਕੇ ਬਰਾਤ ਵਿਦਾ ਕੀਤੀ ਗਈ ਤਾਂ ਉਸ ਵਕਤ ਸਾਰੇ ਹੀਂ 
ਨਰ-ਨਾਰੀ ਬਹੁਤ ਹੀ ਹੈਰਾਨ ਹੋਏ। ਸਾਰਿਆਂ ਨੇ ਉਸ ਵੇਲੇ ਰਲ ਕੇ ਇਸ ਪ੍ਰਕਾਰ ਆਖਿਆ, 
“ਗੁਰੂ ਜੀ ਨੇ ਆਪਣੇ ਸਿੱਖ ਦੀ ਲਾਜ ਰੱਖ ਲਈ ਹੈ।” ॥੮੪॥ 


(ਇਸ ਤਰਾਂ) ਬਹੁਤ ਸਾਰੇ ਲੋਕਾਂ ਨੂੰ (ਗੁਰੂ ਜੀ ਲਈ) ਸ਼ਰਧਾ ਹੋ ਗਈ ਅਤੇ ਜੱਗ ਵਿਚ ਪ੍ਰੇਮਾ- 
ਭਗਤੀ ਪ੍ਰਗਟ ਹੋ ਗਈਂ। ਫ਼ਿਰ ਇਕ ਇਨ ਗੁਣਾ ਦੀ ਖਾਣ (ਗੁਰੂ ਜੀ) ਬਲੇ ਹੋਏ ਸਨ। ਦੱ 
ਦੇ ਨੈਣਾਂ ਵਿਚ ਅਤਿਅੰਤ ਕਿਰਪਾ-ਦ੍ਰਿਸ਼ਟੀ ਛਾਈ ਹੋਈ ਸੀ। ॥੮੫॥ 

ਦੋਹਰਾ 

ਦੋ ਸਿੱਖ, “ਫਿਰਨਾ ਖਹਿਰਾ” ਅਤੇ “ਜੋਧ” ਮਨ ਵਿਚ ਕੁਝ ਜਾਣਨ ਦੀ ਇੱਛਾ” ਧਾਰ ਕੇ ਗੁਰੂ 
ਜੀ ਦੇ ਚਰਨ-ਕੰਵਲਾਂ ਵਿਚ ਆਣ ਪਏ। ॥੮੬॥ 

ਚੌਪਈ 

ਉਨ੍ਹਾਂ ਹੱਥ ਜੋੜ ਕੇ ਬੇਨਤੀ ਕੀਤੀ, “ਅਸੀਂ ਹੁਣ ਤੁਹਾਡੀ ਸ਼ਰਨ ਵਿਚ ਆਏ ਹਾਂ, ਸਾਨੂੰ ਉਹ 
ਉਪਦੇਸ਼ ਦਿਓ, ਜਿਸ ਨਾਲ ਸਾਡਾ ਕਲਿਆਣਾਂ? ਹੋ ਜਾਵੇ। ॥੮੭॥ 


5।। 53000 38000 50101 ਹ। ੬099 ੧3101500੫੧)6011.60।। 


ਸ਼ੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਿੱਖੀ ਪ੍ਰਾਪਤਿ ਮਨ ਮਹਿ ਹੋਵਹਿ।ਬਹੁਰ ਨ ਕਬਹੂੰ ਕਾਲ ਬਿਗੋਵਹਿ । 
ਪਰ੍ਭੂ ਭਾਖਯੋ “ਮਨ ਨੀਵੇਂ ਜੋਏ । ਤਿਨ ਕੋ ਸਿੱਖੀ ਪ੍ਰਾਪਤਿ ਹੋਏ ॥੮੮॥ 


ਦੋਹਰਾ 
ਸੇਵਾ ਜੋ ਤੁਮ ਪਾਸ ਤੇ ਸਿੱਖਨ£ੈ ਕੀ ਹੁਇ ਆਇ। 
ਤੌ ਕਰੀਏ ਹਿਤ ਕਰ ਰਿਦੇ ਪਗ ਪਖਾਰ, ਮੁਖ ਪਾਇ॥੮੯॥ 


ਚੌਪਈ 
ਪਿਛਲੀ ਨਿਸਾ? ਕਰਹੁ ਇਸ਼ਨਾਨਾ । ਸਦਾ ਸ਼ਬਦ ਅੱਭਯਾਸ ਪ੍ਰਮਾਨਾ। 
ਮਨ ਨੀਵੇ' ਸਤਿਸੰਗਤਿ ਜਾਇ । ਗੁਰ ਕੋ ਸ਼ਬਦ ਸੁਨਹੁ ਹਿਤ ਲਾਇ ॥੯੦॥ 


ਜਾਨਹਿ ਵਾਹਿਗੁਰੂ ਕੋ ਸ੍ਹਾਮੀ । ਦਾਸ ਆਪਨੂੰ ਲਖੈ” ਸਖਾਮੀ। 
ਗੁਰਬਾਣੀ ਕੋ ਮਨਨ ਸੁ ਕਰਨਾ । ਜੇ ਚਾਹਤ ਹੋ ਭਵ ਤੇ ਤਰਨਾ” ॥੯੧॥ 


ਦੋਹਰਾ 
ਸੀਖੀ ਸਿਖ” ਸਤਿਗੁਰੂ ਤੇ ਤੈਸੀ ਕੀਨੀ ਕਾਰ । 
ਜਨਮ ਮਰਨ ਛੁਟ ਕਸ਼ਟ ਤੈ ਤਿਨਕੋ ਭਯੋ ਉਧਾਰ ॥ ੯੨॥ 


ਚੌਪਈ 


ਇਸ ਪ੍ਰਕਾਰ ਸੋ ਨਰਨ ਅਨੇਕੰ । ਕਰ ਉਪਦੇਸ਼ ਦਿਯੋ ਸੁ ਬਿਬੇਕੰ”। 
ਗ੍ਰੰਥ ਬਢਨ ਤੇ ਬਰਨੇ ਨਾਂਹੀ । ਮਤਿ ਅਨੁਸਾਰ ਕਛੁਕ ਮੈਂ' ਪ੍ਰਾਹੀਂ ॥੯੩॥ 


ਧਯਾਇ ॥੪੩॥ 


511 58000 4800 5॥0। ਹ। €0%% ਸਾ ੧3101500੫੧)6011.60।। 


ਅਧਿਆਇ 43 ਵੱਖ-ਵੱਖ ਸਿੱਖਾਂ ਨੂੰ ਉਪਦੇਸ਼ 


ਸਾਡੇ ਮਨਾਂ ਵਿਚ ਸਿੱਖੀ ਪ੍ਰਾਪਤ ਹੋ ਜਾਵੇ ਤੇ ਫੇਰ ਮੁੜ ਕੇ (ਸਾਨੂੰ) ਜਨਮ-ਮਰਨ (ਆਵਾਗਵਨ) 
ਦਾ ਡਰ ਖੁਆਰ' ਨਾ ਕਰੇ। ” ਤਾਂ ਗੁਰੂ ਜੀ ਨੇ ਆਖਿਆ, “ਜਿਨ੍ਹਾਂ ਦਾ ਮਨ ਨੀਂਵਾਂ ਹੁੰਦਾ ਹੈ, 
ਉਨ੍ਹਾਂ ਨੂੰ ਹੀ ਸਿੱਖੀ ਪ੍ਰਾਪਤ ਹੁੰਦੀ ਹੈ। ॥੮੮॥ 


ਦੋਹਰਾ 
ਤੁਹਾਡੇ ਕੋਲੋਂ ਜੋ ਸੇਵਾ ਸਿੱਖਾਂ ਦੀ ਹੋ ਸਕਦੀ ਹੈ, ਪ੍ਰੇਮ ਸਹਿਤ ਮਨ ਲਾ ਕੇ ਕਰੋ । ਸਿੱਖਾਂ? ਸੇਵਕਾਂ 
ਦੇ ਚਰਨ ਧੋਵੋ ਅਤੇ ਉਨ੍ਹਾਂ ਨੂੰ ਭੋਜਨ ਛਕਾਵੇ। ॥੮੯॥ 


ਚੌਪਈ 

ਪਿਛਲੀ-ਰਾਤੇ? ਉੱਠ ਕੇ ਇਸ਼ਨਾਨ ਕਰੋ। ਹਮੇਸ਼ਾ ਪ੍ਰਭੂ ਦੇ ਨਾਮ ਦਾ ਅਭਿਆਸ ਕਰਨਾ ਚੰਗਾ 
ਸਮਝੋ।ਨਿਮਰ ਹੋ ਕੇ ਸਤਿਸੰਗਤ ਵਿਚ ਜਾਓ ਅਤੇ ਗੁਰੂ ਦੇ ਸ਼ਬਦ ਨੂੰ ਪ੍ਰੋਮ ਸਹਿਤ 
ਸੁਣੋ। ॥੯੦॥ 


(ਇੱਕੋ) ਪਰਮਾਤਮਾ ਨੂੰ ਆਪਣਾ ਮਾਲਕ ਸਮਝੋ ਅਤੇ ਆਪਣੇ-ਆਪ ਨੂੰ ਔਗੁਣਹਾਰਾ ਅਤੇ 
ਉਨ੍ਹਾਂ ਦਾ ਦਾਸ ਜਾਣੋ। ਜੇਕਰ ਤੁਸੀਂ ਇਸ ਭਵਸਾਗਰ ਨੂੰ ਪਾਰ ਕਰਨਾ ਲੋਚਦੇ ਹੋ ਤਾਂ 
ਗੁਰਬਾਣੀ ਨੂੰ ਮਨ ਵਿਚ ਵਸਾਉ (ਜਾਪ ਕਰੋ)। ” ॥੯੧॥ 


ਦੋਹਰਾ 
(ਉਹ) ਗੁਰੂ ਜੀ ਕੋਲੋਂ ਅਜਿਹੀ ਸਿੱਖਿਆ ਲੈ ਕੇ, ਦੋਨੋਂ ਉਸੇ ਤਰਾਂ ਦੀ ਹੀ ਕਾਰ ਕਰਨ ਲੱਗ 
ਪਏ । ਜਨਮ-ਮਰਨ ਦੇ ਕਸ਼ਟ ਤੋਂ ਛੁਟਕਾਰਾ ਪਾ ਕੇ, ਉਨ੍ਹਾਂ ਦਾ ਉਧਾਰ ਹੋ ਗਿਆ। ॥੯੨॥ 


ਚੌਪਈ 

ਇਸ ਤਰਾਂ ਹੋਰ ਵੀ ਬੇਅੰਤ ਲੋਕਾਂ ਨੂੰ ਗੁਰੂ ਜੀ ਨੇ ਉਪਦੇਸ਼ ਦੇ ਕੇ, ਗਿਆਨ£ ਦੀ ਦਾਤ ਬਖ਼ਸ਼ੀ । 
(ਕਵੀ ਜੀ ਕਹਿੰਦੇ ਹਨ) ਗ੍ਰੰਥ ਵੱਡਾ ਨਾ ਹੋ ਜਾਵੇ, ਇਸ ਲਈ ਮੈਂ ਬਹੁਤਿਆਂ ਦਾ ਵਰਣਨ ਨਹੀਂ 
ਕੀਤਾ। ਜਿੰਨੀ ਕੁ ਮੇਰੀ ਬੁੱਧੀ ਸੀ, ਮੈਂ ਦੱਸਿਆਂ ਹੈ। ॥੯੩॥ 


ਸ੍ਰੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਸਿੱਖਾਂ ਨੂੰ ਉਪਦੇਸ਼” ਨਾਮੀ ਤਰਤਾਲੀਵਾਂ 
ਅਧਿਆਇ ਸਮਾਪਤ ਹੋਇਆ। 


5॥। 500 38001 50001 2। 0੫) _“% ।੧੫੧0੧੫15॥0੫੧॥60860।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਾਰ 


ਗੁਰੂ ਜੀ ਧਰਮਸਾਲਾ ਵਿੱਚ ਬੈਠੇ ਸਨ ਤਾਂ ਇੱਕ ਦਿਨ ਮਾਲੋ ਅਤੇ ਮਾਂਗੋ ਨਾਂ ਦੇ ਦੋ 
ਸਿੱਖ ਆਏ ਤੇ ਉਨ੍ਹਾਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਉਪਦੇਸ਼ ਦੇਵੋ ਤਾਂ ਕਿ ਉਨ੍ਹਾਂ 
ਦਾ ਜਨਮ-ਮਰਨ ਦਾ ਚੱਕਰ ਕੱਟਿਆ ਜਾਵੇ । ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਰਾਜਸੀ ਅਤੇ ਤਾਮਸੀ 
ਤਪ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਤਾਮਸੀ ਤਪ ਬਹੁਤ ਕਠਨ ਹੈ ਪਰ ਗਿਆਨ ਘੱਟ 
ਪ੍ਰਾਪਤ ਹੁੰਦਾ ਹੈ। ਇਨ੍ਹਾਂ ਸਭ ਵਿੱਚੋਂ ਸਾਂਤਕੀ ਤਪ ਸਭ ਤੋਂ ਸ੍ਰੇਸ਼ਟ ਹੈ, ਜਿਸ ਦਾ ਫਲ ਬਹੁਤ 
ਮਿਲਦਾ ਹੈ। ਕਥਾ-ਕੀਰਤਨ ਕਰਨ ਨਾਲ ਸਤਿਸੰਗਤ ਵਿੱਚ ਸ਼ਰਧਾ ਵਧੰਦੀ ਹੈ। ਸ਼ਰਧਾ ਪਰਪੱਕ 
ਹੋਣ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਗੁਰੂ ਜੀ ਕੋਲ ਕਾਲੂ ਖੱਤਰੀ ਆਇਆ ਸੀ। 
ਉਸ ਨੇ ਪੁੱਛਿਆ ਸੀ ਕਿ ਸਨਮੁੱਖ ਅਤੇ ਮਨਮੁੱਖ ਵਿੱਚ ਕੀ ਅੰਤਰ ਹੁੰਦਾ ਹੈ? ਤਾਂ ਗੁਰੂ ਜੀ ਨੇ 
ਮਨਮੁੱਖ ਦੇ ਸਾਰੇ ਲੱਛਣ ਦੱਸ ਕੇ ਉਸ ਨੂੰ ਸਿੱਖੀ ਨਾਲ ਜੋੜਿਆ। ਫਿਰ ਇੱਕ ਦਿਨ ਭਗਤਾ ਓਹਰੀ 
ਤੇ ਜਾਪੂਵੰਸ਼ੀ ਦੋ ਜਣੇ ਆਏ ਸਨ। ਉਨ੍ਹਾਂ ਕਿਹਾ ਅਸੀਂ ਗਿਆਨਹੀਣ ਹਾਂ। ਸਾਨੂੰ ਉਪਦੇਸ਼ ਦੇਵੋ 
ਤਾਂ ਕਿ ਸਾਡਾ ਉਧਾਰ ਹੋ ਸਕੇ। ਗੁਰੂ ਜੀ ਨੇ ਉਨ੍ਹਾਂ ਨੂੰ ਮਨਮੁੱਖ-ਬਿਰਤੀ ਦਾ ਤਿਆਗ ਕਰਨ ਲਈ 
ਪ੍ਰੇਰਿਆ ਸੀ ਤੇ ਉਹ ਗਿਆਨਵਾਨ ਹੋ ਗਏ ਸਨ। ਫਿਰ ਇੱਕ ਦਿਨ ਸ਼ੀਹਾਂ ਅਤੇ ਗੱਜਣ, ਦੋਨੋ 
ਗੁਰੂ ਜੀ ਕੋਲ ਆਏ। ਉਨ੍ਹਾਂ ਵੀ ਜਨਮ-ਮਰਨ ਦੇ ਚੱਕਰ ਤੋਂ ਮੁਕਤ ਹੋਣ ਲਈ ਗੁਰੂ ਜੀ ਅੱਗੇ 
ਬੇਨਤੀ ਕੀਤੀ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਵਾਹਿਗੁਰੂ ਨਾਮ ਦਾ ਸਿਮਰਨ ਕਰਨ ਲਈ ਉਪਦੇਸ਼ ਦਿੱਤਾ 
ਸੀ ਤੇ ਵਾਹਿਗੁਰੂ ਸ਼ਬਦ ਦੇ ਅਰਥ ਚੰਗੀ ਤਰਾਂ ਸਮਝਾਏ। ਫਿਰ ਫਿਰਨਾ ਖਹਿਰਾ ਤੇ ਜੋਧ ਸਿੱਖ 
ਗੁਰੂ ਜੀ ਕੋਲ ਉਪਦੇਸ਼ ਪ੍ਰਾਪਤ ਕਰਨ ਦੀ ਇੱਛਾ ਨਾਲ ਆਏ ਸਨ। ਤਾਂ ਗੁਰੂ ਜੀ ਨੇ ਉਨ੍ਹਾਂ ਨੂੰ 
ਮਨ ਨੀਵਾਂ ਕਰਕੇ, ਸਿੱਖਾਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਤੇ ਕਿਹਾ, ਪਿਛਲੀ ਰਾਤ ਉਠੋ, 
ਇਸ਼ਨਾਨ ਕਰੋ, ਨਾਮ-ਸਿਮਰਨ ਦਾ ਅਭਿਆਸ ਕਰੋ, ਸਤਿਸੰਗਤ ਕਰੋ । ਵਾਹਿਗੁਰੂ ਨੂੰ ਆਪਣਾ 
ਸਵਾਮੀ ਜਾਣੋ। ਉਹ ਗੁਰੂ ਜੀ ਦੇ ਬੋਲ ਸੁਣ ਕੇ ਨਿਹਾਲ ਹੋ ਗਏ ਸਨ। 


ਆਂ _ ਖ= 


ਫੁੱਟਨੋਟ: 
(1) ਭਾਈ ਗੁਰਦਾਸ ਜੀ ਨੇ ਵਾਰ 11, ਪਉੜੀ 13 ਅਤੇ !4 ਵਿੱਚ, ਮਾਲੋ, ਮਾਂਗੋ, ਕਾਲੂ, 
ਭਗਤਾ ਓਹਰੀ, ਜਾਪੂਵੰਸੀ, ਸੀਹਾਂ, ਗੱਜਣ, ਫਿਰਨਾ ਖਹਿਰਾ ਤੇ ਜੋਧ ਆਦਿ ਨੂੰ ਗੁਰੂ ਨਾਨਕ 
ਸਾਹਿਬ ਦੇ ਸਿੱਖ ਹੋਣ ਦੀ ਪੁਸ਼ਟੀ ਕਰਦੇ ਹਨ: 

ਮਾਲੋ, ਮਾਂਗਾ ਸਿਖ ਦੁਇ ਗੁਰਬਾਣੀ ਰਸਿ ਰਸਿਕ ਬਿਲਾਸੀ। 

ਸਨਮੁਖਿ ਕਾਲੂ ਆਸ ਧਾਰ ਗੁਰਬਾਣੀ ਦਰਗਹ ਸਾਬਾਸੀ॥ 


ਭਗਤੁ ਜੋ ਭਗਤਾ ਓਹਰੀ ਜਾਪੂਵੰਸੀ ਸੇਵ ਕਮਾਵੈ 
ਸੀਹਾਂ ਉਪਲੁ ਜਾਣੀਐ ਗਜਣੁ ਉਪਲੁ ਸਤਿਗੁਰ ਭਾਵੇ ॥ ... 


ਫਿਰਣਾ ਖਹਿਰਾ ਜੋਧੁ ਸਿਖੁ ਜੀਵਾਈ ਗੁਰ ਸੇਵ ਸਮਾਵੈ ॥ 


5॥। 58000 2800( 5001 3। ੬10੫੧ ”” __।੧੫੧0੧॥੧5॥0੫੧੪%0131.੦। 


ਅਧਿਆਇ 43 ਵੱਖ-ਵੱਖ ਸਿੱਖਾਂ ਨੂੰ ਉਪਦੇਸ਼ 


(2) ਮਹਾਨਕੋਸ਼ ਅਨੁਸਾਰ, ਇਹ ਉਹ ਵਰਤ ਹੈ, ਜਿਸ ਤੋ' ਚੰਦਰ-ਲੋਕ ਦੀ ਪ੍ਰਾਪਤੀ ਹੋਵੇ। 
ਮਿਰਿਤਾਕਰਾ ਅਨੁਸਾਰ ਇਸ ਵਰਤ ਦੀ ਵਿਧੀ ਇਸ ਤਰਾਂ ਹੈ ਕਿ ਚੰਦਰਮਾ ਦੀ ਏਕਮ ਭਾਵ 
ਪਹਿਲੀ ਨੂੰ ਤਿੰਨ ਵੇਲੇ ਇਸ਼ਨਾਨ ਕਰਕੇ, ਸ਼ਾਮ ਨੂੰ ਮੋਰ ਦੇ ਅੰਡੇ ਦੇ ਅਕਾਰ ਦੀ ਭੋਜਨ ਦੀ ਇੱਕ 
ਗਰਾਹੀ ਖਾਵੇ, ਦੂਜ ਵਾਲੇ ਦਿਨ ਦੋ ਗਰਾਹੀਆਂ ਖਾਵੇ ਅਤੇ ਇਵੇਂ ਹੀ ਕਰਮਵਾਰ ਇੱਕ 
ਗਰਾਹੀ ਵਧਾਉਂਦਾ ਹੋਇਆ ਪੂਰਨਮਾਸ਼ੀ ਵਾਲੇ ਦਿਨ ਪੰਦਰਾਂ ਗਰਾਹੀਆਂ ਖਾਵੇ। ਫੇਰ ਹਨ੍ਹੇਰੇ 
ਪੱਖ ਦੀ ਏਕਮ ਨੂੰ ਚੌਦਾਂ ਗਰਾਹੀਆਂ, ਦੂਜ ਨੂੰ ਤੇਰਾਂ ਗਰਾਹੀਆਂ ਖਾਵੇ ਅਤੇ ਇਸ ਤਰਾਂ ਹੀ 
ਕਰਮਵਾਰ ਘਟਾਉਂਦਾ ਹੋਇਆ ਹਨ੍ਹੇਰੇ ਪੱਖ ਦੀ ਚੌਧਵੀ' ਭਾਵ ਚੌਧਵੇ' ਦਿਨ ਨੂੰ ਇੱਕ ਗਰਾਹੀ 
ਖਾਵੇ ਅਤੇ ਫੇਰ ਮੱਸਿਆ ਦੇ ਦਿਨ ਕੁਝ ਨਾ ਖਾਵੇ। ਸੋ, ਚੰਦਰਮਾ ਦੇ ਵਧਣ-ਘਟਣ ਨਾਲ 
ਗਰਾਹੀਆਂ ਦਾ ਵਧਾਉਣਾ-ਘਟਾਉਣਾ “ਚੰਦਰਾ ਇਣੀ” ਵਰਤ ਹੈ। 


(੯3) ਸਨਮੁੱਖ ਤੋਂ ਭਾਵ ਹੈ, ਆਗਿਆਕਾਰੀ ਮਨੁੱਖ। ਜਿਸ ਦਾ ਮੁੱਖ ਗੁਰੂ ਵੱਲ ਹੁੰਦਾ ਹੈ। 
ਅਜਿਹਾ ਮਨੁੱਖ ਵਿਸ਼ੇ- ਵਿਕਾਰਾਂ ਵੱਲ ਨਹੀਂ ਤੌਕਦਾ।ਗੁਰਬਾਣੀ ਵਿੱਚ ਇਸ ਬਾਰੇ ਇੰਜ ਕਿਹਾ 
ਗਿਆ ਹੈ: 
ਰ ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥ 

ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥ (ਗੁ. ਗ੍ਰੰ. ਸਾਹਿਬ, ਪੰਨਾ 919) 


(4) ਮਨਮੁੱਖ ਤੋਂ ਭਾਵ ਹੈ, ਜੋ ਮਨੁੱਖ ਮਨ ਦੇ ਸੰਕਲਪ ਨੂੰ ਹੀ ਮੁੱਖ ਜਾਣੇ ਅਤੇ ਗੁਰਮਤਿ ਦੇ 
ਉਲਟ ਚੱਲੇ । ਗੁਰਬਾਣੀ ਵਿੱਚ ਮਨਮੁੱਖ ਦਾ ਕਥਨ ਇੰਜ ਹੈ: 


ਨਾਲਕ ਮਨਮੁਖਾ ਨਾਲੇ ਤੂਟੀਂ ਕਲੀ ਜਿਲ-ਮਾਇਿਆ ਸੋਜ ਆਗ ॥ 
(ਗੁ. ਗੂੰ. ਸਾਹਿਬ, ਪੰਨਾ 316) 


(5) ਭਾਈ ਵੀਰ ਸਿੰਘ ਜੀ “ਸਿੱਖਾਂ ਦੀ ਭਗਤਮਾਲਾ” ਦੇ ਹਵਾਲੇ ਨਾਲ ਸ਼ੁੱਭ-ਤਿਥ ਦਾ ਭਾਵ 
ਮੱਸਿਆ, ਸੰਗਰਾਂਦ, ਵਿਸਾਖੀ, ਦੀਪਮਾਲਾ ਆਦਿ ਲੈਂਦੇ ਹਨ। ਪਰ ਏਥੇ ਇਨ੍ਹਾਂ ਸ਼ੁੱਭ ਦਿਹਾੜਿਆਂ 
ਤੋਂ ਇਹ ਪ੍ਰਭਾਵ ਨਹੀਂ ਲੈਣਾ ਚਾਹੀਦਾ ਕਿ ਦੂਸਰੇ ਵਾਰ, ਮਹੀਨੇ ਸ਼ੁੱਭ ਨਹੀਂ', ਜਾਂ ਅਸ਼ੁੱਭ ਹਨ। 
ਤਿਥ, ਵਾਰ, ਮਹੀਨਾ ਆਦਿ ਦਾ ਸ਼ੁਭ ਜਾਂ ਅਸ਼ੁੱਭ ਫਲ ਮੰਨ ਕੇ ਭਰਮ ਵਿੱਚ ਪੈਣਾ ਗੁਰਮਤ ਦੇ 
ਵਿਰੁੱਧ ਹੈ। ਇਸ ਬਾਰੇ ਗੁਰਬਾਣੀ ਵਿੱਚ ਸਪਸ਼ਟ ਕਥਨ ਹੈ: 


ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ 
(ਗੁ. ਗੁਰੰ. ਸਾਹਿਬ, ਪੰਨਾ 136) 
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥ 
(ਗੁ. ਗੁੰ. ਸਾਹਿਬ, ਪੰਨਾ 1109) 
ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ 
(ਗੁ. ਗੂੰ. ਸਾਹਿਬ, ਪੰਨਾ 843) 


$। 58000 28001 50001 31 ੬00੧ _ 4 10੧15॥00੫੧601%.00।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਚੁਤਾਲੀਵਾਂ 


(ਸਾਰਦਾ ਮੰਗਲ, ਸਿਖਾਂ ਦਾ ਭਾਉ ਦੇਖਿਆ । ਸਾਧੁ ਦਰਸ਼ਨ ਦਾ ਫਲ) 


ਦੋਹਰਾ ਰ 
ਨਮੋ ਸਾਰਦਾ ਕੋ ਸਦਾ ਸੁਮਤਿ' ਰਿਦੇ ਪਰਕਾਸ਼। 
ਕ੍ਰਿਪਾ ਧਾਰ ਪੂਰਨ ਕਰੋ ਸ੍ਰੀ ਗੁਰ ਕੋ ਇਤਹਾਸ॥੧॥ 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਸੁਨੀਏ ਸ੍ਰੀ ਤ੍ਰੇਹਣ ਕੁਲ ਮੌਰੰ? । ਪ੍ਰਭੁ ਕੀ ਕਥਾ ਅਗਾਰੀ ਔਰੰ। 

ਸਿੱਖੀ ਕੀ ਸਰਿਤਾ? ਬਿਸਤਾਰੀ । ਜਹਿ' ਕਹਿ ਸਗਰੇ ਜਗਤ ਮਝਾਰੀ॥੨॥ 


ਸਿੱਖਨ ਕੇ ਮਨ ਮੀਨ ਸਮਾਨਾਂ । ਚਹੈੱ' ਨ ਬਿਰਹਿ”, ਹੋਹਿ ਹਤ ਪ੍ਰਾਨਾਂ। 
ਲਾਗੇ ਕਰਨ ਸ਼ਬਦ ਅੱਭਯਾਸਾ । ਸਿਮਰਨ ਸੱਤਿਨਾਮ ਪਰਕਾਸ਼ਾ॥੩॥ 


ਸਿੱਖੀ ਭਾਉ ਦੇਖਬੇ ਹੇਤਾ । ਗਮਨ ਕੀਨ ਬੇਦੀ ਕੁਲਕੇਤਾ। 
ਮੁਝ ਕੋ ਅਪਨੇ ਲੀਨ ਸੰਗਾਰੇ । ਪਹੁੰਚੇ ਇਕ ਪੁਰ ਜਾਇ ਮਝਾਰੇ॥੪॥ 


ਸਿੱਖ ਤਿਖਾਣ ਬਸਹਿ ਤਿਹ ਥਾਨਾ।ਜਿਹ ਕੀ ਅਲਪ ਚਲਹਿ ਗੁਜਰਾਨਾ”। 
ਕਰੈ ਸੇਵ ਸਿੱਖਨ ਕੀ ਸੋਇ। ਅਸਨ ਅਚਾਵਹਿ ਜੋ ਘਰ ਹੋਇ॥੫॥ 


ਸੰਝ ਜਿ ਹੋਇ, ਨ ਪ੍ਰਾਪਤਿ ਪ੍ਰਾਤ5।ਹਾਥ ਨ ਆਇ ਅਹਾਰ ਅਘਾਤ। 
ਜੋ ਘਰ ਹੋਵਹਿ ਸਿਖਨ ਖੁਵਾਵਹਿ । ਨਹਿ ਜਿ ਹੋਇ ਤਬ ਜਾਚ ਸੁ ਲਜਾਵਹਿ॥੬॥ 


੩ 


ਦੋਹਰਾ 
ਜਾਵਹਿ ਜਾਚਨ ਸਿੱਖ ਹਿਤਾਂ ਨਿਜ ਹਿਤ ਜਾਤ ਨ ਸੋਇ। 
ਜਯੋਂ ਤਯੇਂ ਅਸਨ ਕਰਾਵਈ ਸਿੱਖ ਆਇ ਜੇ ਕੋਇ॥ ੭॥ 


ਚੌਪਈ 
ਪਹੁੰਚੇ ਤਿਹ ਨਿਕੇਤ ਪ੍ਰਭੁ ਜਾਏ । ਬੰਦਨ ਕਰਹੀ' ਸਿੱਖ ਤਬ ਧਾਏ। 
ਨਿਜ ਨਾਰੀ ਸੋ ਗਿਰਾ ਉਚਾਰੀ । 'ਤੂਰਨ ਕਰਹੁ ਅਹਾਰ ਤਯਾਰੀ॥੮॥ 


911 58004 0801 5000 । ੪0090 ੧3101500੫੧)6011.60।। 


ਅਧਿਆਇ 44 ਕਰਤਾਰਪੁਰ ਵਿਖੇ ਸਿੱਖਾਂ ਨੂੰ ਉਪਦੇਸ਼ 


ਅਧਿਆਇ ਚੁਤਾਲੀਵਾਂ 
(ਸਿੱਖਾਂ ਦੀ ਪ੍ਰੇਮ-ਭਾਵਨਾ ਦੇਖੀ ਅਤੇ ਸਾਧੂ ਦੇ ਦਰਸ਼ਨ ਦਾ ਫਲ) 


ਦੋਹਰਾ 
ਹਿਰਦੇ ਵਿਚ ਸ੍ਰੇਸ਼ਟ-ਬੁੱਧੀ' ਦਾ ਪ੍ਰਕਾਸ਼ ਕਰਨ ਵਾਲੀ, ਹੇ ਸ਼ਾਰਦਾ! ਤੈਨੂੰ ਸਦਾ ਨਮਸਕਾਰ 
ਹੋਵੇ। ਕਿਰਪਾ ਕਰਕੇ ਮੇਰੇ ਪਾਸੋਂ' ਗੁਰੂ ਜੀ ਦਾ ਇਤਿਹਾਸ ਪੂਰਨ ਕਰਵਾਵੋ। ॥੧॥ 


ਬਾਲਾ ਸੰਧੂ ਜੀ ਦਾ ਕਥਨ ॥ 

ਚੌਪਈ 

ਹੇ ਸ੍ਰੀ ਤ੍ਰੇਹਣ ਕੁਲ ਦੇ ਸਿਰਮੌਰ£ (ਅੰਗਦ ਜੀ)! ਪ੍ਰਭੂ ਰੂਪ ਗੁਰੂ ਨਾਨਕ ਜੀ ਦੀ ਜੋ ਹੋਰ ਅੱਗੇ ਕਥਾ 
ਹੈ, ਸੁਣੋ। ਜਿਨ੍ਹਾਂ ਨੇ ਦੂਰ-ਦੂਰ ਤੱਕ ਸੰਸਾਰ ਵਿਚ ਸਿੱਖੀ ਦੀ ਨਦੀ? ਦਾ ਵਿਸਥਾਰ ਕੀਤਾ। ॥੨॥ 


ਸਿੱਖਾਂ ਦੇ ਮਨ ਮੱਛੀ ਵਾਂਗੂੰ (ਹੋ ਗਏ), ਉਹ (ਇਸ ਸਿੱਖੀ ਦੀ ਨਦੀ ਨਾਲੋਂ) ਵਿਛੜਨਾ” ਨਹੀਂ 
ਸੀ ਚਾਹੁੰਦੇ, ਚਾਹੇ ਉਨ੍ਹਾਂ ਦੇ ਪ੍ਰਾਣ ਜਾਂਦੇ ਰਹਿਣ। ਸਿੱਖ, ਸ਼ਬਦ ਦਾ ਅਭਿਆਸ ਕਰਨ ਲੱਗ ਪਏ 
ਅਤੇ ਸਤਿਨਾਮ ਦੇ ਸਿਮਰਨ ਦਾ ਫੈਲਾਉ ਕੀਤਾ । ॥੩॥ 


ਸਿੱਖੀ ਦੀ ਪ੍ਰੇਮ-ਭਾਵਨਾ ਵੇਖਣ ਹਿਤ ਬੇਦੀ ਕੁਲ ਦੇ ਨਿਸ਼ਾਨ (ਗੁਰੂ ਜੀ) ਚੱਲ ਪਏ ਸਨ। ਮੈਨੂੰ 
(ਬਾਲੇ ਨੂੰ) ਆਪਣੇ ਨਾਲ ਲੈ ਕੇ ਇਕ ਪਿੰਡ ਦੇ ਵਿੱਚ ਜਾ ਪਹੁੰਚੇ। ॥੪॥ 


ਉੱਥੇ ਇਕ ਤਰਖਾਣ ਸਿੱਖ ਰਹਿੰਦਾ ਸੀ, ਜਿਸ ਦਾ ਮੁਸ਼ਕਲ ਨਾਲ ਗੁਜ਼ਾਰਾ” ਚੱਲਦਾ ਸੀ। ਉਹ ਸਿੱਖ ਸੇਵਕਾਂ 
ਦੀ (ਬਹੁਤ) ਸੇਵਾ ਕਰਦਾ ਸੀ। ਜੋ ਕੁਝ ਵੀ ਘਰੇ ਹੁੰਦਾ, ਉਹ ਉਨ੍ਹਾਂ ਨੂੰ (ਭੋਜਨ) ਛਕਾਉਂਦਾ। ॥੫॥ 


ਜੇ ਸ਼ਾਮ ਨੂੰ (ਭੋਜਨ) ਪ੍ਰਾਪਤ ਹੁੰਦਾ ਤਾਂ ਸਵੇਰ” ਨੂੰ ਨਾ ਮਿਲਦਾ। ਉਸ ਨੂੰ (ਕਦੇ ਵੀ) ਰੱਜਵਾਂ 
ਭੋਜਨ ਨਾ ਪ੍ਰਾਪਤ ਹੁੰਦਾ। ਜੋ ਉਸ ਦੇ ਘਰੇ (ਅੰਨ ਪਾਣੀ ਛਕਾਉਣ ਲਈ) ਹੁੰਦਾ, ਸਿੱਖਾਂ ਨੂੰ 
ਖੁਆ ਦਿੰਦਾ। ਜੇਕਰ ਘਰੇ ਨਾ ਹੁੰਦਾ ਤਾਂ ਬਾਹਰ ਤੋਂ ਮੰਗ ਕੇ ਲੈ ਆਉਂਦਾ। ॥੬॥ 


ਦੋਹਰਾ 

ਉਹ ਸਿੱਖਾਂ ਨੂੰ (ਭੋਜਨ) ਖੁਆਉਣ ਵਾਸਤੇ” ਮੰਗਣ ਲਈ ਜਾਂਦਾ ਸੀ, ਆਪਣੇ ਵਾਸਤੇ ਕਦੇ ਵੀ 
ਮੰਗਣ ਨਹੀਂ ਸੀ ਜਾਂਦਾ।ਜਦੋਂ ਵੀ ਕੋਈ ਸਿੱਖ ਆ ਜਾਂਦਾ, ਉਹ ਉਸ ਵਾਸਤੇ ਕਿਵੇਂ ਨਾ ਕਿਵੇਂ 
ਭੋਜਨ ਤਿਆਰ ਕਰਵਾ ਦਿੰਦਾ। ॥੭॥ 


ਚੌਪਈ 
ਰੂ ਜੀ (ਜਦ) ਉਸ ਦੇ ਘਰ ਜੀ ਪੰਚ ਤਾਂ ਉਸ ਸਿੱਖ ਨੇ ਗੁਰੂ ਜੀ ਨੂੰ ਦੌੜ ਕੇ ਨਮਸਕਾਰ 
ਕੀਤੀ ਅਤੇ ਆਪਣੀ ਘਰਵਾਲੀ ਨੂੰ ਕਿਹਾ, ' “ਤੁਰੰਤ ਭੋਜਨ ਬਣਾਉਣ ਦੀ ਤਿਆਰੀ ਕਰੋ”॥੮॥ 


5।। 58000 0800 50101 ੬0੫ _ ੨7 _1੧0੧%1500)60੧ਗ00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕਹੇ ਤੀਯਾਂ “ਤੂੰ ਸਭ ਕਿਛੁ ਜਾਨਹਿ'` । ਭੋਜਨ ਹੋਂਵੈ ਜੇ ਅੰਨ ਆਨਹਿ”। 
ਇਉਂ ਸੁਨ ਕੈ ਗਮਨਯੋ ਪੁਰ ਮਾਂਹੀ । ਜਿਹ ਕੋ ਜਾਚਹਿ ਦੇਇ ਸੁ ਨਾਂਹੀ॥੯॥ 


ਦੋਹਰਾ 
ਸਿੱਖਨ ਮਿਸ” ਇਹ ਮਾਂਗ ਕੈ ਕਰਤ ਅਪਨ ਗੁਜ਼ਰਾਨ”। 
ਅਸ ਕਹਿ ਦਿਯੋ ਨ ਕਿਛੁ ਤਿਸੂ ਬੈਠਯੋ ਛੂਛਾ ਆਨ ॥੧੦॥ 


ਚੌਪਈ ਰ 
ਤਿਸ ਦਿਨ ਰਾਜੇ ਛਿੰਝ ਪਵਾਈ। ਇਸ ਕੇ ਚਿਤ ਚਿੰਤਾ ਅਤਿ ਆਈ। 
ਕਹੈ “ਕਹਾਂ ਤੇ ਅੰਨ ਖੁਵਾਰੋ'। ਧਿਕ ਮੁਹਿ, ਰਹੈ ਜਿ ਬਿਨਾ ਅਹਾਰੋ”॥੧੧॥ 


ਦੇਖਨ ਚਲੇ ਅਨੇਕ ਤਮਾਸ਼ਾ । ਬੂਝਤ ਭਯੋ ਸੁ ਨਰ ਇਕ ਪਾਸਾ। 
“ਕਹਾਂ ਜਾਹੁ?” ਤਿਨ ਦਿਨ ਬਤਾਈ । “ਭੂਪ ਵਹਿਰ ਹੈ ਛਿੰਝ ਪਵਾਈ॥ ੧੨॥ 


ਸਹਸ ਰੁਪੱਯੇ ਜੀਤਹਿ ਲੇਵਹਿ । ਹਾਰਹਿ ਅਰਧ ਤਾਂਹਿ ਤੇ ਦੇਵਹਿ”। 
ਸੁਨਕੈ ਹਰਖ ਚਲਯੋ ਤਿਹ ਥਾਈਂ । ਯੂਕਤਿ ਮੱਲ ਬਹੁ ਨਰ ਇਕ ਠਾਈਂ' ॥੧੩॥ 


ਭਯੋ ਮੱਲ ਕੇ ਸਨਮੁਖਿ ਜਬਹੀ । ਤਿਹਕੋ ਦੇਖ ਹਸੇ ਨਰ ਸਬਹੀ । 
“ਮੱਲ ਭੂਪ ਕੋ ਬਲੀ? ਬਡੇਰਾ। ਚੂਰਨ ਕੰਰੈ ਸਰਬ ਤਨ ਤੇਰਾ॥ ੧੪॥ 


ਉਰ ਮਹਿ ਧਰ ਕੈ ਗਰਬ ਕੁਰੰਗਾੰ । ਚਾਹਯੋ ਲਰੈ ਕੇਹਰੀ£ ਸੰਗਾ। 
ਤਿਸ ਬਿਧਿ ਤੈੱ' ਕਯਾ ਮਨ ਮਹਿਂ ਧਾਰੀ । ਚਹਿਤ ਮ੍ਰਿੱਤੁ ਕੋ ਮੱਲ ਅਗਾਰੀ?॥੧੫॥ 


ਦੋਹਰਾ 

ਬਰਜਯੋ” ਤਿਸਕੋ ਨਹਿ' ਰਹਯੋ ਕਹਯੋ “ਜਾਇ ਜੇ ਪ੍ਰਾਨ। 

ਇਸਤੇ ਸੁਭ ਨਹਿ' ਕਾਜ ਕੋ ਪਰ ਹਿਤ ਹੋਵਹਿ ਹਾਂਨ”॥੧੬॥ 

ਚੌਪਈ 

ਨਿਕਟ ਮੱਲ ਕੇ ਜਬ ਹੀ ਆਯੋ । ਅਵਿਲੋਕਯੋ ਅਸ ਬਚਨ ਅਲਾਯੋ । 

“ਤੂੰ ਕਿਉਂ ਮਉਤ ਚਹਿਤ ਬਿਨ ਆਈ?”। ਸੁਨਤ ਸਿੱਖ ਨੇ ਸਰਬ ਬਤਾਈ॥੧੭॥ 


5$। 53000 80 50001 3 ੪0308 ੧81੧0॥੧੪8ਇ॥0੫੧॥60118.60।। 


ਅਧਿਆਇ 44 ` ਕਰਤਾਰਪੁਰ ਵਿਖੇ ਸਿੱਖਾਂ ਨੂੰ ਉਪਦੇਸ਼ 


ਉਸ ਦੀ ਤੀਵੀਂ” ਨੇ ਕਿਹਾ, “ਤੈਨੂੰ ਸਾਰਾ ਤਾਂ ਪਤਾ ਹੈ, ਜੇਕਰ ਤੂੰ ਅੰਨ ਲਿਆਵੇ' ਤਾਂ ਹੀ ਭੋਜਨ 
ਤਿਆਰ ਹੋਵੇ। ” (ਘਰਵਾਲੀ ਦੀ ਗੱਲ) ਸੁਣ ਕੇ ਉਹ ਪਿੰਡ ਵਿਚ ਚਲਾ ਗਿਆ। ਉਹ ਜਿਸ 
ਕਿਸੇ ਤੋ ਵੀ ਮੰਗੇ, ਉਸ ਨੂੰ ਦੇਵੇ ਹੀ ਨਾ। ॥੯॥ 


ਦੋਹਰਾ 
(ਸਗੋਂ ਲੋਕ ਕਹਿਣ), “ਇਹ ਸਿੱਖਾਂ ਨੂੰ ਖੁਆਉਣ ਦੇ ਬਹਾਨੇ? ਮੰਗ ਕੇ ਆਪਣਾ ਗੁਜ਼ਾਰਾ ਕਰਦਾ 
ਹੈ।” ਉਸ ਨੂੰ ਲੋਕਾਂ ਨੇ ਇਹ ਕਹਿ ਕੇ ਕੁਝ ਨਾ ਦਿੱਤਾ ਤੇ ਉਹ ਖਾਲੀ ਘਰੇ ਆ ਬੈਠਾ ॥੧੦॥ 


ਚੌਪਈ 
ਉਸ ਦਿਨ ਰਾਜੇ ਨੇ ਛਿੰਝ ਪੁਆਈ ਸੀ। ਇਧਰ ਇਸ ਸਿੱਖ ਦੇ ਮਨ ਨੂੰ ਬਹੁਤ ਚਿੰਤਾ ਲੱਗੀ 
ਹੋਈ ਸੀ ਤੇ ਉਹ (ਮਨ ਵਿੱਚ) ਕਹਿਣ ਲੱਗਿਆ, “ਮੈ' ਕਿਥੋਂ ਲਿਆ ਕੇ ਭੋਜਨ ਛਕਾਵਾਂ? ਮੇਰੇ 
ਫਿੱਟੇ-ਲਾਹਨਤ ਹੋਵੇਗੀ, ਜੇ ਮੈਂ ਭੋਜਨ ਦੇਣ ਤੋਂ ਰਹਿ ਗਿਆ। ” ॥੧੧॥ 


ਬਹੁਤ ਲੋਕ ਤਮਾਸ਼ਾ ਦੇਖਣ ਲਈ ਜਾ ਰਹੇ ਸਨ। ਉਸ ਨੇ ਇਕ ਬੰਦੇ ਨੂੰ ਪੁੱਛਿਆ, “ਕਿੱਧਰ 
ਜਾ ਰਹੇ ਹੋ?” ਉਸ ਨੇ ਦੱਸਿਆ, “ਰਾਜੇ? ਨੇ ਬਾਹਰ ਛਿੰਝ ਪੁਵਾਈ ਹੈ। ॥੧੨॥ 


ਜੋ ਪਹਿਲਵਾਨ ਜਿੱਤੇਗਾ। ਉਸ ਨੂੰ ਸੌ ਰੁਪਏ ਮਿਲਣਗੇ ਤੇ ਜਿਹੜਾ ਹਾਰੇਗਾ ਉਸ ਨੂੰ ਅੱਧੇ 
(ਪੰਜਾਹ ਰੁਪਏ) ਮਿਲਣਗੇ। ” ਤਾਂ ਉਹ ਤਰਖਾਣ ਸਿੱਖ ਖੁਸ਼ ਹੋ ਕੇ ਉਥੇ ਚਲਾ ਗਿਆ, ਜਿਥੇ 
ਪਹਿਲਵਾਨ ਸਮੇਤ ਹੋਰ ਵੀ ਲੋਕ ਇਕੱਠੇ ਹੋਏ ਸਨ। ॥੧੩॥ 


ਜਦੋਂ ਉਹ ਪਹਿਲਵਾਨ ਦੇ ਸਾਹਮਣੇ ਹੋਇਆ ਤਾਂ ਉਸ ਨੂੰ ਤੱਕ ਕੇ ਸਾਰੇ ਲੋਕ ਹੱਸਣ ਲੱਗੇ ਤੇ ਕਹਿਣ ਲੱਗੇ, 
“ਰਾਜੇ ਦਾ ਪਹਿਲਵਾਨ ਬਹੁਤ ਬਲਵਾਨ” ਹੈ, ਤੇਰੇ ਸਾਰੇ ਸਰੀਰ ਦਾ ਚੂਰਾ ਕਰ ਦੇਵੇਗਾ। ॥੧੪॥ 


(ਵੇਖੋ ਇਕ) ਹਿਰਨ” ਮਨ ਵਿਚ ਹੰਕਾਰ ਧਾਰ ਕੇ ਸ਼ੇਰ5 ਨਾਲ ਲੜਨਾ ਚਾਹ ਰਿਹਾ ਹੈ, ਤੂੰ ਵੀ 
ਮਨ ਵਿਚ ਕੀ ਸੋਚ ਲਿਆ ਹੈ? ਕੀ ਤੂੰ ਪਹਿਲਵਾਨ ਤੋਂ ਆਪਣੀ ਮੌਤ ਚਾਹੁੰਦਾ ਹੈਂ?” ॥੧੫॥ 
ਦੋਹਰਾ 

ਉਸ ਨੂੰ ਰੋਕਿਆ” ਗਿਆ ਪਰ ਉਹ ਫਿਰ ਵੀ ਨਹੀਂ ਸੀ ਹਟਿਆ ਤੇ ਉਸ ਨੇ ਕਿਹਾ, “ਹੋਰ 
ਕਿਸੇ ਦੇ ਸਤਿਕਾਰ ਹਿਤ ਜੇ ਜਾਨ ਵੀਂ ਚਲੀ ਜਾਵੇਗੀ ਤਾਂ ਇਸ ਤੋਂ ਵਧੀਆ ਹੋਰ ਕੰਮ ਨਹੀਂ 
ਹੋਵੇਗਾ।” ॥੧੬॥ 

ਚੌਪਈ 


ਜਦੋਂ ਉਹ ਪਹਿਲਵਾਨ ਦੇ ਨਜ਼ਦੀਕ ਆਇਆ ਤਾਂ ਪਹਿਲਵਾਨ ਨੇ ਵੇਖ ਕੇ ਉਸ ਨੂੰ ਆਖਿਆ, 
“(ਓਏ) ਤੂੰ ਕਿਉ ਬਿਨ ਆਈ ਮੌਤ ਦੀ ਇੱਛਾ ਕਰ ਰਿਹਾਂ?” ਤਾਂ ਉਸ ਦੀ ਗੱਲ ਸੁਣ ਕੇ 
ਸਿੱਖ ਨੇ ਸਾਰੀ (ਅਸਲ) ਕਹਾਣੀ ਉਸ ਨੂੰ ਦੱਸ ਦਿੱਤੀ ॥੧੭॥ 


51 58000 48001 5॥10। 0 ੬03) 4; _18੧0੧1500%76001181.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਆਏ ਸੰਤ ਨਿਕੇਤ ਹਮਾਰੇ । ਨਹੀਂ ਅੰਨ ਜੋ ਦੇਉ ਅਹਾਰੇ। 
ਤਿਨਕੇ ਹਿਤ ਹੋ' ਲਰਨੈ' ਆਯੋ । ਮ੍ਰਿੱਤੁ ਹੋਇ ਤੇ ਸੁਖ ਅਧਿਕਾਯੋ”॥੧੮॥ 


“ਸਾਧ ਸਾਧ” ਸੁਨ ਕਾਨ, ਬਖਾਂਨਾ । “ਉੱਤਮ ਮਤ ਤੁਮ ਸੰਤ ਮਹਾਂਨਾ। 
ਪਰਸ੍ਹਾਰਥ ਹਿਤ ਪ੍ਰਾਨ ਨ ਪਾਰੇ । ਲਰਹੁ ਨਿਸੰਗ£ ਮੋਰ ਸੰਗਾਰੇ' ॥੧੯॥ 


ਦੋਹਰਾ 
ਭਿਰੇ? ਪਰਸਪਰ ਮਿਲ ਤਬੈ ਗਿਰਯੋ ਮੱਲ ਤਰ” ਤਾਂਹਿ। 
ਪਰਸ੍ਹਾਰਥ ਕੋ ਜਾਨ ਕੈ ਓਜ” ਲਗਾਯੋ ਨਾਂਹਿ॥੨੦॥ 


ਚੌਪਈ 


ਮੱਲ ਬਲੀ ਤਰ ਗਿਰਯੋ ਲਖਾਏ । ਨਰ ਸਬਹੀ ਉਰ ਮਹਿ ਬਿਸਮਾਏ। 
ਉੱਤਮ ਬਸਤ੍ਰ ਨ੍ਰਿਪਤਿ ਪਹਿਰਾਏ । ਗਿਨ ਕੈ ਸਹਿਸ£ ਅਨਾਮ ਦਿਵਾਏ ॥੨੧॥ 


ਭਯੋ ਮੱਲ ਕੇ ਹਿਰਦੇ ਗਜਾਨਾ । ਨਾਸਯੋ ਮੋਹ ਮਨੋਜ ਮਹਾਨਾ। 
ਲੈਕੇ ਸਿੱਖ ਸਦਨ ਮਹਿੰ ਆਯੋ । ਨਾਨਾ ਬਿਧਿਨ ਅਹਾਰ ਕਰਾਯੋ॥ ੨੨॥ 


ਉੱਤਮ ਥਲ ਬਿਠਾਇ ਗੁਰ ਪੂਰੇ । ਪੰਕਜ ਪਾਇ ਪਖਾਰੇ” ਰੂਰੇ । 
ਚ਼ਰਣਾਂਮਿਰਿਤ ਮੁਖ ਪਾਯੋ ਜਬਹੀ । ਭਈ ਤ੍ਰਿਲੋਕੀ£ ਕੀ ਸੁਧ ਤਬਹੀ॥ ੨੩॥ 


ਕ੍ਰਿਪਾਦ੍ਰਿਸ਼ਟਿ ਕਰ ਮੋਖ ਉਦਾਰਾ । ਤਿਹ ਕੋ ਸਗਰੋ ਬੰਸ ਉਧਾਰਾ । 
ਭਾਉ ਬਿਲੋਕੇ ਭੋਜਨ ਪਾਯੋ । ਜਿਸ ਪ੍ਰਭੁ ਕੋ ਜਸੁ ਦਸਦਿਸਨ ਛਾਯੋ॥ ੨੪॥ 


ਸੋ ਰਜਨੀ? ਬਸ ਕਰ ਤਿਹ ਧਾਮੂ । ਕੀਨ ਗਮਨ ਪਹੁੰਚੇ ਇਕ ਗ੍ਰਾਮੂ । 
ਤਿਸ ਮਹਿਂ' ਰਹੈ ਸਿੱਖ ਧਨਹੀਨਾ । ਆਇ' ਤਬੈ ਤਿਨ ਦਰਸ਼ਨ ਕੀਨਾ॥ ੨੫॥ 


5।। 53000 8001 50101 ਹ। €03%0? ੧3101500੫੧)601੧.60।। 


ਅਧਿਆਇ 44 ਕਰਤਾਰਪੁਰ ਵਿਖੇ ਸਿੱਖਾਂ ਨੂੰ ਉਪਦੇਸ਼ 


`_ “ਸਾਡੇ ਘਰ ਸੰਤ ਪੁਰਸ਼ ਆਏ ਹੋਏ ਹਨ, ਘਰ ਵਿਚ ਕੁਝ ਵੀ ਅੰਨ ਨਹੀਂ' ਹੈ ਜੋ ਉਨ੍ਹਾਂ ਨੂੰ ਖਾਣ 
ਨੂੰ ਦੇ ਦਿੰਦਾ। ਉਨ੍ਹਾਂ ਨੂੰ ਭੋਜਨ ਦੇਣ ਵਾਸਤੇ ਹੀ ਮੈ' ਤੇਰੇ ਨਾਲ ਘੁਲਣ' ਲਈ ਆਇਆ ਹਾਂ। 
ਮਰ ਗਿਆ ਤਾਂ ਬਹੁਤ ਸੁੱਖ ਹੀ ਮਿਲੇਗਾ। ॥੧੮॥ 


ਸ਼ਰੇਸ਼ਟ-ਬੁੱਧੀ ਵਾਲਾ ਮਹਾਨ ਸੰਤ ਹੈ, ਤੈਨੂੰ ਪਰਸਵਾਰਥ ਹਿਤ ਆਪਣੇ ਪ੍ਰਾਣ ਵੀ ਪਿਆਰੇ ਨਹੀਂ, 
ਤੂੰ ਹੁਣ ਮੇਰੇ ਨਾਲ ਬੇਝਿਜਕ£ ਹੋ ਕੇ ਕੁਸ਼ਤੀ ਲੜ। ” ॥੧੯॥ 

ਦੋਹਰਾ 

ਤੇ ਉਹ ਇਕ-ਦੂਜੇ ਨਾਲ ਭਿੜਨੈ ਪਏ ਸਨ। ਪਹਿਲਵਾਨ ਨੇ ਉਸ (ਸਿੱਖ) ਦੇ ਪਰਸਵਾਰਥ 
ਨੂੰ ਸਮਝ ਕੇ ਜ਼ੋਰ” ਨਹੀਂ ਸੀ ਲਗਾਇਆ ਤੇ ਖੁਦ ਥੱਲੇ” ਡਿੱਗ ਪਿਆ ਸੀ। ॥੨੦॥ 


ਚੌਪਈ 

ਤਾਕਤਵਰ ਮੱਲ ਨੂੰ ਹੇਠਾਂ ਡਿੱਗਿਆ ਦੇਖ ਕੇ, ਸਾਰੇ ਲੋਕੀਂ (ਤਮਾਸ਼ਾ ਵੇਖਣ ਵਾਲੇ) ਮਨ ਹੀ 
ਮਨ ਅਸਚਰਜ ਰਹਿ ਗਏ। ਰਾਜੇ ਨੇ ਬਹੁਤ ਵਧੀਆ ਬਸਤਰ ਸਿੱਖ ਨੂੰ ਪਹਿਨਾਏ ਅਤੇ ਗਿਣ 
ਕੇ ਇਕ ਸੌ (ਰੁਪਏ)$ ਦਾ ਇਨਾਮ ਦਿਵਾਇਆ। ॥੨੧॥ 


ਮੱਲ ਦੇ ਹਿਰਦੇ ਨੂੰ ਵੀ ਗਿਆਨ ਹੋ ਗਿਆ ਤੇ ਜੋ ਬਹੁਤ ਵੱਡਾ ਕਾਮ, ਮੋਹ ਉਸ ਦੇ ਮਨ ਵਿਚ 
ਸੀ, ਉਸ ਦੇ ਅੰਦਰੋ' ਸਾਰਾ ਦੂਰ ਹੋ ਗਿਆ ਸੀ । ਫਿਰ ਸਿੱਖ ਪੈਸੇ ਲੈ ਕੇ ਘਰੇ ਆ ਗਿਆ 
ਅਤੇ ਗੁਰੂ ਜੀ ਨੂੰ ਭਾਂਤ-ਭਾਂਤ ਦੇ ਭੋਜਨ ਕਰਵਾਏ। ॥੨੨॥ 


ਉਸ ਨੇ ਸੰਪੂਰਨ ਗੁਰੂ ਜੀ ਨੂੰ ਸਾਫ ਉੱਤਮ ਥਾਂ 'ਤੇ ਬਿਠਾਇਆ, ਉਨ੍ਹਾਂ ਦੇ ਚਰਨ-ਕਮਲ ਚੰਗੀ 
ਤਰਾਂ ਧੋ ਕੇ, ਜਦ ਚਰਨਾਮ੍ਰਿਤ ਲੈ ਕੇ ਆਪਣੇ ਮੂੰਹ ਵਿਚ ਪਾਇਆ ਤਾਂ ਉਸ ਨੂੰ ਤਿੰਨਾਂ-ਲੋਕਾਂ 
ਦੀ ਸੋਝੀ ਹੋ ਗਈ ਸੀ। ॥੨੩॥ 


ਮੁਕਤੀ ਦੇ ਦਾਤੇ ਗੁਰੂ ਜੀ ਨੇ ਉਸ ਉੱਪਰ ਕਿਰਪਾ-ਦ੍ਰਿਸ਼ਟੀ ਕਰਕੇ ਉਸ ਦੀ ਸਾਰੀ ਕੁਲ ਦਾ 
ਉਧਾਰ ਕਰ ਦਿੱਤਾ ਸੀ। ਗੁਰੂ ਜੀ ਨੇ ਬੜੇ ਪ੍ਰੇਮ ਨਾਲ ਭੋਜਨ ਛਕਿਆ ਸੀ, ਜਿਨ੍ਹਾਂ ਦੀ ਮਹਿਮਾ 
ਦਸਾਂ-ਦਿਸ਼ਾਵਾੈਂ ਵਿਚ ਛਾਈ ਹੋਈ ਸੀ। ॥੨੪॥ 


ਇਸ ਤਰਾਂ ਗੁਰੂ ਜੀ ਉਸ ਤਰਖਾਣ (ਸਿੱਖ)ਦੇ ਘਰ ਰਾਤਾ? ਕੱਟ ਕੇ ਉਥੋਂ ਚੱਲ ਪਏ ਅਤੇ ਅੱਗੇ 
ਇੱਕ ਪਿੰਡ ਵਿਚ ਜਾ ਪਹੁੰਚੇ। ਉਥੇ ਇਕ ਬਹੁਤ ਹੀ ਗਰੀਬੜਾ ਜਿਹਾ ਸਿੱਖ ਰਹਿੰਦਾ ਸੀ। ਉਹ 
ਉਸੀ ਵਕਤ ਹੀ ਗੁਰੂ ਜੀ ਕੋਲ ਆਇਆ ਤੇ ਦਰਸ਼ਨ ਕੀਤੇ। ॥੨੫॥ 


5। 58000 3800 5010 ਹ। ੬0) 41; 1੧801੧0੧1੨॥0੫੧)60111.0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਬੰਦਨ ਕਰਕੈ ਬਿਨੈ ਉਚਾਰੀ । “ਉਠ ਕਰ ਚਲੀਏ ਸਦਨ ਮਝਾਰੀ। 
ਚਰਨ ਪਰੇ ਤੇ ਪਾਵਨ ਹ੍ਹੈ ਹੈ । ਬਚਨ ਸੁਨੇ ਤੇ ਕਲੂਖ" ਕਟੈ ਹੈਂ” ॥੨੬॥ 


ਭਾਉ ਬਿਲੋਕ ਕਰਮ ਮਨ ਬਾਨੀ । ਗਮਨੇ ਤਿਹ ਨਿਕੇਤ ਗੁਨਖਾਨੀ। 
ਸਿਖ ਕੇ ਇਕ ਸੁਤ ਇਕ ਘਰ ਨਾਰੀ । ਗ੍ਰਸਯੋ ਹੁਤੋਂ ਦਾਰਿਦ? ਮਹਿ ਭਾਰੀ॥੨੭॥ 


ਏਕ ਸਮੇਂ ਭੋਜਨ ਕਰ ਆਵਹਿ । ਦੁਤਿਯ” ਕਾਲ ਯੁਤਿ ਭੂਖ ਬਿਤਾਵਹਿ। 
ਏਕ ਬਾਰ ਭੋਜਨ ਕਰ ਖ੍ਹਾਯੋ । ਦਿਵਸ ਦੂਸਰੇ ਹਾਥ ਨ ਆਯੋ॥੨੮॥ 


ਦੋਹਰਾ 
ਸੋਜ” ਅਲਪ ਸੀ ਘਰ ਹੁਤੀ ਬੇਚੀ ਜਾਇ ਬਜਾਰ । 
ਆਨ ਅੰਨ ਭੋਜਨ ਕਰਯੋ, ਬਹੁਰ ਨ ਕਛੂ ਅਹਾਰ॥ ੨੯॥ 


ਚੌਪਈ ਹ 
ਅਗਲੇ ਦਿਵਸ ਸੀਸ ਕੇ ਬਾਰਾ? । ਸੋ ਉਤਰਾਇ ਦਾਮ ਕਰ ਤਯਾਰਾ£'9 
ਬੇਚ ਸੁ ਅੰਨ ਆਨ ਦਿਯ ਨਾਰੀ । ਕਹਿ ਅਹਾਰ ਕਰ ਤੂਰਨ ਤਯਾਰੀ॥ ੩੦॥ 


ਜਲ ਸੂਚ ਆਨ ਲੀਪ£ ਕਰ ਥਾਈਂ । ਪੁਨ ਸਮਧਾ” ਲੇ ਅਗਨਿ ਜਰਾਈ। 
ਕਾਰਜ ਕਿਸ ਕੋ ਉਠ ਕਰ ਗਈ _। ਬਾਰਕਿਦ ਤਹਾਂ ਬਿਨਾਵਤ ਭਈ ॥ ੩੧॥ 


ਪੀਛੇ ਤੇ ਸੋ ਸਿਸ? ਗਿਰ ਪਰਾ । ਅਗਨ ਬਿਥੈ ਸਾਰੋ ਤਨ ਜਰਾ। 

ਆਨ ਅੰਗਨਾ ਪਿਖਯੋ ਕਸੂਤਾ । ਜਰ ਕੈ ਪਰਯੋ.ਮ੍ਰਿਤਕ ਹ੍ਰੈ ਪੂਤਾ ॥੩੨॥ 

ਤੂਸ਼ਨ ਰਹੀ ਰਿਦੈ ਅਸ ਜਾਨਾ । -ਸੁਨੈਂ ਨ ਸੰਤ ਬਾਤ ਇਹ ਕਾਨਾ। ੍ 
ਜਾਇਂ ਖੁਧਿਤਾਂ? ਸੋ ਬਿਨਾ ਅਹਾਰਾ । ਦੋਸ ਲਗਹਿ ਹਮਰੇ ਸਿਰ ਭਾਰਾ -॥੩੩॥ 


ਸੁਤ ਕੋ ਬਸਤ੍ਰ ਲਪੇਟ ਬਨਾਇ । ਘਰ ਅੰਦਰ ਆਈ ਪੌਢਾਇ। 
ਨਿਜ ਪਤਿਂ! ਪਾਸ ਨ ਬਾਤ ਬਖਾਨੀ । ਭੋਜਨ ਕੀਨੋ ਪਰਮ ਸਿਆਨੀ॥੩੪॥ 


5।। 53000 38000 50101 ਹ। €08#12 ੧3101500੫੧)6011.60।। 


ਅਧਿਆਇ 44 ਕਰਤਾਰਪੁਰ ਵਿਖੇ ਸਿੱਖਾਂ ਨੂੰ ਉਪਦੇਸ਼ 


ਉਸ ਨੇ ਨਮਸਕਾਰ ਕਰਕੇ ਬੇਨਤੀ ਕੀਤੀ, “(ਗੁਰੂ ਜੀ) ਮੇਰੇ ਘਰ ਚੱਲੋਂ, ਆਪ ਜੀ ਦੇ ਚਰਨ ਪੈਣ ਨਾਲ 
ਘਰ ਪਵਿੱਤਰ ਹੋ ਜਾਵੇਗਾ। ਆਪ ਜੀ ਦੇ ਬਚਨ ਸੁਣ ਕੇ ਸਭ ਪਾਪਾਂ ਕੱਟੇ ਜਾਂਦੇ ਹਨ।” ॥੨੬॥ 


ਉਸ ਦੀ ਕਰਨੀ ਤੇ ਮਨੋਂ ਕਹੇ ਹੋਏ ਬੋਲਾਂ ਵਿਚ ਪਿਆਰ-ਭਾਵਨਾ ਭਰੀ ਹੋਈ ਤੱਕ ਕੇ ਗੁਣਾਂ ਦੀ 
ਖਾਣ (ਗੁਰੂ ਜੀ) ਉਸ ਦੇ ਘਰ ਵੱਲ ਚੱਲ ਪਏ। ਸਿਖ ਦੇ ਘਰੇ, ਇਕ ਉਸ ਦੀ ਘਰਵਾਲੀ ਸੀ ਤੇ 
ਇੱਕ ਉਸ ਦਾ ਪੁੱਤਰ ਸੀ। ਉਹ ਸਿੱਖ ਗਰੀਬੀ£ ਵਿਚ ਬਹੁਤ ਗ੍ਰਸਿਆ ਹੋਇਆ ਸੀ ॥੨੭॥ 


ਉਹ ਇੱਕੋ ਵੇਲੇ ਰੋਟੀ ਖਾਂਦਾ ਤੇ ਦੂਸਰੇ? ਵਕਤ ਭੁੱਖਾ ਹੀ ਕੱਢ ਦਿੰਦਾ। ਉਸ ਨੇ ਗੁਰੂ ਜੀ ਨੂੰ ਇੱਕ ਵਾਰੀ 
ਤਾਂ ਭੋਜਨ ਛਕਾ ਦਿੱਤਾ ਪਰ ਜਦ ਦੂਸਰੇ ਦਿਨ ਉਸ ਦੇ ਹੱਥ ਵਿਚ ਕੁਝ ਨਾ ਆਇਆ ॥੨੮॥ 


ਦੋਹਰਾ 

ਉਸ ਦੇ ਘਰ ਵਿਚ ਥੋੜ੍ਹੀਆਂ ਜਿਹੀਆਂ ਜੋ ਵਸਤਾਂ" ਸਨ, ਉਹ ਉਸ ਨੇ ਬਜ਼ਾਰ ਵਿਚ ਜਾ ਕੇ 
ਵੇਚ ਦਿੱਤੀਆਂ ਤੇ ਅੰਨ (ਪਦਾਰਥ) ਲਿਆ ਕੇ ਭੋਜਨ ਤਿਆਰ ਕੀਤਾ । ਫਿਰ ਭੋਜਨ ਵਾਸਤੇ 
ਉਸ ਪਾਸ ਕੁਝ ਨਹੀਂ ਸੀ ਬਚਿਆ। ॥੨੯॥ 


ਚੌਪਈ 

ਅਗਲੇ ਦਿਨ ਉਸ ਨੇ ਆਪਣੇ ਸਿਰ ਦੇ ਵਾਲ? ਕਟਵਾ ਕੇ, ਉਨ੍ਹਾਂ ਨੂੰ ਵੱਟ ਕੇ ਉਸਦੀ ਰੱਸੀ 
ਤਿਆਰ ਕੀਤੀ। ਉਸਨੂੰ ਵੇਚ ਕੇ ਅੰਨ ਲਿਆ ਕੇ ਆਪਣੀ ਘਰ ਵਾਲੀ ਨੂੰ ਦੇ ਦਿੱਤਾ ਤੇ ਕਿਹਾ 
ਜਲਦੀ-ਜਲਦੀ ਭੋਜਨ ਦੀ ਤਿਆਰੀ ਕਰੋ ॥੩੦॥ 


ਸੁੱਚਾ ਜਲ ਲਿਆ ਕੇ ਥਾਂ ਨੂੰ ਲਿੱਪਿਆ£ ਗਿਆ, ਫਿਰ ਬਾਲਣ ਲੈ ਕੇ ਅੱਗ ਜਲਾਈ ਗਈ । 
ਉਹਦੀ ਇਸਤਰੀ ਕਿਸੇ ਕੰਮ ਵਾਸਤੇ ਉੱਠ ਕੇ (ਹੋਰ ਪਾਸੇ) ਗਈ ਤਾਂ ਉਹ ਆਪਣੇ ਬਾਲਕ 
ਨੂੰ ਉਥੇ ਬਿਠਾ ਗਈ। ॥੩੧॥ 


ਪਿੱਛੋਂ ਉਹ ਬੱਚਾ? ਅੱਗ ਵਿਚ ਡਿੱਗ ਪਿਆ ਤੇ ਉਸ ਦਾ ਸਾਰਾ ਸਰੀਰ ਜਲ ਗਿਆ। ਔਰਤ 
ਨੇ ਆ ਕੇ, ਜਦ ਵੇਖਿਆ ਕਿ ਉਸ ਦਾ ਪੁੱਤਰ ਜਲ ਕੇ ਮਰਿਆ ਪਿਆ ਸੀ। ॥੩੨॥ 


ਉਹ ਇਹ ਜਾਣ ਕੇ ਵੀ ਚੁੱਪ ਹੀ ਵੱਟ ਗਈ-ਕਿਤੇ ਸੰਤ ਉਸ ਦੀ ਗੱਲ ਨੂੰ ਸੁਣ ਨਾ ਲੈਣ, ਕਿਤੇ 
ਬਿਨਾਂ ਭੋਜਨ ਖਾਧੇ'£ ਹੀ ਜੇਕਰ (ਸੰਤ) ਚਲੇ ਗਏ ਤਾਂ ਸਾਡੇ ਸਿਰ ਉਪਰ ਬਹੁਤ ਵੱਡਾ ਪਾਪ ਲੱਗ 
ਜਾਵੇਗਾ-। ॥੩੩॥ 


ਤੇ ਉਹ ਪੁੱਤਰ ਨੂੰ ਬਿਸਤਰੇ ਵਾਂਗ ਲਪੇਟ ਕੇ, ਘਰ ਦੇ ਅੰਦਰ ਲੰਮਾ ਪਾ ਆਈ। ਉਸ ਨੇ 


ਆਪਣੇ ਪਤੀ”' ਨੂੰ (ਕੁਝ) ਨਾ ਦੱਸਿਆ ਤੇ ਉਸ ਬਹੁਤ ਸਿਆਣੀ ਔਰਤ ਨੇ ਫਿਰ ਭੋਜਨ 
ਤਿਆਰ ਕੀਤਾ। ॥੩੪॥ 


5।। 53000 38000 50101 । ੬0੫9 ਨ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸ੍ਰੀ ਨਾਨਕ ਕੋ ਬਹੁਰ ਬੁਲਾਇ । ਬੈਠਾਰੇ ਜੁ ਹੁਤੀ ਸੁਚਿ ਥਾਇ। 
ਜਬ ਹੀ ਧਰਾ ਅਹਾਰ ਅਗਾਰੀ । ਤਬਹੀ ਸ੍ਰੀ ਗੁਰ ਗਿਰਾ ਉਚਾਰੀ ॥ ੩੫॥ 


“ਸੁੰਦਰ ਬਾਰਿਕ ਹੁਤੋ ਤੁਮਾਰੋ । ਅਬ ਨਹਿੰ ਪਿਖਿਯਤਿ ਸਦਨ ਮਝਾਰੋ”। 


ਕਹੈ ਤੀਯ “ਸੋਯੋ ਘਰ ਮਾਂਹੀ । ਖ਼ਿਲਤ' ਅਲਸ£ ਭਾ ਜਾਗਤ ਨਾਹੀ” ॥੩੬॥ 


“ਸੁਨ ਸੁਮਤੇ” ਸ਼ਿਸ਼ੁ ਲੇਹੁ ਜਗਾਈ । ਆਨਹਿ' ਨਿਕਟ ਤ ਭੋਜਨ ਖਾਂਈ”। 
ਤਬ ਨਾਰੀ ਤੂਸ਼ਨਿ ਹੈ ਰਹੀ । ਤਿਹ ਪ੍ਰਤਿ ਬਹੁਰੋ ਸਤਗੁਰ ਕਹੀ॥੩੭॥ 


“ਬਾਰਕ ਨਾਮ ਕਹੋ ਕਯਾ ਰਾਖਾ?”। “ਲਾਲਾ ਅਹੈ”ਸਿੱਖ ਨੈ ਭਾਖਾ। 
ਸੁਨ ਕੈ ਸ੍ਰੀ ਪ੍ਰਭੁ ਤਿਸਹਿ ਹਕਾਰਾ" । “ਆਵਹੁ ਲਾਲਾ! ਕਰਹੁ ਅਹਾਰਾ॥੩੮॥ 
ਜੀਵਯੋ ਸਿਸੁ ਸੋ ਗੁਰੂ ਅਲਾਵਾ । ਪਗ ਸੋ ਚਲਤ ਸਮੀਪ ਸੁ ਆਵਾ। 


ਨਿਜ ਕਰ ਸੋ ਗੁਰ ਦੀਨ ਅਹਾਰਾ । ਖਾਤ ਮਾਤ ਭਾ ਹਰਖ ਅਪਾਰਾ॥ ੩੯॥ 


ਨਿਜਪਤਿ ਸੋ ਸੁਨਾਇ ਤਿਹ ਕਾਲਾ । ਹਿਰਦੇ ਸ਼ਰਧਾ ਬਧੀ ਬਿਸਾਲਾ। 
ਦੰਪਤਿ£ ਮਿਲ ਤਬ ਬੰਦਨ ਕੀਨੋ ।--ਮਹਾਂ ਪੁਰਖੁ ਪੂਰਨ-- ਮਨ ਚੀਨੋ ॥੪੦॥ 


ਅਗਲੇ ਦਿਵਸ ਅੰਨ ਘਰ ਨਾਹੀਂ । ਭੀ ਚਿੰਤਾ ਅਤਿਸੈ ਮਨ ਮਾਂਹੀ। 
ਸੋ ਸਿਸ ਬੇਚਨ ਚਲੇ ਬਜਾਰੇ । ਬੂਝਯੋ ਪ੍ਰਭੁ ਸੋ ਜਾਤ ਨਿਹਾਰੇ ॥੪੧॥ 


“ਕਹਾਂ ਚਲੇ ਬਾਰਿਕ ਸੰਗ ਲੀਨਾ? । ਕੋ ਕਾਰਜ ਹੈ ਏਸ ਅਧੀਨਾ?”। 
ਸਿੱਖ ਭਨਯੋ “ਤੁਮ ਅੰਤਰਜਾਮੀ । ਹਮ ਕੋ ਕੜਾ ਬੂਝਤ ਹੋ ਸ੍ਰਾਮੀ'॥੪੨॥ 


ਸੋ ਬਾਰਿਕ ਪ੍ਰਭੁ ਨਿਕਟਿ ਹਕਾਰਾ । ਬਾਹਿਂ ਪਕਰ ਕੈ ਬਚਨ ਉਚਾਰਾ। 
“ਮਾਤ ਪਿਤਾ ਲੇ ਅਬ ਤੁਝ ਜਾਂਹੀ । ਬੇਚਹਿੰਗੇ ਬਜਾਰ ਕੇ ਮਾਂਹੀ॥੪੩॥ 


ਨਿਜ ਖਾਵੰਦ£ ਕੀ ਸੇਵਾ ਕਰ ਹੈਂ । ਚੱਕੀ ਪੀਸੈ' ਪਾਨੀ ਭਰਹੈ'। 
ਬਿੰਜਨ” ਫੇਰਹਿਂ ਕਰ ਪਗ ਚਾਂਪੀਏ । ਆਇਸੁ ਮੋਰਹਿਂ ਨਹੀਂ ਕਦਾਪੀ'॥੪੪॥ 


5॥ 58000 2800( 5000। 2] 1031” ੧3॥10੧15॥0੫੧॥6%0181.60।। 


ਅਧਿਆਇ 44 ਕਰਤਾਰਪੁਰ ਵਿਖੇ ਸਿੱਖਾਂ ਨੂੰ ਉਪਦੇਸ਼ 


ਫਿਰ ਗੁਰੂ ਨਾਨਕ ਜੀ ਨੂੰ ਬੁਲਾ ਕੇ ਪਵਿੱਤਰ ਜਗਾ `ਤੇ ਬਿਠਾ ਦਿੱਤਾ। ਜਦੋਂ ਉਨ੍ਹਾਂ ਅੱਗੇ ਭੋਜਨ 
ਰੱਖਿਆ ਤਾਂ ਸ੍ਰੀ ਗੁਰੂ ਜੀ ਨੇ ਉਸ ਨੂੰ ਪੁੱਛਿਆ। ॥੩੫॥ 


“ਤੁਹਾਡਾ ਜੋ ਸੁੰਦਰ ਬਾਲਕ ਹੈ, ਇਸ ਵਕਤ ਘਰ ਵਿਚ ਨਹੀਂ ਦਿਸ ਰਿਹਾ। ” ਤਾਂ ਔਰਤ ਨੇ 
ਕਿਹਾ, “ਉਹ ਖੇਡਦਾ' ਹੋਇਆ ਸੁਸਤਾ? ਕੇ ਘਰ ਵਿਚ ਸੌ ਗਿਆ ਹੈ, ਹੁਣ ਜਾਗਦਾ ਨਹੀਂ 
ਹੈ।? ॥੩੬॥ 


(ਗੁਰੂ ਜੀ ਫਿਰ ਆਖਿਆ), “ਹੇ ਸ੍ਰੇਸ਼ਟ-ਬੁੱਧੀਂ? ਵਾਲੀ ਸੁਣੋ ! (ਆਪਣੇ) ਬੱਚੇ ਨੂੰ ਜਗ੍ਹਾ ਲਵੇ। 
ਉਹ ਸਾਡੇ ਪਾਸ ਆਵੇਗਾ ਤਾਂ ਹੀ ਭੋਜਨ ਛਕਾਂਗੇ।” (ਸੁਣ ਕੇ) ਔਰਤ ਚੁੱਪ ਕਰਕੇ ਖੜ੍ਹੀ 
ਰਹੀ। ਗੁਰੂ ਜੀ ਨੇ ਉਸ ਨੂੰ ਫਿਰ ਕਿਹਾ ॥੩੭॥ 


“ਬੱਚੇ ਦਾ ਤੁਸੀਂ' ਨਾਂ ਕੀ ਰੱਖਿਆ ਹੈ?” ਤਾਂ ਸਿੱਖ ਨੇ ਕਿਹਾ, “ਲਾਲਾ ਹੈ (ਨਾਮ)। ” ਗੁਰੂ ਜੀ 
ਨੇ (ਬੱਚੇ ਦਾ ਨਾਮ) ਸੁਣ ਕੇ ਪੁਕਾਰਿਆਓ, “ਆਉ ਲਾਲਾ! ਖਾਣਾ ਖਾਓ। ” ॥੩੮॥ 


(ਜਦੋਂ) ਗੁਰੂ ਜੀ ਨੇ ਬੁਲਾਇਆ ਤਾਂ ਉਹ ਬੱਚਾ ਜਿਉਂ ਪਿਆ ਤੇ ਪੈਰਾਂ ਨਾਲ ਤੁਰ ਕੇ ਕੋਲ ਆ 
ਗਿਆ। ਗੁਰੂ ਜੀ ਨੇ ਆਪਣੇ ਹੱਥ ਨਾਲ ਉਸ ਬੱਚੇ ਨੂੰ ਖਾਣਾ ਦਿੱਤਾ। ਉਸ ਨੂੰ ਖਾਣਾ ਖਾਂਦੇ ਹੋਏ 
ਨੂੰ ਦੇਖ ਕੇ ਉਸ ਦੀ ਮਾਂ ਬਹੁਤ ਖੁਸ਼ ਹੋਈ। ॥੩੯॥ 


ਉਸ ਨੇ ਆਪਣੇ ਪਤੀ ਨੂੰ ਉਸੇ ਵਕਤ ਹੀ (ਬੱਚੇ ਦੇ ਜਿਉਂਦੇ ਹੋਣ ਦੀ ਗੱਲ) ਦੱਸੀ, ਉਨ੍ਹਾਂ ਦੇ ਮਨ 
ਵਿਚ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਪੈਦਾ ਹੋ ਗਈ ਸੀ। ਦੋਹਾਂ-ਜੀਆਂ” ਨੇ ਮਿਲ ਕੇ ਗੁਰੂ ਜੀ 
ਨੂੰ ਨਮਸਕਾਰ ਕੀਤੀ। -ਸੰਪੂਰਨ ਮਹਾਂਪੁਰਖ ਹਨ- ਉਨ੍ਹਾਂ ਨੇ ਮਨ ਵਿਚ ਜਾਣ ਲਿਆ। ॥੪੦॥ 


ਅਗਲੇ ਦਿਨ ਫੇਰ ਅੰਨ ਘਰ ਵਿਚ ਨਹੀਂ ਸੀ, ਮਨ ਵਿਚ ਫਿਰ ਅਤਿਅੰਤ ਚਿੰਤਾ ਪੈਦਾ ਹੋ 
ਗਈ। ਉਹ ਬੱਚੇ ਨੂੰ ਬਾਜ਼ਾਰ ਵਿਚ ਵੇਚਣ ਲਈ ਚੱਲ ਪਏ। ਗੁਰੂ ਜੀ ਨੇ ਉਨ੍ਹਾਂ ਨੂੰ ਜਾਂਦੇ ਹੋਏ 
ਦੇਖ ਕੇ ਪੁੱਛਿਆ। ॥੪੧॥ 


“ਬੱਚੇ ਨੂੰ ਨਾਲ ਲੈ ਕੇ ਕਿਥੇ ਜਾ ਰਹੇ ਹੋ? ਇਸ ਤਾਈਂ ਤੁਹਾਨੂੰ ਕੀ ਕੰਮ ਪੈ ਗਿਆ?” ਤਾਂ ਸਿੱਖ 


ਨੇ ਕਿਹਾ, “ਹੇ ਮਾਲਕ! ਤੁਸੀਂ ਅੰਤਰਜਾਮੀ ਹੋ, ਅਸਾਂ ਤੋਂ ਕਿਉਂ ਪੁੱਛ ਰਹੇ ਹੋ?” ॥੪੨॥ 


ਪ੍ਭੂ (ਗੁਰੂ ਜੀ) ਨੇ ਉਸ ਬੱਚੇ ਨੂੰ ਕੋਲ ਬੁਲਾ ਕੇ ਉਸ ਦੀ ਬਾਂਹ ਪਕੜ ਕੇ ਆਖਿਆ, “ਤੇਰੇ 
ਮਾਤਾ-ਪਿਤਾ ਹੁਣ ਤੈਨੂੰ ਲੈ ਜਾਣਗੇ ਤੇ (ਤੈਨੂੰ) ਬਜ਼ਾਰ ਵਿਚ ਵੇਚ ਦੇਣਗੇ। ॥੪੩॥ 


ਉਥੇ ਤੈਨੂੰ ਆਪਣੇ ਮਾਲਕ ਦੀ ਸੇਵਾ ਕਰਨੀ ਪਵੇਗੀ। ਚੱਕੀ ਪੀਸੇਂਗਾ, ਪਾਣੀ ਭਰੇਂਗਾ, ਪੱਖਾ? 
ਝੱਲੇਂਗਾ, ਉਸ ਦੇ ਪੈਰ ਘੁੱਟੇਂਗਾਏਂ। ਕਦੇ ਵੀ ਉਸ ਦਾ ਹੁਕਮ ਨਹੀਂ ਮੋੜ ਸਕੇਂਗਾ। ” ॥੪੪॥ 


415 


5।। 53000 38000 50101 ਹ। ੬099 ੧3101500੫੧)6011.601। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਹਾਥ ਬੰਦ ਸਿਸ ਗਿਰਾ ਉਚਾਰੀ “ਰਹੋ ਖਸਮ ਆਇਸੁ ਅਨੁਸਾਰੀ”। 
ਤਿਹ ਛਿਨ ਸੁਨ ਕੈ ਕ੍ਰਿਪਾ ਨਿਧਾਨਾਂ । ਸ੍ਰੀ ਮੁਖ ਤੇ ਇਕ ਸਬਦ ਬਖਾਨਾ॥ ੪੫॥ 


ਨਲ ਖੇਰਨੰਦ? ਲਾਲਾ ਗੱਲਾ 2” ਰਾ ਨਾਂ ਸਭਾਨਾ£ 
ਉਰ ਕੰ ਭਰਨ? ਹਾਟ ਕਾਨਾ ਨੋਤ ਲਾਇਆ /ਤੜ ਲਾਗਾ $# 
ਤੇਰੇਂ ਲਾਲੇ/ਕਨਆ ਝੜਰਾਈ/ ਸ਼ਹਠੜ ਕਾ ਹਕ ਨ ਕਰਣਾ ਜਾਣ/੧# ਰਹਾਓ॥ 
ਨਾ ਲਾਲ? /੪ਉਂ ਲਾਲਾ ਆਰਾ ਹਂ ਲਾਲੇ ਕਾ ਲਾਇਆਨ 
ਲਾਲ ਨਾਦ ਲਾਲਾ ਨਾਝੈ ਭਗਤ ਕਰਉ ਤੇਲੀ ਰੱਇਆ£-੨੭ 
੫7#%7ਹ ਤੇ ਘਾਣ? ਆਣ)? ਆਰਾ ੪7ਹ ਤੇ ੫ਲਣ ਜਾਏ # 
ਮਥਾ ਫੋਰ ਪੈਰ ਮਲੱਫਾ ਜਤ ਰਹਾ ਤੇਰਾ ਨਾਂ/#=# 
ਰਣ ਹਰਨ? ਨਾਨਕੁ ਲਾਲਾ ਛਥ/ਨ/ਹ ਤੁਠਹ _ਛਡਿਆਣ?4 
ਅਹਇ ਜਗਹ ਟਇਆਪ/ਤੇ ਟਾਤਾ ਤਹਾ ਸਣ ਕਤ ਨ ਪਾਲੀ 789੬)" 
(ਨ. ਗੰ: ਸਾਹਿਲ, ਪੰਨਾਂ ੬੯੧) 


ਚੌਪਈ 
ਅਸ ਕਹਿ ਕ੍ਰਿਪਾ ਦਿਸ਼ਟਿ ਪ੍ਰਭੁ ਦੇਖੀ । ਭਵ ਅਪਦਾ ਸਬ ਹਰੀ? ਬਿਸੇਖੀ । 
ਅਪਨੇ ਅੰਗ ਸੰਗ ਤਿਹ ਲਾਇ । ਨਉ ਨਿਧਿ ਦਈ ਸਦਨ ਮਹਿ ਪਾਇ ॥੪੬॥ 


ਚਤਰ” ਪਦਾਰਥ ਛਿਨ ਮਹਿ ਦੀਨੇ । ਜੀਵਨ ਮੁਕਤਿ ਸੁ ਤੀਨੋ ਕੀਨੇ। 
ਇਸ ਪ੍ਰਕਾਰ ਕਰ ਤਿਨਹਿ' ਨਿਹਾਲਾ । ਬਹੁਰੋ ਗਮਨੇ ਪ੍ਰਭੂ ਕ੍ਰਿਪਾਲਾ॥੪੭॥ 


ਅਪਰ ਗ੍ਰਾਮ ਮਹਿ ਬੈਠੇ ਜਾਈ । ਹੁਤੋ ਸਿੱਖ ਇਕ ਤਹਾਂ ਬਸਾਈ। 
ਜਾਇ ਜੁ ਸੰਤ ਤਾਹਿ ਘਰਿ ਕੋਈ । ਹਿਤ ਧਰ ਸੇਵਾ ਕਰ ਹੈ ਸੋਈ ॥੪੮॥ 


ਪੁਨ ਸੋ ਕਰ ਹੈ ਪ੍ਰਸ਼ਨ ਬਨਾਈ । “ਸਾਧ ਮਿਲੇ ਫਲ ਦੇਹੁ ਬਤਾਈ”। 
ਤਿਸ ਕੀ ਮਨਸ਼ਾ? ਪੂਰਨ ਕਾਜਾ । ਗਮਨੇ ਸਦਨ ਗਰੀਬ ਨਿਵਾਜਾ॥੪੯॥ 


5।। 53000 8001 50101 ਗ 609) ੧3101500੫੧)6011.60।। 


ਅਧਿਆਇ 44 ਕਰਤਾਰਪੁਰ ਵਿਖੇ ਸਿੱਖਾਂ ਨੂੰ ਉਪਦੇਸ਼ 


ਤਾਂ ਬੱਚੇ ਨੇ ਹੱਥ ਜੋੜ ਕੇ ਕਿਹਾ, “(ਹਾਂ ਜੀ) ਮੈਂ ਆਪਣੇ ਮਾਲਕ ਦੀ ਆਗਿਆ ਅਨੁਸਾਰ 
ਹੀ ਰਹਾਂਗਾ। ” ਤਾਂ ਗੁਰੂ ਜੀ ਨੇ ਉਸੇ ਪਲ ਹੀ ਬੱਚੇ ਦੇ ਇਹ ਬੋਲ ਸੁਣ ਕੇ ਇਸ ਸ਼ਬਦ ਦਾ 
ਉਚਾਰਨ ਕੀਤਾ ਸੀ। ॥੪੫॥ 


ਹੇ ਸੁਆਮੀ! ਮੈ” ਤੇਰਾ ਲਾਲਾ ਗੋਲਾ ਭਾਵ ਮੁੱਲ ਲਿਆ ਹੋਇਆ ਸੇਵਕ ਤੇ ਗੁਲਾਮ ਹਾਂ ਅਤੇ ਮੇਰਾ 
ਨਾਮ ਕਰਮਾਂ ਵਾਲਾ ਹੈ। ਤੇਰੀ ਬਾਣੀ ਦੇ ਵਟਾਂਦਰੇ ਵਿਚ ਹੇ ਸੁਆਮੀ, ਮੈ ਆਪਣੇ-ਆਪ ਨੂੰ ਤੇਰੀ 
ਹੱਟੀ ਉੱਤੇ ਵੇਚ ਛੱਡਿਆ ਹੈ ਅਤੇ ਜਿਥੇ ਕਿਤੇ ਤੂੰ ਮੈਨੂੰ ਜੋੜਿਆ ਹੈ, ਉਥੇ ਹੀ ਮੈ ਜੁੜਿਆ ਹਾਂ। ਤੇਰਾ 
ਚਾਕਰ ਹੇ ਸੁਆਮੀ ਤੇਰੇ ਨਾਲ ਕੀ ਚਲਾਕੀ ਖੇਡ ਸਕਦਾ ਹੈ? ਮੈ” ਤੇਰੇ ਫ਼ਰਮਾਨ ਦੀ ਪਾਲਣਾ ਨਹੀ' 
ਕਰ ਸਕਦਾ। ਹੇ ਮੇਰੇ ਮਾਲਕ ! ਠਹਿਰਾਉ॥ ਮੇਰੀ ਮਾਂ ਤੇਰੀ ਗੋਲੀ ਹੈ, ਮੇਰਾ ਪਿਤਾ ਤੇਰਾ ਗੋਲਾ ਹੈ, 
ਹੇ ਪ੍ਰਭੂ। ਮੈ" ਤੇਰੇ ਗੋਲਿਆਂ ਦਾ ਬਾਲ ਹਾਂ। ਮੇਰੀ ਗੋਲੀ ਮਾਂ ਨੱਚਦੀ ਹੈ, ਮੇਰਾ ਗੋਲਾ ਪਿਤਾ ਗਾਉੱ'ਦਾ 
ਹੈ। ਤੇ ਮੈ' ਤੇਰੀ ਪ੍ਰੇਮਮਈ ਸੇਵ ਕਮਾਉਂਦਾ ਹਾਂ। ਹੇ ਪਾਤਸ਼ਾਹ! ਜੇਕਰ ਤੂੰ ਪੀਵੇ' ਤਾਂ ਮੈ” ਤੇਰੇ ਲਈ 
ਜਲ ਲਿਆਵਾਂ। ਹੇ ਸੁਆਮੀ ! ਜੇਕਰ ਤੂੰ ਖਾਵੇ' ਤਾਂ ਮੈ' ਤੇਰੇ ਲਈ ਦਾਣੇ ਪੀਹਣ ਜਾਵਾਂ। ਮੈ' ਤੈਨੂੰ ਪੱਖੀ 
ਝੱਲਦਾ ਹਾਂ। ਤੇਰੇ ਚਰਨ ਧੋ'ਢਾ ਹਾਂ। ਤੇਰੇ ਨਾਮ ਦਾ ਉਚਾਰਨ ਕਰੀ ਜਾਂਦਾ ਹਾਂ। ਨਮਕ ਹਰਾਮ ਹੈ 
ਤੇਰਾ ਗੋਲਾ, ਹੇ ਸੁਆਮੀ! ਜੇਕਰ ਤੂੰ ਉਸ ਨੂੰ ਮਾਫ ਕਰ ਦੇਵੇ', ਇਸ ਵਿਚ ਤੇਰੀ ਪਰਭਤਾ ਹੈ। ਐਨ 
ਅਰੰਭ ਅਤੇ ਯੁੱਗਾਂ ਦੇ ਸ਼ੁਰੂ ਤੋ' ਤੂੰ ਮਿਹਰਬਾਨ ਅਤੇ ਦਾਤਾਰ ਸੁਆਮੀ ਹੈ'। ਤੇਰੇ ਬਗੈਰ ਮੁਕਤੀ ਪ੍ਰਾਪਤ 
ਨਹੀ' ਹੋ ਸਕਦੀ ॥੪॥੬॥ 

(ਗੁ. ਗੂੰ. ਸਾਹਿਬ, ਪੰਨਾ 990-991) 
ਚੌਪਈ 
ਇਸ ਤਰਾਂ ਸ਼ਬਦ ਦਾ ਉਚਾਰਨ ਕਰਕੇ ਪ੍ਰਭੂ ਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ 
ਤੱਕਿਆ ਸੀ । ਉਸ ਦੇ ਸੰਸਾਰ ਦੇ ਸਾਰੇ ਸੰਕਟ' ਨਾਸ਼ ਕਰ ਦਿੱਤੇ ਅਤੇ ਉਸ ਨੂੰ ਆਪਣੇ 
ਅੰਗ-ਸੰਗ ਲਗਾ ਕੇ (ਸਾਰੇ) ਘਰ ਵਿਚ ਨਉਂ-ਨਿਧਾਂ ਦੀ ਬਖਸ਼ਸ਼ ਕੀਤੀ। ॥੪੬॥ 


ਪਲਾਂ ਵਿਚ ਹੀ ਚੌਹਾਂ” ਪਦਾਰਥਾਂ ਦੀ ਬਖਸ਼ਿਸ਼ ਕਰ ਦਿੱਤੀ। ਉਨ੍ਹਾਂ ਨੂੰ ਜੰਮਣ-ਮਰਨ ਦੇ ਚੱਕਰ 
ਤੋਂ ਮੁਕਤ ਕਰ ਦਿੱਤਾ। ਇਸ ਤਰਾਂ ਉਨ੍ਹਾਂ ਦਾ ਕਲਿਆਣ ਕਰਕੇ ਫਿਰ ਕਿਰਪਾ-ਨਿਧਾਨ (ਗੁਰੂ 
ਜੀ) ਉਥੋਂ ਚੱਲ ਪਏ। ॥੪੭॥ 


ਗੁਰੂ ਜੀ ਇਕ ਹੋਰ ਪਿੰਡ ਵਿਚ ਜਾ ਬੈਠੇ ਸਨ। ਜਿਥੇ ਇਕ ਸਿੱਖ ਰਹਿੰਦਾ ਸੀ। ਕੋਈ ਸੰਤ 
(ਮਹਾਂਪੁਰਸ਼) ਉਸ ਦੇ ਘਰ ਜਾਂਦਾ ਤਾਂ ਉਹ ਬਹੁਤ ਸਤਿਕਾਰ ਸਹਿਤ ਸ਼ਰਧਾ ਨਾਲ ਉਸ ਦੀ 
ਸੇਵਾ ਕਰਦਾ। ॥੪੮॥ 


ਉਹ (ਹਰ ਇੱਕ ਨੂੰ) ਸਵਾਲ ਕਰਦਾ, “ਸਾਧ ਦੇ ਦਰਸ਼ਨ ਕਰਨ ਨਾਲ ਜੋ ਫਲ ਪ੍ਰਾਪਤ ਹੁੰਦਾ ਹੈ, 


ਇਸ ਬਾਬਤ ਦੱਸੇ!” ਉਸ ਦੀ ਇਹ ਇੱਛਾ” ਪੂਰੀ ਕਰਨ ਲਈ ਗਰੀਬ-ਨਿਵਾਜ ਗੁਰੂ ਜੀ 
ਉਸ ਦੇ ਘਰ ਜਾ ਪਹੁੰਚੇ। ॥੪੯॥ 


5।। 53000 8000 50101 ਹ। ੬0) 4” _ ੧800੧1ਇ॥00੫੧601੧8॥.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਾਦਰਾਂ ਬੰਦੇ ਪਦ ਅਰਬਿੰਦਾ । ਬੈਠਾਰੇ ਕਰ ਰਿਦੇ ਅਨੰਦਾ। 
ਅਧਿਕ ਭਾਉ ਸੋਂ ਸੇਵਾ ਕੀਨੀ । ਪ੍ਰੇਮ ਭਗਤਿ ਮਹਿਂ ਮਤਿ ਜਿਹ ਭੀਨੀ£॥੫੦॥ 


ਪੁਨਿ ਬੂਝਨ? ਲਾਗਯੋ ਤਿਸੁ ਭਾਇ । “ਸਾਧ ਮਿਲੇ ਫਲ ਦੇਹੁ ਬਤਾਇ”? । 
ਬਹੁਤਨ ਸੰਗ ਪ੍ਰਸ਼ਨ ਮੈ ਕੀਨੋ । ਮੋਕੋ ਕਿਨਹੁ' ਨ ਉੱਤਰ ਦੀਨੋ ॥੫੧॥ 


ਦੋਹਰਾ 
ਕਹੈ' ਬਨਾਇ ਅਨੇਕ ਬਿਧਿ ਮੇਰੀ ਨਿਸ਼ਾ" ਨ ਹੋਇ। 
ਪੂਰਨ ਸਤਿਗੁਰ ਆਪ ਹੋ ਉੱਤਰ ਦੀਜੈ ਸੋਇ” ॥੫੨॥ 


ਚੌਪਈ 
ਕਰੁਨਾ ਨਿਧਿ ਇਉ ਬਚਨਿ ਉਚਾਰਾ । “ਜਾਵਹੁ ਬਡੀ ਉਜਾਰ” ਮਝਾਰਾ। 
ਤਹਾਂ ਤਰੋਵਰ ਏਕ ਸੁਹਾਇ । ਵਾਹਿਗੁਰੂ ਕਹਿ ਬੈਠਹੁ ਜਾਇ॥੫੩॥ 


ਤਿਹਿ ਤੇ ਨਿਸ਼ਾ ਹੋਇ ਹੈ ਤੇਰੀ” । ਸੁਨ ਕੈ ਗਯੋ ਉਜਾਰ ਸੁ ਹੇਰੀ । 
ਪਾਯੋ ਬਿਰਖ ਬਤਾਯੋ ਜਹਿਂਵਾ । “ਵਾਹਿਗੁਰੂ"ਕਹਿ ਬੈਠਯੋ ਤਹਿੰਵਾ ॥੫੪॥ 


ਤਰੁ ਪਰ ਦੇਖੇ ਬਾਇਸ$ ਦੋਊ । ਦਰਸ਼ਨ ਕਰ ਇਸ ਭੇ ਬਕ” ਸੋਊ। 
ਕਿਤਕ ਬੇਰ ਬੈਠਯੋ ਹਟਿ ਆਯੋ । ਸ੍ਰੀ ਗੁਰ ਸੋਂ ਅਸ ਬੈਨ ਅਲਾਯੋ ॥੫੫॥ 


“ਜਹਿਂ ਤੁਮ ਭੇਜਯੋ ਤਹਾਂ ਸਿਧਾਯੋ । ਕੋਇ ਨ ਮਿਲਯੋ ਨ ਉੱਤਰ ਪਾਯੋ”। 
ਪ੍ਰਭੂ ਭਾਖਯੋ “ਪਰਭਾਤ£ ਬਹੋਰੀ । ਉੱਤਰ ਲੇਹੁ ਜਾਇ ਤਿਸ ਨੌਰੀ” ॥੫੬॥ 


ਆਇਸ ਪਾਇ ਗਯੋ ਤਿਹ ਕਾਲਾ । ਬਕ ਦਰਸ਼ਨ ਕਰ ਭਏ ਮਰਾਲਾ? । 
ਦੇਖ ਤਹਾਂ ਹਟ ਕਰ ਪੁਨਿ ਆਵਾ । ਬੈਠ ਸਮੀਪ ਬ੍ਰਿਤੰਤ ਸੁਨਾਵਾ॥ ੫੭॥ 


“ਪੂਰਬਾਂ! ਦਿਨ ਬਾਇਸ ਬਕ ਹੋਏ। ਆਜ ਮਰਾਲ ਪਿਖੇ ਮੈ' ਦੋਏ। 
ਕਿਨ ਉੱਤਰ ਦੇ ਨਿਸ਼ਾ ਨ ਕੀਨੀ।ਸੰਸੇ ਮਹਿਂ ਮਮ ਮਤਿ ਰਹਿ ਭੀਨੀ”' ॥੫੮॥ 


8 


5।। 53000 38000 50101 ਹ। ੬099 ਰੇ ੧3101500੫੧)6011.60।। 


ਅਧਿਆਇ 44 ਕਰਤਾਰਪੁਰ ਵਿਖੇ ਸਿੱਖਾਂ ਨੂੰ ਉਪਦੇਸ਼ 


ਉਸ ਨੇ ਬੜੇ ਆਦਰ-ਸਤਿਕਾਰ' ਨਾਲ ਗੁਰੂ ਜੀ ਦੇ ਚਰਨ-ਕਮਲਾਂ ਵਿਚ ਨਮਸਕਾਰ ਕੀਤੀ। 
ਗੁਰੂ ਜੀ ਨੂੰ (ਘਰ ਵਿੱਚ) ਨਿਵਾਸ ਕਰਵਾ ਕੇ ਪ੍ਰਸੰਨਤਾ ਹੋਈ। ਉਸ ਨੇ ਬਹੁਤ ਹੀ ਪ੍ਰੇਮ ਨਾਲ 
ਗੁਰੂ ਜੀ ਦੀ ਸੇਵਾ ਕੀਤੀ, ਜਿਸ ਦੀ ਸੁਰਤੀ ਪ੍ਰੇਮਾ ਭਗਤੀ ਵਿਚ ਭਿੱਜੀ£ ਹੋਈ ਸੀ। ॥੫੦॥ 


ਫਿਰ ਉਹ ਉਸੇ ਤਰਾਂ ਹੀ (ਗੁਰੂ ਜੀ ਨੂੰ) ਪੁੱਛਣ” ਲੱਗਿਆ, “ਸਾਧ-ਮਿਲਾਪ ਦਾ ਕੀ ਫਲ ਹੁੰਦਾ 
ਹੈ? ਇਸ ਬਾਬਤ ਚਾਨਣਾ ਪਾਵੇ । ਮੈਂ ਬਹੁਤ ਲੋਕਾਂ ਨਾਲ ਇਹ ਪ੍ਰਸ਼ਨ ਕੀਤਾ ਹੈ, ਮੈਨੂੰ ਇਸ 
ਦਾ ਕਿਸੇ ਨੇ ਵੀ ਉਤਰ ਨਹੀਂ ਦਿੱਤਾ। ” ॥੫੧॥ 


ਦੋਹਰਾ 
ਬਹੁਤ ਲੋਕੀ' ਮੈਨੂੰ ਕਈ ਤਰਾਂ ਨਾਲ ਦੱਸਦੇ ਰਹੇ ਪਰ ਮੇਰੀ ਤਸੱਲੀ” ਨਹੀਂ' ਹੋਈ। ਸੋ ਇਸ 
ਦਾ, ਜਿਵੇਂ ਆਪ ਪੂਰਨ ਗੁਰੂ ਹੋ, ਉਸੇ ਤਰਾਂ ਦਾ ਹੀ ਪੂਰਾ (ਸਹੀ) ਉਤਰ ਦੇਵੋ। ” ॥੫੨॥ 


ਚੌਪਈ 
ਕਿਰਪਾ-ਨਿਧਾਨ ਗੁਰੂ ਜੀ ਨੇ ਉਸ ਨੂੰ ਆਖਿਆ, “ਤੂੰ ਵੱਡੀ ਉਜਾੜ ਵਿਚ ਚਲਾ ਜਾ। ਉਥੇ 
ਇੱਕ ਬਹੁਤ ਸੋਹਣਾ ਰੁੱਖ ਹੋਵੇਗਾ। ਤੂੰ ਵਾਹਿਗੁਰੂ ਕਹਿ ਕੇ (ਉਸ ਹੇਠ) ਬੈਠ ਜਾਵੀਂ। ॥੫੩॥ 


ਉਥੋਂ' ਤੇਰੀ ਤਸੱਲੀ ਹੋ ਜਾਵੇਗੀ। ” ਉਹ ਗੁਰੂ ਜੀ ਦੇ ਬੋਲ ਸੁਣ ਕੇ ਵੱਡੀ ਸਾਰੀ ਉਜਾੜ ਵੇਖ 
ਕੇ ਉਥੇ ਚਲਾ ਗਿਆ ਅਤੇ ਉਸ ਨੇ ਜਿਥੇ ਗੁਰੂ ਜੀ ਨੇ ਦੱਸਿਆ ਸੀ, ਦਰੱਖਤ ਲੱਭ ਲਿਆ। 
ਉਹ ਉਸ ਹੇਨ “ਵਾਹਿਗੁਰੂ” ਕਹਿ ਕੇ ਬੈਠ ਗਿਆ। ॥੫੪॥ 


ਦਰੱਖਤ ਉਪਰ ਉਸ ਨੇ ਦੇ ਕਾਂ£ ਬੈਠੇ ਹੋਏ ਵੇਖੇ ਜੇ ਇਸ ਸਿੱਖ ਦੇ ਦਰਸ਼ਨ ਕਰਕੇ ਬਗਲੇ ਹੋ ਗਏ। ਉਹ 
ਉੱਥੇ ਕਿੰਨਾ ਚਿਰ ਬੈਠਣ ਤੋਂ ਬਾਅਦ ਮੁੜ ਕੇ ਆ ਗਿਆ ਤੇ ਗੁਰੂ ਜੀ ਨੂੰ ਇਸ ਤਰਾਂ ਕਹਿਣ ਲੱਗਾ ॥੫੫॥ 


“ਜਿਥੇ ਤੁਸੀਂ ਮੈਨੂੰ ਭੇਜਿਆ ਸੀ, ਮੈਂ ਉਥੇ ਗਿਆ ਸੀ ਪਰ ਮੈਨੂੰ ਨਾ ਤਾਂ ਕੋਈ ਮਿਲਿਆ ਤੇ ਨਾ 
ਹੀ ਮੈਂ ਕੋਈ ਉਤਰ ਪ੍ਰਾਪਤ ਕੀਤਾ ਹੈ। ” ਗੁਰੂ ਜੀ ਆਖਿਆ, “ਕੱਲ ਨੂੰ ਸਵੇਰੇ$ ਫਿਰ ਜਾਣਾ, 
ਉਥੋਂ ਉਤਰ ਮਿਲ ਜਾਵੇਗਾ। ” ॥੫੬॥ 


ਉਹ ਉਸੇ ਵਕਤ ਫਿਰ ਗੁਰੂ ਜੀ ਦੀ ਆਗਿਆ ਲੈ ਕੇ ਚਲਾ ਗਿਆ। ਬਗਲੇ ਉਸ ਦੇ ਦਰਸ਼ਨ 
ਕਰਕੇ ਹੰਸ? ਹੋ ਗਏ। ਉਹ ਉਨ੍ਹਾਂ ਨੂੰ ਇਸ ਤਰਾਂ ਬਣ ਗਏ ਵੇਖ ਕੇ ਫਿਰ ਵਾਪਸ ਘਰ ਆ 
ਗਿਆ । ਉਸ ਨੇ ਗੁਰੂ ਜੀ ਕੋਲ ਬੈਠ ਕੇ ਸਾਰਾ ਬਿਰਤਾਂਤ ਸੁਣਾਇਆ। ॥੫੭॥ 


“ਪਹਿਲੇ'$ ਦਿਨ (ਮੈਂ) ਕਾਂ, ਬਗਲੇ ਹੋਏ ਤੱਕੇ ਸੰਨ ਤੇ ਅੱਜ ਬਗਲਿਆਂ ਤੋਂ ਦੋਨੋਂ ਹੰਸ ਬਣੇ 
ਹੋਏ ਵੇਖੇ ਪਰ ਕਿਸੇ ਨੇ ਮੇਰਾ ਉਤਰ ਨਾ ਦੇ ਕੇ ਮੇਰੀ ਤਸੱਲੀ ਨਹੀਂ ਕੀਤੀ। ਮੇਰੀ ਮੱਤ ਇਸੇ 
ਸ਼ੰਕੇ ਵਿਚ ਹੀ ਭਿੱਜੀ ਹੋਈ ਹੈ।” ॥੫੮॥ 


5। 58000 3800 5010 2। ੬0) _“' ।੧8੧0੧1੨॥॥੫੧)6011.0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੁਨ ਕਰ ਸ੍ਰੀ ਗੁਰ ਗਿਰਾ ਅਲਾਈ । “ਪੁਨ ਇਸ ਬਾਰ ਜਾਹੁ ਤਿਹ ਥਾਈ । 
ਉੱਤਰ ਪਾਇ',ਜਾਇ ਤਵ ਸੰਸਾ । ਜਹਾਂ ਬਿਰਾਜਤ' ਹੈ' ਸੇ ਹੰਸਾ'॥੫੯॥ 


ਗਮਨਯੋ ਉਠ ਪਰਭਾਤ ਬਹੋਰੀ । ਹੰਸਨ ਦੇਖਯੋ ਜਬ ਇਸ ਓਰੀ। 
ਸੋ ਮਾਨੁਖ ਤਨ ਤੂਰਨ ਹੋਏ । ਬੈਠੇ ਤਰੂਵਰ£ ਕੇ ਤਰ ਦੋਏ ॥੬੦॥ 


ਜਾਇ ਨਿਕਟਿ ਕਹਿ ਪੈਰੀ ਪਾਨਾ” । ਬੈਠਜੋ ਤਿਹ ਸੋਂ ਬਚਨ ਬਖਾਨਾ । 
“ਸਾਧ ਮਿਲੈ ਕੋ ਫਲ ਕਯਾ ਹੋਈ? । ਮੋਹਿ ਬਤਾਇ ਦੀਜੀਯੈ ਸੋਈ” ॥੬੧॥ 


ਸੁਨਤ ਸ਼ਰੋਨ ਤਿਨ ਬਚਨ ਉਚਾਰੇ । “ਅਬ ਲੌ? ਮਨ ਨਹਿੰ ਨਿਸ਼ਾ ਤੁਮਾਰੇ। 
_ ਪੂਰਬ ਬਾਇਸ ਦੇਹ ਹਮਾਰਾ । ਬਕ ਹੋਏ ਤਵ ਦਰਸ ਨਿਹਾਰਾ॥੬੨॥ 


ਤੁਮ ਕਰੁਣਾ ਪੁਨ ਭਏ ਮਰਾਲਾ । ਦੇਇ ਦਰਸ ਤੁਮ ਕਰੇ ਨਿਹਾਲਾ। 
ਪੁਨਿ ਆਯੋ ਹੋਏ ਨਰੁ ਨਾਰੀ । ਸਾਧ ਮਿਲੇ ਫਲ ਲੇਹੁ ਬਿਚਾਰੀ॥ ੬੩॥ 


ਧੰਨ ਧੰਨ ਹੈ ਸਤਿਗੁਰ ਤੇਰੇ । ਹੋਇ' ਪਤਿਤ” ਪਾਵਨ” ਜਿਨ ਹੇਰੇ। 

ਤਿਨ ਕੋ ਦਰਸ਼ਨ ਹਮਹਿਂ ਕਰਾਵਹੁ । ਮਹਾਂ ਮੋਹ ਕੋ ਭਰਮ ਮਿਟਾਵਹੁ”॥੬੪॥ 
ਦੋਹਰਾ 

ਹਰਖਤ£ ਹ੍ਹੈ ਤਿਨ ਸੰਗਿ ਲੇ ਚਲਿ ਆਏ ਗੁਰ ਪਾਸ। 

ਹੁਇ ਅਧੀਨ ਬੰਦਨ ਕਰੈ ਕਟੀ ਮੋਹ ਕੀ ਫਾਸ॥੬੫॥ 


ਚੌਪਈ 


ਸ੍ਰੀ ਗੁਰ ਭਨਯੋ “ਨਿਸ਼ਾ ਤਵ ਹੋਈ?” । ਕੀਨ ਬਿਨੈ ਬੰਦੇ ਕਰ ਦੋਈ । 
“ਕਰਤਾ ਪੁਰਖ ਮਿਲੈ ਜਬ ਆਇ । ਕਿਉਂ ਨ ਨਿਸ਼ਾ ਹੋਵਹਿ ਮਨਭਾਇ” ॥੬੬॥ 


ਸੁਨਕੈ ਪ੍ਰਭੁ ਕ੍ਰਿਪਾਲ ਤਿਹ ਕਾਲਾ । ਬੋਲੇ ਬਚਨ ਪ੍ਰਸੀਦ” ਬਿਸਾਲਾ । 
“ਜਨਮ ਮਰਨ ਕੇ ਬੰਧਨ ਤੇਰੇ । ਸੰਤ ਸੇਵ ਨਾਸੇ ਇਕ ਬੇਰੇ ॥੬੭॥ 


5।। 5000 4800 5॥0। 0। ੬0੫)” ੧81੧0੧੫15॥086018.60।। 


ਅਧਿਆਇ 44 ਕਰਤਾਰਪੁਰ ਵਿਖੇ ਸਿੱਖਾਂ ਨੂੰ ਉਪਦੇਸ਼ 


(ਸਿੱਖ ਦੇ ਬੋਲ) ਸੁਣ ਕੇ ਗੁਰੂ ਜੀ ਨੇ ਫਿਰ ਕਥਨ ਕੀਤਾ, “ਇਸ ਵਾਰ ਤੂੰ ਫਿਰ ਉਸ ਥਾਂ 'ਤੇ 
ਜਾ, ਜਿਥੇ ਉਹ ਹੰਸ ਰਹਿੰਦੇ' ਹਨ। ਤੈਨੂੰ ਉਤਰ ਮਿਲ ਜਾਵੇਗਾ ਤੇ ਤੇਰੀ ਚਿੰਤਾ ਦੂਰ ਹੋ 
ਜਾਵੇਗੀ। ” ॥੫੯॥ 


ਅਗਲੀ ਸਵੇਰ ਉਹ ਫਿਰ (ਉਧਰ) ਚਲਾ ਗਿਆ। ਹੰਸਾਂ ਨੇ ਜਦੋ ਉਸ ਵੱਲ ਤੱਕਿਆ ਤਾਂ ਤੁਰੰਤ 
ਵਿਚ ਹੀ ਉਨ੍ਹਾਂ ਦੇ ਮਨੁੱਖਾਂ ਦੇ ਸਰੀਰ ਹੋ ਗਏ। ਦੋਨੋਂ ਦੁਰੱਖਤ£ ਦੇ ਹੇਠ ਆ ਬੈਠੇ। ॥੬੦॥ 


(ਮੈਂ) ਉਨ੍ਹਾਂ ਪਾਸ ਜਾ ਕੇ ਕਿਹਾ, “ਆਪ ਦੇ ਪੈਰੀਂ' ਪੈਂਦਾ ਹਾਂ” ਅਤੇ ਉਨ੍ਹਾਂ ਨੂੰ ਬੈਠ ਕੇ ਪੁੱਛਿਆ, 
“ਸਾਧ ਦੇ ਮਿਲਾਪ ਦਾ ਕੀ ਫਲ ਹੁੰਦਾ ਹੈ? ਮੈਨੂੰ ਇਸ ਦੀ ਬਾਬਤ ਦੱਸੋ। ” ॥੬੧॥ 


ਤਾਂ ਉਨ੍ਹਾਂ (ਮਨੁੱਖਾਂ ਨੇ) ਮੈਨੂੰ ਕਿਹਾ, “ਤੇਰੇ ਮਨ ਦੀ ਤਸੱਲੀ ਅਜੇ ਤੱਕ? ਵੀ ਨਹੀਂ ਹੋਈ । 
ਪਹਿਲਾਂ ਸਾਡੀ ਕਾਂ ਦੀ ਦੇਹੀ ਸੀ, ਤੁਹਾਡੇ ਦਰਸ਼ਨ ਹੋਏ ਅਸੀਂ ਬਗਲੇ ਬਣ ਗਏ । ॥੬੨॥ 


ਤੁਹਾਡੀ ਹੀ ਕਿਰਪਾ ਨਾਲ ਫਿਰ ਹੰਸ ਬਣ ਗਏ । ਤੁਸੀਂ ਦਰਸ਼ਨ ਦੇ ਕੇ ਸਾਨੂੰ ਨਿਹਾਲ ਕਰ 
ਦਿੱਤਾ ਤੇ ਫਿਰ ਜਦ ਤੁਸੀਂ ਆਏ ਤਾਂ ਅਸੀ' ਨਰ-ਨਾਰੀ (ਮਰਦ-ਤ੍ਰੀਮਤ) ਹੋ ਗਏ। ਤੁਸੀਂ 
(ਆਪਣੇ ਹਿਰਦੇ ਵਿਚ) ਸੰਤ ਮਿਲਾਪ ਦਾ ਫਲ ਵਿਚਾਰ ਲਵੇ। ॥੬੩॥ 


ਤੁਹਾਡੇ ਗੁਰੂ ਧੰਨ ਹਨ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪਾਪੀ” ਪਵਿੱਤਰ” ਹੋ ਜਾਂਦੇ ਹਨ। ਸਾਨੂੰ 
ਉਨ੍ਹਾਂ ਦੇ ਦਰਸ਼ਨ ਕਰਵਾਵੇ । ਸਾਡੇ ਮੋਹ ਹੰਕਾਰ ਦੇ ਸਾਰੇ ਭਰਮ ਦੂਰ ਕਰਵਾ ਦੇਵੇ। ” ॥੬੪॥ 


ਦੋਹਰਾ 


ਉਹਨੇ ਖਸ਼ਾਂ ਹੋ ਕੇ ਉਨਹਾਂ ਦੋਨਾਂ ਨੰ ਨਾਲ ਲੈ ਲਿਆ ਤੇ ਉਹ ਗੁਰੂ ਜੀ ਪਾਸ ਚੱਲ ਕੇ ਆ ਗਏ। 
ਨਿਮਰ ਹੋ ਕੇ ਨਮਸਕਾਰ ਕੀਤੀ। ਉਨ੍ਹਾਂ ਦੀ ਮੋਹ-ਪਿਆਰ ਦੀ ਫੰਧੀ ਕੱਟੀ ਗਈ। ॥੬੫॥ 


ਚੌਪਈ 

ਸ੍ਰੀ ਗੁਰੂ ਨਾਨਕ ਜੀ ਨੇ ਸਿੱਖ ਨੂੰ ਕਿਹਾ, “(ਕੀ) ਹੁਣ ਤੇਰੀ ਤਸੱਲੀ ਹੋ ਗਈ ਹੈ?” ਉਸ ਨੇ 
ਦੋਨੋਂ ਹੱਥ ਜੋੜ ਕੇ ਬੇਨਤੀ ਕਰਕੇ ਕਿਹਾ, “ਜਦ ਕਰਤਾਪੁਰਖ ਆ ਕੇ ਮਿਲ ਪੈਣ ਤਾਂ ਮਨ 
ਦੀਆਂ ਇੱਛਾਵਾਂ ਦੀ ਤਸੱਲੀ ਫਿਰ ਕਿਉਂ ਨਾ ਹੋਵੇ” ॥੬੬॥ 


ਉਸ ਦੇ ਬੋਲ ਸੁਣ ਕੇ (ਗੁਰੂ ਜੀ) ਨੇ ਬਹੁਤ ਹੀ ਮਿੱਠੇ” ਬਚਨ ਉਚਾਰਨ ਕਰਦੇ ਹੋਏ ਆਖਿਆ, 


“ਸੰਤਾਂ ਦੀ ਸੇਵਾ ਕਰਨ ਦੇ ਸਦਕਾ ਤੇਰੇ ਜਨਮ-ਮਰਨ ਦੇ ਸਾਰੇ ਝੰਜਟ-ਜੰਜਾਲ ਦੂਰ ਹੋ ਗਏ 
ਹਨ। ॥੬੭॥ 


5॥ 58000 38001 5000 2 ੪0) __” ।੧੫੧00੧1੨॥0੫/60781.00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਪਰਾਲਬਧ' ਸੋ ਭੋਗਨ ਭੋਗ । ਬਹੁਰੋ ਪ੍ਰਾਪਤਿ ਹ੍ਹੈ ਹਰਿ ਲੋਗ”। 
ਅਸ ਬਰ£ ਦੇ ਕਰ ਕੀਨ ਪਯਾਨਾ । ਕਲੂਖ” ਮਿਟਹਿ ਜਿਹ ਕਰਤ ਧਿਆਨਾ ॥੬੮॥ 


ਸ੍ਰੀ ਕਰਤਾਰਪੁਰੇ ਪੁਨਿ ਆਏ । ਮਿਲ ਕੈ ਸਬ ਸੇਵਕ ਹਰਖਾਏ। 
ਰਹੇ ਤਹਾਂ ਪੁਨ ਗਮਨੇ ਨਾਹੀਂ । ਕਰਹਿ' ਦਰਸੁ ਨਰੁ ਕਲੂਖ ਨਸਾਹੀਂ॥੬੯॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉਤ੍ਰਾਰਧੇ “ਸਿੱਖਨ ਭਾਉ ਦੇਖਨ” ਪ੍ਰਸੰਗ ਬਰਨਨੰ ਨਾਮ 
ਚੁਤਾਲੀਸਮੋ' ਧਾਇ ॥੪੪॥ 


5। 58000 28001 5000। 2 03? ੧3101500੫੧)60011.60।। 


ਅਧਿਆਇ 44 ਕਰਤਾਰਪੁਰ ਵਿਖੇ ਸਿੱਖਾਂ ਨੂੰ ਉਪਦੇਸ਼ 


ਪੂਰਬਲੇ ਕਰਮਾਂ” ਅਨੁਸਾਰ ਦੁੱਖ-ਸੁੱਖ ਭੋਗਣ ਪਿੱਛੋ ਹੀ ਮੁਕਤੀ (ਹਰੀ-ਲੋਕ) ਪ੍ਰਾਪਤ ਹੁੰਦੀ 
ਹੈ।” ਉਸ ਨੂੰ ਇਹ ਵਰ£ ਦੇ ਕੇ, ਗੁਰੂ ਜੀ ਜਿਨ੍ਹਾਂ ਦਾ ਧਿਆਨ ਧਰਿਆਂ ਸਾਰੇ ਪਾਪ” ਲੱਥ 
ਜਾਂਦੇ ਹਨ, ਉਥੋ' ਚੱਲ ਪਏ। ॥੬੮॥ 


ਫਿਰ ਗੁਰੂ ਜੀ ਕਰਤਾਰਪੁਰ ਆਏ। ਸਾਰੇ ਹੀ ਜਿੰਨੇ ਉਨ੍ਹਾਂ ਦੇ ਸਿੱਖ ਸੇਵਕ ਸਨ, ਗੁਰੂ ਜੀ ਨੂੰ 
ਮਿਲ ਕੇ ਬਹੁਤ ਹੀ ਖੁਸ਼ ਹੋਏ। ਉਸ ਪਿੱਛੋਂ ਗੁਰੂ ਜੀ ਉਥੇ (ਕਰਤਾਰਪੁਰ) ਹੀ ਰਹੇ, ਮੁੜ ਹੋਰ 
ਕਿਤੇ ਨਹੀਂ ਸਨ ਗਏ। ਲੋਕੀ' ਉਨ੍ਹਾਂ ਦੇ ਦਰਸ਼ਨ ਕਰਦੇ ਤੇ ਆਪਣੇ ਪਾਪਾਂ ਦਾ ਨਾਸ਼ ਕਰਦੇ 
ਰਹੇ। ॥੬੯॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਸਿੱਖਾਂ ਦਾ ਪ੍ਰੇਮ-ਭਾਵ ਦੇਖਣਾ” ਨਾਮੀ 
ਚੁਤਾਲੀਵਾਂ ਅਧਿਆਇ ਸਮਾਪਤ ਹੋਇਆ। 


5।। 5800੫ 9800 501।ਹ। ੬0) _ “2 ।੧੩੧00॥0ਗ੪6081.60॥ 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਇੱਕ ਤਰਖਾਣ ਸਿੱਖ ਜੋ ਬਹੁਤ ਹੀ ਗਰੀਬ ਸੀ, ਕੋਈ ਵੀ ਸਿੱਖ ਉਸ ਦੇ ਘਰ 
ਆਉਂਦਾ, ਉਹ ਆਏ ਹੋਏ ਸਿਖ-ਸੇਵਕ ਲਈ ਬਾਹਰੋ ਮੰਗ ਕੇ ਭੋਜਨ ਦਾ ਪ੍ਰਬੰਧ ਕਰਦਾ। 
ਇਕ ਦਿਨ ਗੁਰੂ ਜੀ ਉਸ ਦੇ ਘਰ ਆਏ। ਘਰ ਵਿਚ ਅੰਨ-ਪਾਣੀ ਕੁਝ ਨਹੀਂ ਸੀ। ਉਸ ਨੂੰ 
ਬਾਹਰੋ ਵੀ ਕੁਝ ਨਾ ਮਿਲਿਆ, ਲੋਕ ਕਹਿਣ ਕਿ ਇਹ ਸਿੱਖਾਂ ਦੇ ਬਹਾਨੇ ਆਪਣੇ ਘਰ ਦਾ 
ਗੁਜ਼ਾਰਾ ਕਰਦਾ ਹੈ। ਉਸ ਦਿਨ ਉਥੋਂ ਦਾ ਰਾਜਾ ਉਥੇ ਛਿੰਝ ਪੁਆ ਰਿਹਾ ਸੀ, ਜਿਸ ਵਿਚ 
ਜਿੱਤਣ ਵਾਲੇ ਨੂੰ ਇੱਕ ਸੌ ਰੁਪਏ ਅਤੇ ਹਾਰਨ ਵਾਲੇ ਨੂੰ ਪੰਜਾਹ ਰੁਪਏ ਦਾ ਇਨਾਮ ਰੱਖਿਆ 
ਸੀ। ਉਹ ਸਿੱਖ-ਤਰਖਾਣ ਵੀ ਛਿੰਝ ਘੁੱਲਣ ਚੱਲ ਗਿਆ, ਜਿਥੇ ਘੁਲਣ ਵਾਲੇ ਮੱਲ ਨੂੰ ਉਸ ਦੀ 
ਕਹਾਣੀ ਸੁਣਦਿਆਂ ਉਸ ਉੱਤੇ ਦਇਆ ਆ ਗਈ ਤੇ ਉਹ ਜਾਣ-ਬੁੱਝ ਕੇ ਢੱਠ ਗਿਆ ਅਤੇ 
ਰਾਜੇ ਨੋਤਰਖਾਣ ਸਿੱਖ ਨੂੰ ਇਕ ਸੌ ਰੁਪਏ ਗਿਣ ਕੇ ਦੇ ਦਿੱਤੇ। ਘਰ ਆ ਕੇ ਉਸ ਨੇ ਗੁਰੂ ਜੀ 
ਲਈ ਭਾਂਤ-ਭਾਂਤ ਦੇ ਖਾਣੇ ਤਿਆਰ ਕਰਵਾਏ । ਗੁਰੂ ਜੀ ਨੇ ਉਸ ਦੀ ਸਰਧਾ ਵੇਖ ਕੇ ਉਸ 
ਉਪਰ ਕਿਰਪਾ ਦ੍ਰਿਸਟੀ ਕੀਤੀ ਤੇ ਉਸ ਦਾ ਉਧਾਰ ਕੀਤਾ । 

ਇਸ ਤਰਾਂ ਹੋਰ ਪਿੰਡ ਵਿਚ ਗੁਰੂ ਜੀ ਗਏ, ਜਿਥੇ ਇਕ ਗਰੀਬ ਸਿੱਖ ਰਹਿੰਦਾ ਸੀ 
ਜੋ ਸੰਤਾਂ-ਸੇਵਕਾਂ ਦੀ ਬਹੁਤ ਟਹਿਲ-ਸੇਵਾ ਕਰਦਾ ਸੀ। ਪਹਿਲੇ ਦਿਨ ਤਾਂ ਉਸ ਨੇ ਗੁਰੂ ਜੀ 
ਨੂੰ ਭੋਜਨ ਕਰਾ ਦਿੱਤਾ, ਪਰ ਅਗਲੇ ਦਿਨ ਉਸ ਦੇ ਘਰ ਅੰਨ ਮੁਕ ਗਿਆ। ਉਸ ਨੇ ਅੰਨ 
ਪ੍ਰਾਪਤ ਕਰਨ ਲਈ ਆਪਣੇ ਵਾਲ ਮੁਨਾ ਕੇ ਉਸ ਦੀ ਰੱਸੀ ਵੱਟ ਕੇ ਵੇਚ ਦਿੱਤੀ। ਉਸ ਦੀ 
ਇਸਤਰੀ ਚੁੱਲੇ ਵਿੱਚ ਅੱਗ ਬਾਲ ਕੇ ਆਪ ਕਿਸੇ ਕੰਮ ਹੋਰ ਪਾਸੇ ਚੱਲ ਗਈ। ਜਦ ਉਸ ਨੇ 
ਆ ਕੇ ਦੇਖਿਆ ਤਾਂ ਉਸ ਦਾ ਬੱਚਾ ਅੱਗ ਨਾਲ ਸੜ ਕੇ ਮਰ ਗਿਆ। ਉਸ ਨੇ ਸੋਚਿਆ ਕਿ 
ਜੇ ਉਹ ਕੁਝ ਬੋਲੇਗੀ ਤਾਂ ਗੁਰੂ ਜੀ ਬਿਨਾਂ ਭੋਜਨ ਛਕੇ ਹੀ ਚਲੇ ਜਾਣਗੇ। ਉਸ ਨੇ ਆਪਣੇ ਮਰੇ 
ਹੋਏ ਬਾਲਕ ਨੂੰ ਬਿਸਤਰ ਵਿਚ ਸੁਆ ਦਿੱਤਾ ਤੇ ਜਦ ਉਹ ਗੁਰੂ ਜੀ ਨੂੰ ਖਾਣਾ ਪਕਾ ਕੇ ਪਰੋਸਣ 
ਲੱਗੀ ਤਾਂ ਗੁਰੂ ਜੀ ਨੇ ਕਿਹਾ, ਤੁਹਾਡਾ ਬਾਲ ਕਿੱਥੇ ਹੈ? ਤੇ ਉਸ ਨੂੰ ਉਸ ਦਾ ਨਾਂ “ਲਾਲਾ” ਕਹਿ 
ਕੇ ਅਵਾਜ਼ ਮਾਰੀ ਤਾਂ ਉਹ ਤੁਰਦਾ-ਤੁਰਦਾ ਉਨ੍ਹਾਂ ਪਾਸ ਆ ਗਿਆ ਤੇ ਰੋਟੀ ਖਾਣ ਲੱਗਾ। 
ਅਗਲੇ ਦਿਨ ਘਰ ਵਿਚ ਭੋਜਨ ਮੁੱਕਾ ਹੋਣ ਕਰਕੇ ਉਹ ਸਿੱਖ ਅਤੇ ਉਸ ਦੀ ਇਸਤਰੀ ਆਪਣੇ 
ਬੱਚੇ ਨੂੰ ਵੇਚਣ ਤੁਰ ਪਏ। ਗੁਰੂ ਜੀ ਇਹ ਜਾਣ ਕੇ ਉਸ ਬਾਲਕ ਦੀ ਬਾਂਹ ਫੜ ਕੇ ਕਹਿਣ 
ਲੱਗੇ ਕਿ ਤੇਰੇ ਮਾਤਾ-ਪਿਤਾ ਤੈਨੂੰ ਵੇਚ ਦੇਣਗੇ, ਫਿਰ ਤੂੰ ਉਸ (ਮਾਲਕ) ਦੀ ਸੇਵਾ ਕਰੇਂਗਾ। 
ਤਾਂ ਬੱਚੇ ਨੇ ਹੱਥ ਜੋੜ ਕੇ ਕਿਹਾ ਕਿ ਮੈਂ ਆਪਣੇ ਮਾਲਕ ਦੇ ਕਹੇ ਅਨੁਸਾਰ ਹੀ ਰਹਾਂਗਾ। ਗੁਰੂ 
ਜੀ ਨੇ ਉਨ੍ਹਾਂ ਉਪਰ ਕਿਰਪਾ ਦ੍ਰਿਸ਼ਟੀ ਕਰਕੇ ਗਰੀਬ ਘਰ ਨੂੰ ਨਿਹਾਲ ਕਰ ਦਿੱਤਾ। 

ਇਕ ਹੋਰ ਪਿੰਡ ਵਿਚ ਸਿੱਖ ਸੀ, ਉਸ ਨੇ ਗੁਰੂ ਜੀ ਦੀ ਪ੍ਰੇਮ ਨਾਲ ਸੇਵਾ ਕਰਦੇ ਹੋਏ 
ਪੁੱਛਿਆ, ਸੰਤਾਂ ਦੇ ਦਰਸ਼ਨਾਂ ਦਾ ਮਹਾਤਮ ਕੀ ਹੈ? ਗੁਰੂ ਜੀ ਨੇ ਇਕ ਦ੍ਰਿਸ਼ਟਾਂਤ ਦਿੰਦੇ ਹੋਏ 
ਉਸ ਨੂੰ ਸੰਤ-ਮਿਲਾਪ ਦੇ ਗੁਣਾਂ ਬਾਰੇ ਚਾਨਣਾ ਪਾਇਆ ਸੀ। ਗੁਰੂ ਜੀ ਨੇ ਉਸ ਨੂੰ ਸਤਿਨਾਮ 
ਵਾਹਿਗੁਰੂ ਦਾ ਉਪਦੇਸ਼ ਦੇ ਕੇ (ਉਸ ਨੂੰ) ਨਿਹਾਲ ਕਰ ਦਿੱਤਾ । 


5।। 53000 8001 5001 610” ੧3101500੫੧)6011.60।। 


ਅਧਿਆਇ 44 ਕਰਤਾਰਪੁਰ ਵਿਖੇ ਸਿੱਖਾਂ ਨੂੰ ਉਪਦੇਸ਼ 
ਫੁੱਟਨੋਟ 


(੯1) ਭਾਈ ਵੀਰ ਸਿੰਘ ਲਿਖਦੇ ਹਨ ਕਿ ਇਸ ਸਿੱਖ ਨੇ ਅਜੇ ਪਾਹੁਲ ਨਹੀਂ ਸੀ ਲਈ, ਨਹੀਂ 
ਤਾਂ ਉਹ ਆਪਣੇ ਸਿਰ ਦੇ ਕੇਸ ਨਾ ਕਟਵਾਉਂਦਾ। ਇਹ ਸਾਖੀ ਭਾਈ ਬਾਲੇ ਵਾਲੀ ਜਨਮਸਾਖੀ 
ਵਿੱਚੋਂ ਹੈ। ਪੁਰਾਤਨ ਜਨਮਸਾਖੀ, ਮਹਿਮਾ ਪ੍ਰਕਾਸ਼ ਵਿੱਚ ਇਹ ਸਾਖੀ ਨਹੀਂ' ਹੈ। 


(੯2) ਲਾਲਾ ਗੋਲਾ ਦਾ ਅਰਥ ਹੈ, ਗੁਲਾਮ ਜਾਂ ਸੇਵਕ (ਮੁੱਲ ਖਰੀਦਿਆ ਹੋਇਆ)। ਗੁਰਬਾਣੀ 
ਵਿੱਚ ਗੂਜਰੀ ਮਹਲਾ ੪ ਵਿੱਚ “ਲਾਲਾ ਗੋਲਾ” ਦਾ ਇਵੇਂ ਉਚਾਰਨ ਮਿਲਦਾ ਹੈ: 
ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨਾ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ॥ 
(ਗੁ. ਗੂੰ. ਸਾਹਿਬ, ਪੰਨਾ 493) 


("3) ਭਾਈ ਵੀਰ ਸਿੰਘ ਜੀ ਅਨੁਸਾਰ ਇਹ ਸਾਖੀ ਵਿਗਾੜਨ ਵਾਲੇ ਸਾਖੀਕਾਰਾਂ ਦੀਆਂ 
ਸਾਖੀਆਂ ਵਿੱਚੋਂ ਹੈ। ਇਸ ਸ਼ਬਦ ਦਾ ਅਧਾਰ ਬਣਾ ਕੇ ਇਹ ਸਾਖੀ ਘੜੀ ਗਈ ਜਾਪਦੀ ਹੈ ਜਦ 
ਕਿ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤਾ ਗਿਆ । ਇਹ ਸ਼ਬਦ, ਪੁਰਾਤਨ 
ਜਨਮਸਾਖੀ ਵਿੱਚ ਸਾਖੀ 'ਸੈਦਪੁਰ ਦੀ ਬੰਦ” ਵਿੱਚ ਅੰਕਿਤ ਕੀਤਾ ਹੈ, ਜੋ ਜ਼ਿਆਦਾ ਉੱਚਿਤ 
ਜਾਪਦਾ ਹੈ। 


(%4) ਗੁਰਬਾਣੀ ਵਿੱਚ ਸਾਧ-ਸੰਗ ਦੇ ਮਹਾਤਮ ਦਾ ਇਸ ਤਰਾਂ ਵਰਣਨ ਹੈ: 


ਮਹਾ ਪਵਿੜ੍ ਸਾਧ ਕਾ ਸੰਗੁ ॥ ਜਿਸੁ ਭੇਟਤ ਲਾਗੈ ਪੂਭ ਰੰਗੁ ॥ 
(ਗੁ. ਗ੍ਰੰ. ਸਾਹਿਬ, ਪੰਨਾ 392) 


ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ ॥ 
ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ ॥ 
(ਗੁ. ਗੂੰ. ਸਾਹਿਬ, ਪੰਨਾ 1369) 


425 


5।। 53000 38000 50101 ਹ। ੬099 ੧3101500੫੧)601੧.601। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਪੰਤਾਲੀਵਾਂ 
(ਗੁਰਬਾਣੀ ਮਹਾਤਮ। ਸੈਦੋ ਘੇਉ, ਸਿੱਖੀ, ਅਤੀਤਤਾਈ, ਗ੍ਰਹਸਤ ਧਰਮ) 


ਦੋਹਰਾ 
ਨਮਹਿ' ਨਮਹਿ ਪੁਨਿ ਪੁਨਿ ਨਮਹਿ ਸਤਿਗੁਰ ਬਚਨ ਅਨੂਪ£। 
ਜਿਨਕੇ ਸੁਨਤਯੋ ਤਜ ਕਸ਼ਟ ਜਾਨਹਿ' ਸਹਿਜ ਸਰੂਪ॥੧॥ 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਸ੍ਰੀ ਅੰਗਦ ਸੁਨ ਕਥਾ ਅਗਾਰੀ । ਜੋ ਸਬ ਸ਼੍ਰੋਤਨ ਕੋ ਸੁਖਕਾਰੀ। 

ਪੂਰ ਕਰਤਾਰ ਵਿਖੈ ਤਬ ਆਏ । ਬਹੁਰ ਨ ਕਿਤ ਦਿਸ ਵਹਿਰ ਸਿਧਾਏ॥੨॥ 


ਸਵਾਂ ਜਾਮ ਨਿਸ ਰਹੇ ਸਦਾਈ । ਜਾਗਹਿਂ ਬਹੁਰ ਵਹਿਰ ਕੋ ਜਾਈ। 
ਐਰਾਵਤੀ? ਬਿਖੈ ਇਸ਼ਨਾਨਾ । ਕਰ ਬੈਠਹਿਂ ਤਟ” ਲਾਇ ਧਿਆਨਾ॥੩॥ 
ਚਤੁਰ ਘਟੀ ਨਿਸ ਤੇ ਪੁਨਿ ਆਈ । ਬੈਠਹਿ'ਂ ਧਰਮਸਾਲ ਸੁਖਦਾਈ । 
ਹੋਤ ਕੀਰਤਨ ਸ੍ਰੀ ਸਤਿਨਾਮੂ । ਸੁਨਤ ਪ੍ਰੇਮ ਉਪਜੈ ਅਭਿਰਾਮੂ ॥੪॥ 


ਸੈਦੋ ਘਿਉ ਇਕ ਸੰਗਤਿ ਮਾਂਹੀ । ਦਿਢ ਸਰਧਾ ਜਿਹਕੇ ਉਰ ਮਾਂਹੀ। 
ਪਿਖ ਬ੍ਰਿਤੰਤ ਗੁਰਕੋ ਸੋ ਭਰਮਾ? । ਲਖ ਨਹਿ' ਸਕ੍ਯੋ ਮੂਢ ਜੋ ਮਰਮਾ$॥੫॥ 


ਇਸ ਬਿਧ ਜਾਨੀ ਤਿਨ ਮਨ ਮਾਂਹੀ। --ਨਿਸਾੰ ਮਹਿੰ ਸ੍ਰੀ ਗੁਰ ਸਰਿਤਾ ਜਾਂਹੀ। 
ਤਹਾਂ ਬੈਠ ਜਲਪਤਿ£ ਕੋ ਸੇਵਹਿ । ਮਨ ਬਾਂਛਤ ਜਾਚਹਿ' ਸੋ ਲੇਵਹਿਂ॥੬॥ 


ਕਰੀ ਬਰੁਨ ਕੀ ਸੇਵ ਘਨੇਰੀ । ਯਾਂਤੇ ਅਜਮਤ£? ਬਧੀ ਬਧੇਰੀ। 
ਕਲਾ ਬਿਸਾਲ ਤਾਂਹਿ ਤੇ ਪਾਈ । ਸਭ ਜਗ ਕੀ ਲੀਨੀ ਗੁਰਿਆਈ॥ ੭॥ 


ਮੈਂ ਅਬ ਸੇਵ ਕਰੋ' ਬਹੂ ਤਾਂਹੀ । ਪ੍ਰਾਪਤਿ ਹੋਇ ਕਲਾ ਮੁਝ ਮਾਂਹੀ--। 
ਇਸ ਪ੍ਰਕਾਰ ਉਰ ਮੈਂ ਠਹਿਰਾਈ । ਬੀਤੀ ਨਿਸ ਜਬ ਪਹਰ ਅਢਾਈ'! ॥੮॥ 


4206 


5।। 53000 28001 5110 4। 003੧ ੧3101500੫੧6011.60।। 


ਅਧਿਆਇ 45 ਗ੍ਰਿਹਸਤ-ਧਰਮ ਦੀ ਪ੍ਰਧਾਨਤਾ 


ਅਧਿਆਇ ਪੰਤਾਲੀਵਾਂ 
(ਸੈਦੋ ਘੇਉ ਸਿੱਖ। ਸਿੱਖੀ, ਫ਼ਕੀਰੀ, ਗ੍ਰਿਹਸਤੀ ਬਾਰੇ) 


ਦੋਹਰਾ 
ਗੁਰੂ ਜੀ ਦੇ ਸੁੰਦਰ? ਬਚਨਾਂ ਨੂੰ ਮੇਰੀ ਨਮਸਕਾਰਾ' ਹੋਵੇ, ਨਮਸਕਾਰ ਹੋਵੇ। ਵਾਰ-ਵਾਰ ਨਮਸਕਾਰ 
ਹੋਵੇ। ਜਿਨ੍ਹਾਂ ਨੂੰ ਸੁਣ ਕੇ ਸਾਰੇ ਕਸ਼ਟ ਛੱਡ ਜਾਂਦੇ ਹਨ ਤੇ ਸਹਿਜ ਰੂਪ ਜਾਣਿਆ ਜਾਂਦਾ ਹੈ। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ ਰ 

ਸ੍ਰੀ ਅੰਗਦ ਦੇਵ ਜੀਓ! ਅੱਗੇ ਜੋ ਕਥਾ ਹੈ, ਸੁਣੋ ! ਉਹ ਸਭ ਸੁਣਨ ਵਾਲਿਆਂ ਨੂੰ ਸੁੱਖ ਦੇਣ ਵਾਲੀ 
ਹੈ। ਫਿਰ ਗੁਰੂ ਜੀ ਕਰਤਾਰਪੁਰ ਵਿਚ ਆ ਗਏ ਸਨ ਤਾਂ ਬਾਅਦ ਵਿਚ ਉਹ ਕਿਸੇ ਪਾਸੇ ਵੱਲ 
ਬਾਹਰ ਨਹੀਂ ਸਨ ਗਏ। ॥੨॥ 


ਉਹ ਰੋਜ਼ਾਨਾ ਸਵਾ-ਪਹਿਰ ਰਾਤ ਰਹਿੰਦੇ ਜਾਗ ਪੈਂਦੇ ਤੇ ਫਿਰ ਰਾਵੀ? ਵਿਚ ਇਸ਼ਨਾਨ ਕਰਨ ਲਈ 
ਬਾਹਰ ਚਲੇ ਜਾਂਦੇ। ਨਦੀ ਦੇ ਕਿਨਾਰੇ“ ਤੇ ਬੈਠ ਕੇ ਉਹ (ਪ੍ਰਭੂ ਵਿੱਚ) ਧਿਆਨ ਲਗਾਉਂਦੇ। ॥੩॥ 


ਜਦ ਰਾਤ ਚਾਰ-ਘੜੀਆਂ ਰਹਿ ਜਾਂਦੀ ਤਾਂ ਸੁੱਖਾਂ ਦੇ ਦਾਤੇ (ਗੁਰੂ ਜੀ) ਧਰਮਸ਼ਾਲਾ ਵਿਚ ਆ 
ਬਿਰਾਜਮਾਨ ਹੁੰਦੇ। ਉਥੇ ਸਤਿਨਾਮ ਦਾ ਸੁੰਦਰ ਕੀਰਤਨ ਹੁੰਦਾ, ਜਿਸ ਨੂੰ ਸੁਣਿਆਂ (ਹਿਰਦੇ 
ਵਿਚ) ਮਨੋਹਰ ਪ੍ਰੇਮ-ਭਾਵ ਪੈਦਾ ਹੁੰਦੇ। ॥੪॥ 


ਸੰਗਤ ਵਿਚ ਇਕ 'ਸੈਦੋ ਘੇਉ” (ਨਾਂ ਦਾ) ਸਿੱਖ ਸੀ, ਜਿਸ ਨੇ ਮਨ ਵਿਚ ਵੀ ਦ੍ਰਿੜ੍ਹ ਸ਼ਰਧਾ ਧਾਰੀ 
ਹੋਈ ਸੀ। ਉਸ ਨੂੰ ਗੁਰੂ ਜੀ ਦੀ ਹੋ ਰਹੀ ਚਰਚਾ (ਮਹਿਮਾ) ਉਪਰ ਭਰਮ” ਹੋ ਗਿਆ। ਉਹ 
ਮੂੜ੍ਹ (ਮੂਰਖ) ਗੁਰੂ ਜੀ ਦੇ ਭੇਦ£ ਨੂੰ ਸਮਝ ਨਹੀਂ ਸੀ ਸਕਿਆ। ॥੫॥ 


ਉਸ ਨੇ ਮਨ ਵਿਚ ਇਸ ਤਰਾਂ ਜਾਣ ਲਿਆ-ਰਾਤਾ” ਨੂੰ ਜੋ ਗੁਰੂ ਜੀ ਰਾਵੀ ਨਦੀ ਤੇ ਜਾਂਦੇ ਹਨ, 
ਉਹ ਉਥੇ ਬੈਠ ਕੇ ਪਾਣੀ ਦੇ ਦੇਵਤਾ (ਵਰੁਣ) ਦੀ ਪੂਜਾ ਕਰਦੇ ਹਨ ਅਤੇ ਮਨਭਾਉਂਦਾ, ਜੋ 
ਮੰਗਦੇ ਹਨ, ਸੋ ਉਸ ਪਾਸੋਂ ਪ੍ਰਾਪਤ ਕਰ ਲੈਂਦੇ ਹਨ। ॥੬॥ 


(ਇਨ੍ਹਾਂ) ਵਰੁਣ ਦੇਵਤਾ ਦੀ ਬਹੁਤ ਪੂਜਾ ਕਰਨ ਸਦਕਾ ਹੀ ਇਨ੍ਹਾਂ ਵਿਚ ਇੰਨੀ ਕਰਾਮਾਤੀ 


ਸ਼ਕਤੀ ਵਧੀ ਹੈ। ਸਾਰੀ ਵਿਸ਼ਾਲ ਕਲਾ ਇਨ੍ਹਾਂ ਨੇ ਉਸ ਪਾਸੋਂ ਹੀ ਪ੍ਰਾਪਤ ਕੀਤੀ ਹੈ ਤੇ ਸਾਰੇ ਜੱਗ 
ਦੀ ਗੁਰਿਆਈ ਹਾਸਿਲ ਕਰ ਲਈ ਹੈ। ॥੭॥ 


ਮੈਂ ਵੀ ਹੁਣ ਉਸੇ (ਵਰੁਣ ਦੇਵਤਾ) ਨੂੰ ਹੀ ਬਹੁਤ ਪੂਜਾਂਗਾ ਤਾਂ ਜੋ ਮੇਰੇ ਵਿਚ ਵੀ ਸ਼ਕਤੀ ਪੈਦਾ ਹੇ ਜਾਵੇ-। 
ਇਸ ਤਰਾਂ ਉਸਨੇ ਮਨ ਵਿਚ ਧਾਰ ਲਈ। ਉਦੋਂ ਰਾਤ ਢਾਈ ਪਹਿਰ ਬੀਤ ਗਈ ਸੀ ॥੮॥ 


5।। 58000 800 5011 ੬0039 425? 1810115001601੧ਗ60 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤਬ ਸੋ ਗਮਨਯੋ ਸਰਿਤਾ ਤੀਰੰ । ਮਿਲਯੋ ਪੰਥਾਂ ਇਕ ਮਨੁਖੁ ਸਰੀਰੰ। 
ਤਿਨ ਕੇ ਹਾਂਥ ਬਿਖੈ ਇਕ ਮੀਨਾ£ । ਦੇਖਤ ਸੈਦੋ ਬੂਝਨ ਕੀਨਾ॥ ੯॥ 


'ਕੋਨ ਅਹੈ', ਤੂੰ ਕਿਤਕੋ ਜਾਹੀ? । ਨਿਸ ਮਹਿ ਤਸਕਰ? ਕੈ ਸਿਖ ਆਹੀ?'। 
ਸੁਨਕੈ ਉੱਤਰ ਦੀਨੋ ਤਾਂਹੀ । “ਮੁਝਕੋ ਤਸਕਰ ਲਖਿਯੈ ਨਾਹੀਂ ॥੧੦॥ 


ਸਗਰੀ ਸਰਿਤਾ ਕੋ ਪਤਿ” ਜਾਨਹੁ । ਨਾਮ ਬਰੂਨ£'!? ਮੇਰੋ ਪਹਿਚਾਨਹੁ । 
ਸ੍ਰੀ ਗੁਰ ਕੋ ਹਉ' ਪੂਜਨ ਜਾਵਉਂ' । ਦਰਸ਼ਨ ਨਿਤਾਪ੍ਰੱਤਿ ਕਰ ਆਵਉ”॥੧੧॥ 


ਸੁਨਕੈ ਸੈਦੋ“'2? ਗਿਰਾ ਉਚਾਰੀ । 'ਮੈਂ ਤੋ ਉਰ ਕਛੂ ਅਉਰ ਬਿਚਾਰੀ। 
ਸੀ ਗੁਰ ਸੇਵਾ ਕਰਹਿ ਤੁਮਾਰੀ । ਯਾਤੇ ਅਜ਼ਮਤ ਭੀ ਤਿਨ ਭਾਰੀ॥੧੨॥ 


ਰਿੱਧਿ ਸਿੱਧ ਤੁਮ ਤੇ ਸਭ ਪਾਈ । ਇਸ ਬਿਧਿ ਕੀ ਗਤਿ ਚਿਤ ਠਹਰਾਈ। 
ਚਲਯੋ ਹੁਤੋ ਤਵਨ ਸੇਵਾ ਕਾਰਨ । ਮਿਲ ਕੈ ਤੁਮ ਸਭ ਕੀਨ ਉਚਾਰਨ ॥੧੩॥ 


ਤੁਮ ਜੋ ਤਿਨ ਕੋ ਪੂਜਨ ਜਾਵਉ । ਹੌਂ£ ਨਿਜ ਮਨ ਕੋ ਕਿਉਂ ਭਰਮਾਵਉਂ” । 
ਸੁਣਕੈ ਬਰੂਨ ਭਨੀ ਪੁਨ ਬਾਨੀ । 'ਸ੍ਰੀ ਨਾਨਕ ਲਖ ਗਨ ਗੁਨਖਾਨੀ॥ ੧੪॥ 


ਨਰਨ ਉਧਾਰਨ” ਹਿਤ ਅਵਤਾਰਾ । ਧਰਕੇ ਦੇਹ ਨਿਜ ਸ੍ਰੀ ਕਰਤਾਰਾ। 
ਦ੍ਰਿਢ ਸਰਧਾ ਧਰ ਭਰਮਹੁ ਨਾਂਹੀ । ਚਰਨ ਕਮਲ ਸੇਵਹੁ ਤੁਮ ਤਾਂਹੀ” ॥੧੫॥ 


ਸੁਨ ਕਰ ਸੈਦੋ ਘਿਉ ਤਿਹਕਾਲਾ । ਆਯੋ ਜਹਿ' ਬੈਠਯੇ ਪ੍ਰਭੁ ਦਸਾਲਾ। 
ਅਭਿਬੰਦਨ ਕਰ ਬੈਠ ਸਮੀਪਾ । ਪਿਖ ਬੋਲੇ ਬੇਦੀ ਕੁਲਦੀਪਾ ॥੧੬॥ 


“ਤੂੰ ਕਿਉਂ ਆਯੋ ਨਿਸਾ ਮਝਾਰੀ । ਆਵਤ ਹੁਤੋ ਹੋਤ ਭੁਨਸਾਰੀ£”। 
ਨਿਜ ਬ੍ਰਿਤਾਂਤ ਤਿਨ ਸਰਬ ਬਖਾਨਾ । 'ਪ੍ਰਭੂ ਜੀ ਤੁਮਰੋ ਭੇਦ ਨ ਜਾਨਾ॥੧੭॥ 


5।। 58000 8001 5010। । 64049” ੧81੧0॥੧੪8ਇ॥0੫੧॥600118.60।। 


ਅਧਿਆਇ 45 ਗ੍ਰਿਹਸਤ-ਧਰਮ ਦੀ ਪ੍ਰਧਾਨਤਾ 


ਉਦੋਂ ਉਹ ਨਦੀ ਦੇ ਕੰਢੇ ਵੱਲ ਚੱਲ ਪਿਆ। ਰਾਹਾਂ ਵਿਚ ਉਸ ਨੂੰ ਇਕ ਮਨੁੱਖ ਮਿਲਿਆ, ਜਿਸ 
ਦੇ ਹੱਥ ਵਿਚ ਇਕ ਮੱਛੀ? (ਫੜੀ ਹੋਈ) ਸੀ। ਉਸ ਨੂੰ ਵੇਖ ਕੇ ਸੈਦੋ ਪੁੱਛਣ ਲੱਗਿਆ ॥੯॥ 


“ਤੂੰ ਕੌਣ ਹੈਂ ਤੇ ਐਨੀ ਰਾਤ ਵਿਚ ਕਿੱਧਰ ਜਾ ਰਿਹਾ ਹੈ'? ਤੂੰ ਚੋਰ” ਹੈ' ਕਿ ਸਿੱਖ ਹੈਂ? ਉਸ 
ਬੰਦੇ ਨੇ ਇਹ ਸੁਣ ਕੇ ਉੱਤਰ ਦਿੱਤਾ, “ਮੈਨੂੰ ਕੋਈ ਚੋਰ ਨਾ ਜਾਣ! ॥੧੦॥ 


ਮੈਨੂੰ ਸਾਰੀਆਂ ਨਦੀਆਂ ਦਾ ਸਵਾਮੀ” ਜਾਣ! ਸਮਝ ਲੈ ਕਿ ਮੇਰਾ ਨਾਮ 'ਵਰੁਣ' ਹੈ। ਮੈਂ ਗੁਰੂ 
ਜੀ ਦੀ ਪੂਜਾ ਕਰਨ ਲਈ ਜਾਂਦਾ ਹਾਂ ਅਤੇ ਰੋਜ਼ਾਨਾ ਪੂਜਾ ਕਰਕੇ, ਉਨ੍ਹਾਂ ਦੇ ਦਰਸ਼ਨ ਕਰ 
ਆਉਂਦਾ ਹਾਂ।” ॥੧੧॥ 


ਸੈਦੋ ਘੇਉ ਨੇ ਸੁਣ ਕੇ ਕਿਹਾ, “ਮੈ ਤਾਂ ਆਪਣੇ ਮਨ ਵਿਚ ਕੁਝ ਹੋਰ ਹੀ ਸੋਚਿਆ ਸੀ ਕਿ 
ਗੁਰੂ ਜੀ ਤੁਹਾਡੀ ਸੇਵਾ (ਪੂਜਾ) ਕਰਦੇ ਹਨ ਤੇ ਤਾਂ ਹੀ ਉਨ੍ਹਾਂ ਵਿਚ ਐਨੀ ਵਡਿਆਈ (ਸ਼ਕਤੀ) 
ਮੈਦਾ ਹੋ ਚੁੱਕੀ ਹੈ। ॥੧੨॥ 


ਸਾਰੀਆਂ ਰਿੱਧੀਆਂ-ਸਿੱਧੀਆਂ ਉਨ੍ਹਾਂ ਨੇ ਤੁਹਾਡੇ ਪਾਸੋਂ ਹੀ ਪ੍ਰਾਪਤ ਕੀਤੀਆਂ ਹਨ। ਮੈਂ ਤਾਂ ਇਸ 
ਤਰਾਂ ਦੀ ਸੋਚ ਹੀ ਮਨ ਵਿਚ ਵਸਾਈ ਹੋਈ ਸੀ ਅਤੇ ਮੈਂ (ਇਹੋ ਹੀ ਸੋਚ ਕੇ) ਤੁਹਾਡੀ” ਸੇਵਾ 
ਕਰਨ ਲਈ ਚੱਲ ਪਿਆ ਸਾਂ, ਤੁਸੀ' ਤਾਂ ਮਿਲ ਕੇ ਸਾਰਾ ਕੁਝ ਹੀ ਦੱਸ ਦਿੱਤਾ ਹੈ। ॥੧੩॥ 


ਤੁਸੀਂ ਜੋ ਉਨ੍ਹਾਂ ਨੂੰ (ਗੁਰੂ ਜੀ ਨੂੰ) ਪੂਜਣ ਜਾਂਦੇ ਹੋ, ਮੈਂ£ ਕਿਉ' ਆਪਣੇ ਮਨ ਨੂੰ ਉਲਝਣ (ਭਰਮ) 
ਵਿਚ ਪਾਵਾਂ। ਉਸ (ਸੈਦੋ) ਨੂੰ ਸੁਣ ਕੇ ਵਰੁਣ ਨੇ ਫਿਰ ਕਿਹਾ, “ਸੀ ਗੁਰੂ ਜੀ ਨੂੰ ਗੁਣਾਂ ਦੀ 
ਖਾਣ ਜਾਣ! ॥੧੪॥ 


ਉਨ੍ਹਾਂ ਨੇ ਤਾਂ ਲੋਕਾਂ ਦਾ ਉਧਾਰ ਕਰਨ ਲਈ ਅਵਤਾਰ ਲਿਆ ਹੈ। ਕਰਤਾਰ ਨੇ ਆਪ ਹੀ 
(ਦੇਹੀ ਰੂਪ ਵਿਚ) ਸਰੀਰ ਧਾਰਨ ਕੀਤਾ ਹੈ। ਮਨ ਵਿਚ ਦ੍ਰਿੜ੍ਹ ਸ਼ਰਧਾ ਧਾਰ ਕੇ ਤੂੰ ਉਨ੍ਹਾਂ ਦੇ 
ਚਰਨ ਕਮਲਾਂ ਵਿਚ ਸੇਵਾ ਕਰ। ਕਿਸੇ ਭਰਮ ਵਿਚ ਨਾ ਧੈ।” ॥੧੫॥ 


ਸੈਦੋ ਘੇਉ (ਇਹ ਸਾਰਾ ਕੁਝ) ਸੁਣ ਕੇ ਉਸੀ ਵਕਤ ਉਥੇ ਆ ਗਿਆ, ਜਿੱਥੇ ਕਿਰਪਾਲੂ ਗੁਰੂ 
ਜੀ ਬੈਠੇ ਹੋਏ ਸਨ। ਨਮਸਕਾਰ£' ਕਰਕੇ (ਜਦ) ਉਨ੍ਹਾਂ ਪਾਸ ਬੈਠਾ, (ਤਾਂ) ਦੇਖ ਕੇ ਬੇਦੀ ਕੁਲ 
ਦੇ ਦੀਪਕ (ਗੁਰੂ ਜੀ) ਬੋਲੇ। ॥੧੬॥ 


“ਤੂੰ ਅੱਧੀ ਰਾਤ ਨੂੰ ਕਿਉਂ ਆਇਆ ਹੈਂ? ਅੱਗੇ ਦਿਨ? ਚੜ੍ਹੇ ਆਇਆ ਕਰਦਾ ਸੀ। ” ਤਾਂ 


ਸੈਦੋ ਨੇ ਆਪਣੇ ਨਾਲ ਜੋ ਬੀਤੀ, ਸਾਰੀ ਗੱਲ ਦੱਸੀ, “ਹੇ ਖ੍ਰਭੂ ਜੀ ਮੈਂ ਆਪ ਦੇ ਭੇਦ ਨੂੰ ਜਾਣ 
ਨਹੀਂ ਸੀ ਸਕਿਆ। ॥੧੭॥ 


5॥ 58000 8001 5000 2 ੪00੩੧ __?”।੧੫੧00੫1500੫੧॥6%080। 


ਸ਼ੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਯਾਂਤੇ ਮੈ ਭਰਮ੍ਯੋ ਮਤਿ ਮੂਢਾ । ਅਬ ਮੈਂ ਲਖ੍ਯੋ ਪ੍ਰਤਾਪ ਜੁ ਗੂਢਾ' ”। 
ਸਭ ਬਿਧਿ ਸੁਨਕੈ ਸ੍ਰੀ ਗੁਨਖਾਨੀ । ਉਚਰਯੋ ਸਬਦ ਮ੍ਰਿਦੁਲ ਮੁਖ ਬਾਨੀ॥੧੮॥ 


#ਠਾੀ ੫ਹਾਗੀੰ ਅਠ ਲੰਡ ਨਾਵਾਂ ਕੰਡ ਸ਼ਗਨ£ /ਤਨ /ਵ/ਨ ਨਉ ਮੈਨ ਨਹਾ ਏਕ ਭਾਲੇ ਗੁਣਾ ਹੀਨ 
ਕਾਰਮਫੰਤਾ ਸ਼ਾਲਾਿਆ ਨਾਨਕ ਕਾਰੈ ਗਰ ਘਰ# ਚਉਝੈ ਘਹ/ਰੇ ਸ਼ਲਾਹ ਕੈ ਨਰਾੱਇਆ ਓੰਪਜੈ ਰਾਈ 
/ਤੈਨਾ ਫਰੀਆਫਾ ਨਲ ਟੋਸ਼ਤਾੰ ਆਨੇ ੭/$ ਸਰਾ ਨਾ/ ਕੈ ਅੰਘੂਤ ਫੰਡੀਨੈ ਕਰਨੀ ੋਇ ਘਨਾਈ 
ਕੱਚਨ ਕਾਇਆ ਕਲੀਨ ਵੰਨ ਚੜੇ ਛੜਾ? ਲੇ ਹੱਫੈ ਨਦਾਨੇ ਸ਼ਰਾਣ ਕੰ ਲਹ ਨ ਪਾਈ ਤਾਊਂ॥ 
ਸਤਾ ਹਨੀ ਸਤੁ ਭਲਾ ਝਗੀਨੈ ਪਤਆ ਪਾਨ ਓਥੈ ਘਨ ਹਨ ਛੰਚਾਗੀਨ ਠੁੜੈ ਘਟੈ ਰਾਨੀ 
ਓਥੈ ਖੋਟੇ ਸਟ ਖਰੇ ਕਾਲ? ਸਾੜਾਨਿ# ਬੋਲਣਾ ਫਾਦਲ਼ ਨਾਨਕਾ ਟਲ ਸੜ ਖਸਨੈ ਆਨ 57 

(ਨ. ਗੰ. ਨਾੜ, ਪੰਨਾਂ ੧੪੬? 


ਚੌਪਈ 
ਸੁਨ ਬਾਨੀ ਕੋ ਸਰਧਾ ਹੋਈ। ਸੇਵਾ ਕਰਨ ਲਗਾ ਪੁਨ ਸੋਈ। 
ਗੁਰ ਕੇ ਸਬਦ ਲਿਖਹਿ ਬੀਚਾਰਹਿ। ਸੁਨਹਿ ਪ੍ਰੇਮ ਸੋ ਬਹੁਰ ਉਚਾਰਹਿ॥ ੧੯॥ 


ਬੈਠਹਿ' ਨਿਤ ਸ੍ਰੀ ਗੁਰ ਧੁਮਸਾਲਾ । ਹੋਤ ਕੀਰਤਨ ਪ੍ਰੇਮ ਬਿਸਾਲਾ । 
ਦੇਸ਼ ਦੇਸ਼ ਤੇ ਸੁਨ ਜਸ ਗੁਰ ਕੋ । ਮਾਨਵ? ਅਏ ਪ੍ਰੇਮ ਕਰ ਉਰ ਕੋ॥ ੨੦॥ 


ਆਇ ਸਕਾਮ”, ਸੁ ਪੂਰਨ ਹੋਵਹਿ । ਜੇ ਨਿਸ਼ਕਾਮ ਗਕਾਨ ਸੁਖ ਜੋਵਹਿਂ । 
ਭੀਰ ਭੂਰ ਨਿਤ ਪੁਰਕਰਤਾਰਾ । ਹੋਵਹਿ ਦੇਗ” ਬਿਸਾਲ ਅਹਾਰਾ ॥੨੧॥ 


5।। 53000 8001 5001 ਗ 61009 ੧3101500੫੧)601੧.60।। 


ਅਧਿਆਇ 45 ਗ੍ਰਿਹਸਤ-ਧਰਮ ਦੀ ਪ੍ਰਧਾਨਤਾ 


ਇਸ ਕਰਕੇ ਮੈਂ' ਮੂਰਖ ਮੱਤ ਵਾਲਾ ਭਰਮ ਗਿਆ ਸੀ। ਹੁਣ ਮੈਂ ਆਪ ਦੇ ਵੱਡੇ ਪਰਤਾਪ ਨੂੰ 
ਜਾਣ ਗਿਆ ਹਾਂ।” ਉਸ ਦੀ ਸਾਰੀ ਕਹਾਣੀ ਸੁਣ ਕੇ ਗੁਣਾਂ ਦੀ ਖਾਣ (ਗੁਰੂ ਜੀ) ਨੇ ਆਪਣੇ 
ਕੋਮਲ£ ਮੁੱਖ ਤੋਂ ਇਸ ਸ਼ਬਦ ਦਾ ਉਚਾਰਨ ਕੀਤਾ। ॥੧੮॥ 


ਨ ਰਾਤ ਟੇ ਅੱਠਾਂ ਪੈਰਾਂ ਅੰਦਰ ਹੇ ਜੰਵ/ ਤੂੰ ਅਨ ਦੀਲ਼ਾਂ ਨੂੰ ਨਾਲ਼ ਕਰ/ ਪੰਜ ਪੁਾਣ ਨਾਲਕਾ 
ਪਾਪ ਅਤੇ £ੰਨ ਗੁਣ/ ਨਂਵੀੱਥਾਂ 'ਤੇ ਤੂੰ ਆਪਣੀ ਦੇਹ ਨੂੰ ਕਾਨੂ ਕਰ/ ਉਸ ਦੇਹ ਅੰਦਰ ਅਦੁੱਤਾੰ ਸਾਹਿਲ 
ਏ ਨਾ# ਦੇ ਨੌੱ'#਼ਜ਼ਾਨੇ ਹਨ/ ਨੋਕ ਅਤੇ ਗੰਭੀਰ ਘਰਸ਼ ਉਨ੍ਹਾਂ ਸ਼ਜ਼ਨੇਆਂ ਨੂੰ ਲੱਭਦੇ ਹਨ/ ਗੁਰਾਂ ਨੂੰ ਆਪਣਾ 
ਰੂਹਾਨੀ ਗਹੈਲਰ ਝਣਾ ਕੇ ਭਾਗਾਂ ਵਾਲ਼ੇ ਸ਼ਹੈਲ ਦਾ ਜਨ-ਨਾਏਨ ਕਰਦੇ ਹਨ; ਹੇ ਨਨਕਾ/ 

ਆੰ੍ਤ-ਵੇਲੇ ਦੇ ਗੱਥੇ ਪਰ ਅੰਦਰਾ ਉੰਤਾਨ੍ਰੇਸਟਤ ਸ਼ਮਝ' ਵਾਲ਼ੇ ਲੀਂਏਆਂ ਦੇ ਮਨ /ਵੋਲਾ ਉਮਾਹਾ 
ਪੈਦਾ ਹੁੰਦਾ ਹੈ/ ਉਨ੍ਹਾਂ ਦੀ ਵਸਤਾਂ ਦਰਆਵਾਂ ਨਾਲ਼ ਹੈ ਅਤੇ ਉਨ੍ਹਾਂ ਦੇ ਮਨ ਅਤੇ ਨੂੰਹ /ਵੋਚਾ ਸੱਚਾ ਨਾਮ ਹੈ/ 
ਉਥੇ ਆੰਮਤ-ਰਸ਼ ਵਰਈੇਆ ਜਾਂਦਾ ਹੈ ਅਤੇ ਭਾਗਾਂ ਵਾਲੇਆਂ ਨੂੰ ਨਨ ਦੀੰ ਦਾਤਾ /#ਲਦਾਂ ਹੈ/ ਸ਼ਗੀਰ ਸ਼ੌਨੇ 
ਲੀ ਤਰਾਂ ਪਰਖਿਆ ਜ਼ਾਂਦਾ ਹੈ ਤੇ ਉਹ ਆਤਨਕਾ ਉਨਤੀ ਦਾ ਰੰਗਾ ਧਾਰਨ ਕਰ ਲੈਂਦਾ ਹੈ/ ਜੋਕਰ ਜਵਾਹਨੀ 
ਆਪਣਾ #ਹਰ ਦਾ ਨਜ਼ਰ ਕਰੋ ਤਾਂ ਏਹ ੜ ਕੇ ਅੱਗ /ਵੈਲ ਨਠੀੱ ਪਇਆ ਜਾਂਦਾ/ ਬਾਕੀ /ਏਆਂ ਸੱਤਾਂ 
ਮਾਹਰਾਂ ਅੰਦਰ ਸ਼ੱਚ ਸ਼ੌਲਣਾ ਤੇ /ਵੈਦਵਾਨਾਂ ਦੇ ਕੌਲ ਫੈਠਣਾ ਦੰਗਾ ਹੈ/ ਓਲੋਂ ਝਦੀ ਤੋਂ ਨੇਕੀ ਦੀ ਪਹਿਚਾਣ 
ਹੁੰਦੀ ਹੈ ਅਤੇ ਝੂਠਾਂ ਟੀ ਹੁੰਜੀੰ ਘੱਟ ਹੁੰਦੀ ਹੈ/ ਓਥੇ ਨਕਲੀ ਪਣੇ ਨਟੇ ਜਾਂਦੇ ਹਨ ਤੇ ਅਸਲੀਆਂ ਨੂੰ ਵਾਹ- 
ਵਾਹ #,ਲਦਾਂ ਹੈ/ ਛੇਫਾ/ਇਦਾ ਹੈ ਇਨਸ਼ਾਨ ਦਾ ਲੋਲਣ-ਚੱਲਣ, ਹੇ ਨਨਕ/ ਖਲ ਤੇ. ਆਲ਼ਕ ਦੇ ਵੱਸ 
/ਵੈਚਾ ਹੈ/ 'ਡ. ਗੰ ਸ਼ਾਹੇਲ, ਪੰਨਾਂ /#69 


ਚੌਪਈ 

ਸ੍ਰੀ ਗੁਰੂ ਜੀ ਦੁਆਰਾ ਇਸ ਸ਼ਬਦ ਦਾ ਉਚਾਰਨ ਸੁਣ ਕੇ ਉਸ ਦੇ ਮਨ ਵਿਚ ਸ਼ਰਧਾ ਵਧ ਗਈ 
ਤੇ ਫਿਰ ਗੁਰੂ ਜੀ ਦੀ ਸੇਵਾ ਵਿਚ ਜੁਟ ਗਿਆ ਸੀ। ਉਹ ਗੁਰੂ ਜੀ ਦੇ ਸ਼ਬਦ ਨੂੰ ਲਿਖਦਾ ਤੇ ਫਿਰ 
ਉਸ ਉੱਪਰ ਵਿਚਾਰ ਕਰਦਾ। ਉਹ ਉਨ੍ਹਾਂ ਸ਼ਬਦਾਂ ਨੂੰ ਬਹੁਤ ਹੀ ਪ੍ਰੇਮ ਨਾਲ ਸੁਣਦਾ ਤੇ ਫੇਰ 
ਬਾਅਦ ਵਿਚ ਉਚਾਰਨ ਕਰਦਾ। ॥੧੯॥ 


(ਇਸ ਤਰਾਂ) ਗੁਰੂ ਜੀ ਰੋਜ਼ਾਨਾ ਧਰਮਸ਼ਾਲਾ ਵਿਚ ਬੈਠਦੇ। (ਉੱਥੇ) ਬਹੁਤ ਹੀ ਪ੍ਰੇਮ ਸਹਿਤ (ਪ੍ਰਭੂ 
ਦੇ ਨਾਮ-ਸਿਮਰਨ ਦਾ) ਵਿਸ਼ਾਲ ਕੀਰਤਨ ਹੁੰਦਾ। ਗੁਰੂ ਜੀ ਦੀ ਮਹਿਮਾ ਸੁਣ ਕੇ ਮਨੁੱਖ (ਦੂਰ- 
ਦੂਰ) ਦੇਸ਼ਾਂ-ਵਿਦੇਸ਼ਾਂ ਤੋਂ, ਮਨ ਵਿਚ ਸ਼ਰਧਾ ਧਾਰ ਕੇ ਆਉਂਦੇ। ॥੨੦॥ 


ਕਾਮਨਾ” ਸਹਿਤ ਆਇਆਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ। ਜੋ ਲੋਕ ਨਿਸ਼ਕਾਮ ਆਉਂਦੇ, 
ਉਨ੍ਹਾਂ ਨੂੰ ਸੁੱਖ ਅਤੇ ਗਿਆਨ ਦੀ ਪ੍ਰਾਪਤੀ ਹੁੰਦੀ। ਕਰਤਾਰਪੁਰ ਵਿਚ ਰੋਜ਼ਾਨਾ ਬਹੁਤ ਇਕੱਠ 
ਹੋਇਆ ਕਰਦਾ ਤੇ ਲੰਗਰ” ਵਿਚ ਖੁੱਲ੍ਹਾ-ਡੁੱਲ੍ਹਾ ਭੋਜਨ ਤਿਆਰ ਹੁੰਦਾ । ॥੨੧॥ 


5। 500੫ 38001 5000। 3 ੬039੧ __ ” ।੧੧੧0॥੫ਟ॥0੫960(.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਬੈਠੇ ਹੁਤੇ ਏਕ ਨਰ ਆਯੋ । ਬੰਦਨ ਕਰਕੈ ਬੈਨ ਅਲਾਯੋ'। 
“ਸਿੱਖੀ ਕਿਧੋਂ' ਫਕੀਰੀ ਕਰੌ? । ਧਰਮ ਗ੍ਰਿਸਤ ਕੋ ਕੈ ਉਰ ਧਰੌਂ?॥ ੨੨॥ 


ਜਿਉ ਰਾਵਰ ਕੀ ਹੋਇ ਰਜਾਇ । ਤਿਉਂ ਕਰ ਹੋ' ਸੁਭ ਦੇਹੁ ਬਤਾਇ। 
ਸੁਨਯੋ ਆਪ ਕੋ ਜਸ ਮੈ ਭਾਰੀ । ਚਲ ਆਯੋ ਹਿਤ ਬੂਝਨ? ਕਾਰੀ”॥੨੩॥ 


ਦੋਹਰਾ 
ਬੋਲੇ ਕ੍ਰਿਪਾ ਨਿਧਾਨਿ ਤਬ “ਪ੍ਰਿਥਮ ਕਰਹੁ ਅਸ ਕਾਜ। 
ਹਮਰੀ ਲੇ ਅਰਦਾਸ ਤੁਮ ਗਮਨਹੂ” ਤੂਰਨ ਆਜ॥੨੪॥ 


ਚੌਪਈ 
ਬਸੈ ਸਿੱਖ ਅਮਕੇ” ਜੋ ਗ੍ਰਾਮੂ । ਬੂਝ ਨਾਮ ਜਾਵਹੁ ਤਿਹ ਧਾਮੂ। 
ਦੌਸੈ ਪ੍ਰਿਥਮ ਰੁਪੱਯੇ ਲੇਕਰ । ਪਾਛੇ” ਭੋਜਨ ਅਚਿਯੋ ਤਿਹ ਘਰ॥੨੫॥ 


ਬਹੁਰੋ ਜਬ ਤੂੰ ਹਟ ਕਰ ਆਵਹਿ । ਇਹ ਉੱਤਰ ਹਮ ਤਬਹਿਂ ਬਤਾਵਹਿਂ?। 
ਹੁਕਮ ਨਾਮ ਲੇਕਰ ਵਹੁ ਆਸੂ£ । ਸ਼ੀਘਰ ਗਯੋ ਤਾਂਹਿ ਸਿਖ ਪਾਸੂ॥ ੨੬॥ 


ਅਤਿਸ਼ੈ ਘਰ ਤੇ ਨਿਰਧਨ ਸੋਈ । ਕਬ ਕਬ ਭੋਜਨ ਪ੍ਰਾਪਤਿ ਹੋਈ। 
ਏਕ ਸਿੱਖਯ, ਤਿਯ ਦੁਤਿਯ” ਭਲੇਰੀ । ਤੀਜੀ ਤਨੁਜਾ£ ਹੈ ਤਿਨ ਕੇਰੀ॥੨੭॥ 


ਹੁਕਮ ਸੁ ਨਾਮਾ ਦਿਯ ਗੁਰ ਜਬਹੀ । ਅਧਿਕ ਪ੍ਰੇਮ ਕਰ ਬੰਦਹਿ ਤਬਹੀ। 
ਸਾਦਰ ਸੋ ਤਿਹ ਮੰਚਨ ਬਸਾਇ । ਚਰਨ ਪਖਾਰੇ ਕਰ ਬਹੁ ਭਾਇ॥ ੨੮॥ 


ਬਹੁਰ ਕਹਯੋ “ਭੋਜਨ ਕਰ ਲੀਜੈ । ਦੂਰ ਸੁ ਸ਼੍ਰਮ ਮਾਰਗ ਕੋ ਲੀਜੈ”। 
ਸਿਖ ਸੋਂ ਤਿਸਨੇ ਬਚਨ ਅਲਾਏ । “ਗੁਰ ਕੋ ਹੁਕਮ ਨ ਭੋਜਨ ਖਾਏ॥ ੨੯॥ 


ਪੂਰਬ ਸਰਬ ਦਰਬ'? ਕੋ ਲੇਈ।ਪਾਛੇ ਤੇ ਘਰ ਅਸਨ ਅਚੇਈ”। 
ਸੁਨ ਕੈ ਸਿੱਖ ਸੁ ਤੂਸ਼ਨ ਰਹਯੋ । ਬਧੀ ਚਿੰਤ ਸਰਿਤਾ ਮਨ ਬਹਯੋ ॥੩੦॥ 


5।। 53000 8001 5001 64080 ੧3101500੫੧)60011.60।। 


ਅਧਿਆਇ 45 ਗ੍ਰਿਹਸਤ-ਧਰਮ ਦੀ ਪ੍ਰਧਾਨਤਾ 


(ਇੱਕ ਦਿਨ ਗੁਰੂ ਜੀ) ਬੈਠੇ ਸਨ ਤਾਂ ਇਕ ਆਦਮੀ ਆਇਆ। ਉਸ ਨੇ ਨਮਸਕਾਰ ਕਰਕੇ 
ਆਖਿਆ, “(ਮਹਾਰਾਜ ਜੀ ਮੈਨੂੰ ਦੱਸੋ) ਮੈਂ ਸਿੱਖੀ ਧਾਰਨ ਕਰਾਂ ਜਾਂ ਫ਼ਕੀਰੀ? ਜਾਂ ਫਿਰ 
ਹਿਰਦੇ ਵਿਚ ਗ੍ਰਿਹਿਸਤ-ਧਰਮ ਧਾਰਨ ਕਰ ਲਵਾਂ? ॥੨੨॥ 


ਜਿਸ ਤਰਾਂ ਵੀ ਆਪ ਜੀ ਦੀ ਆਗਿਆ ਹੋਵੇ, ਮੈਂ ਉਸੇ ਤਰਾਂ ਨਾਲ ਹੀ ਕਰ ਲਵਾਂਗਾ। ਮੈਨੂੰ 
ਚੰਗੀ ਤਰਾਂ ਦੱਸ ਦੇਵੋ। ਮੈਂ ਆਪ ਦੀ ਬਹੁਤ ਮਹਿਮਾ ਸੁਣੀ ਹੈ, ਇਸ ਕਰਕੇ ਹੀ ਆਪ ਪਾਸੋਂ 
ਇਹ ਪੁੱਛਣ” ਲਈ ਚੱਲ ਆਇਆ ਹਾਂ।” ॥੨੩॥ 


ਦੋਹਰਾ ਰ੍ 
ਤਾਂ ਕਿਰਪਾ ਦੇ ਭੰਡਾਰ (ਗੁਰੂ ਜੀ) ਨੇ ਕਿਹਾ, “ਸਭ ਤੋ ਪਹਿਲਾਂ ਤੂੰ ਇਸ ਤਰਾਂ ਕੰਮ ਕਰ, ਤੂੰ 
ਸਾਡੀ ਬੇਨਤੀ (ਆਦੇਸ਼) ਲੈ ਕੇ, ਅੱਜ (ਹੁਣੇ) ਹੀ ਜਲਦੀ ਨਾਲ ਤੁਰ? ਪਉ। ॥੨੪॥ 


ਚੌਪਈ 
ਉਸ (ਫਲਾਣੇ)“ ਪਿੰਡ ਵਿਚ ਸਾਡਾ ਇੱਕ ਸਿੱਖ ਰਹਿੰਦਾ ਹੈ, ਉਸ ਦਾ ਨਾਂ ਪੁੱਛ ਕੇ ਉਸ ਦੇ ਘਰ ਚਲੇ 
ਜਾਣਾ। ਪਹਿਲਾਂ ਉਸ ਪਾਸੋਂ ਦੋ ਸੌ ਰੁਪਏ ਲੈਣੇ ਤੇ ਫੇਰ ਪਿੱਛੋਂ> ਉਸ ਦੇ ਘਰੋਂ ਭੋਜਨ ਛਕਣਾ। ॥੨੫॥ 


ਫਿਰ ਜਦ ਤੂੰ ਪਰਤ ਕੇ ਵਾਪਸ ਆਵੇਂਗਾ ਤਾਂ ਅਸੀਂ ਤੈਨੂੰ ਇਸ ਦਾ ਉੱਤਰ ਦੱਸ ਦੇਵਾਂਗੇ। ” ਉਹ 
ਸਿੱਖ, ਗੁਰੂ ਜੀ ਦਾ ਇਸ ਤਰਾਂ ਹੁਕਮ ਲੈ ਕੇ ਜਲਦੀ£ ਨਾਲ ਉਸ ਦੇ ਕੋਲ ਜਾ ਪਹੁੰਚਿਆ ॥੨੬॥ 


ਅੱਗੇ ਉਹ (ਸਿੱਖ) ਘਰੋ' ਬਹੁਤ ਗ਼ਰੀਬ ਸੀ । (ਉਸ ਨੂੰ) ਕਦੇ ਕਦੇ ਹੀ ਖਾਣ ਨੂੰ ਭੋਜਨ ਮਿਲਦਾ 
ਸੀ । (ਘਰ ਵਿਚ) ਇਕ ਸਿੱਖ ਤੇ ਦੂਸਰੀ” ਉਸ ਦੀ ਸੁਸ਼ੀਲ-ਪਤਨੀ ਸੀ ਅਤੇ ਤੀਸਰੀ ਉਨ੍ਹਾਂ 
ਦੀ ਇੱਕ ਧੀਏ ਸੀ। ॥੨੭॥ 


ਜਿਉਂ ਹੀ ਗੁਰੂ ਜੀ ਦਾ ਦਿੱਤਾ ਹੋਇਆ ਹੁਕਮਨਾਮਾ ਉਸ ਸਿਖ ਨੂੰ ਦਿੱਤਾ ਤਾਂ ਅੱਗੇਂ (ਸਿੱਖ ਨੇ) 
ਬਹੁਤ ਪ੍ਰੇਮ-ਭਾਵ ਨਾਲ ਉਸ ਨੂੰ ਨਮਸਕਾਰ ਕੀਤੀ। ਬਹੁਤ ਆਦਰ-ਸਤਿਕਾਰ ਸਹਿਤ ਉਸ 
ਨੂੰ ਮੰਜੇਦੈ `ਤੇ ਬਿਠਾਇਆ ਤੇ ਬੜੇ ਪ੍ਰੇਮ ਨਾਲ ਉਸ ਦੇ ਚਰਨ ਧੋਤੇ। ॥੨੮॥ 


ਫਿਰ ਉਸ (ਸਿੱਖ) ਨੇ ਕਿਹਾ, “(ਪਹਿਲਾਂ) ਭੋਜਨ ਛਕ ਲਵੋ ਤੇ ਪੈਂਡੇ ਦੀ ਥਕਾਵਟ ਦੂਰ ਕਰ 
ਲਵੋ। ” (ਤਾਂ ਹੁਕਮਨਾਮੀਏ ਨੇ) ਉਸ ਸਿੱਖ ਨੂੰ ਕਿਹਾ, “ਗੁਰੂ ਜੀ ਦਾ ਹੁਕਮ ਹੈ, (ਤਦ ਤੱਕ) 
ਭੋਜਨ ਨਹੀਂ ਖਾਣਾ। ॥੨੯॥ 


ਪਹਿਲਾਂ (ਉਸ ਤੋਂ) ਸਾਰੇ ਪੈਸੇ? ਲੈ ਲੈਣੇ, ਫਿਰ ਉਸ ਦੇ ਘਰ ਦਾ ਖਾਣਾ ਖਾਣਾ। ” ਉਸ ਦੀ 
ਗੱਲ ਸੁਣ ਕੇ ਸਿੱਖ ਚੁੱਪ ਰਿਹਾ। ਉਸ ਦਾ ਮਨ ਚਿੰਤਾ ਰੂਪੀ ਨਦੀ ਵਿਚ ਵਹਿਣ ਲੱਗਾ। ॥੩੦॥ 


5।। 58000 800 5001 ੬00੧ ੨ 1੧੧੧0੧1500੧)6010 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


--ਕਿਹ ਤੇ ਦੇਉ ਕਰੋਂ ਕਯਾ ਕਾਜਾ? । ਸਿੱਖੀ ਪਰਣ' ਰਹੇ ਕਿਵ ਆਜਾ। 
ਘਰ ਮੈਂ ਸੌਜ? ਨਹੀਂ ਅਸ ਕੋਈ । ਬੇਚ ਬਜਾਰ ਦੇਉ' ਧਨ ਜੋਈ-- ॥੩੧॥ 


ਦੋਹਰਾ 
ਤਿਹ ਤਨੁਜਾ ਕੋ ਪੰਚ ਸੈ? ਹੁਤੋ ਸ਼ਾਹ ਇਕ ਦੇਤ। 
ਅਘ ਕੋ ਦਰਬ ਪਛਾਨ ਕੈ ਸਿੱਖ ਨ ਪੂਰਬ ਲੇਤ॥ ੩੨॥ 


ਚੌਪਈ 
ਦੈ ਘਟਕਾ ਬੀਤੀ ਜਬ ਬੈਸੇ“ । ਤਿਹ ਅੰਗਨਾਂ ਬੋਲੀ ਤਬ ਐਸੇ । 
“ਕਿਉਂ ਚਿੰਤਾ ਚਿਤ ਮੈਂ ਤਵ ਕੀਨੰ? । ਜੋ ਹਮ ਢਿਗ ਸੋ ਸਤਗੁਰ ਦੀਨੰ॥੩੩॥ 


ਲੇਹੁ ਸੁਤਾ ਕੋ ਦੈ ਸੌ ਅਬਹੀ । ਸਤਗੁਰ ਹੇਤ ਦੇਹੁ ਸੋ ਤਬਹੀ । 
ਜੇ ਨਿਜ ਹਿਤ ਲੇਵੈ ਅਘ? ਹੋਇ । ਪਰਉਪਕਾਰ ਦੋਸ਼ ਨਹਿ ਕੋਇ ॥੩੪॥ 


ਤੂਰਨ ਕੀਜੈ ਉਠਕਰ ਕਾਜਾ । ਰਾਖਹੁ ਸਿੱਖੀ ਕੋ ਪ੍ਰਨ ਆਜਾ”। 

ਸੁਨ ਸਲਾਹ ਐਸੀ ਨਿਜ ਤਿਯ ਕੀ । ਮਾਨੀ ਮਨ ਕਰ ਭਾਵਤ ਨੀਕੀ£ ॥੩੫॥ 
ਦੋਹਰਾ 

ਗਮਨਯੋ ਢਿਗ ਤਬ ਸ਼ਾਹ ਕੇ ਬੈਠਯੋ ਬਚਨ ਅਲਾਇ । 8 

“ਸਹਸ ਅਢਾਈ ਦਰਬ ਦੇ ਸੁਤਾ ਬਯਾਹ”ਂ ਲੈ ਜਾਇ” ॥੩੬॥ ੯”? 


ਚੌਪਈ 


ਕਹੈ ਸ਼ਾਹੁ “ਤੁਮ ਲੇਹੂ ਬਧੇਰੇ । ਦਰਬ ਬਿਸਾਲ ਸਦਨ ਮਹਿੰ ਮੇਰੇ। 
ਦਾਰਿਦ£ ਏਕ ਬਾਰ ਨਿਜ ਖੋਈ । ਸੁਖ ਪਾਵਹੁ, ਕਰ ਸ਼ੰਕ ਨ ਕੋਈ”॥੩੭॥ 


“ਸੁਨਹੁ, ਚਾਹਿ ਮੁਝ ਅਵਰ ਨ ਕੋਈ । ਜਾਚੇ ਜਿਤੇ ਦੀਜਿਯੇ ਸੋਈ”। 
ਅਸਕਹਿ ਲੇ ਤਬ ਸਹਸ ਅਢਾਈ? । ਆਨ ਸਿੱਖ ਕੀ ਭੇਟ ਚਫਾਈ॥ ੩੮॥ 


5।। 53000 8000 50101 ਹ। ੬0੧2“ ੧81੧0੧੫15॥0੫)601131.001। 


ਅਧਿਆਇ 45 ਗ੍ਰਿਹਸਤ-ਧਰਮ ਦੀ ਪ੍ਰਧਾਨਤਾ 


-ਮੈਂ ਕੀ ਕੰਮ ਕਰਾਂ, ਇਸਨੂੰ ਪੈਸੇ ਕਿੱਥੋਂ ਦੇਵਾਂ? ਅੱਜ ਮੇਰਾ ਸਿੱਖੀ ਦਾ ਪ੍ਰਣ ਕਿਵੇਂ ਰਹੇ? 
ਘਰ ਵਿਚ ਐਸੀ ਸਮੱਗਰੀ ਸਮਾਨ£ ਵੀ ਕੋਈ ਨਹੀਂ ਹੈ, ਜਿਸ ਨੂੰ ਬਜ਼ਾਰ ਵਿਚ ਵੇਚ ਕੇ ਉਸ 
ਨੂੰ ਪੈਸੇ (ਰਕਮ) ਦੇ ਦੇਵਾਂ_। ॥੩੧॥ 


ਦੋਹਰਾ 
ਇਕ ਸ਼ਾਹੂਕਾਰ, ਉਸ ਦੀ ਲੜਕੀ ਦੇ (ਰਿਸ਼ਤੇ ਵਾਸਤੇ) ਪੰਜ ਸੌ? ਰੁਪਏ ਦਿੰਦਾ ਸੀ ਪਰ (ਉਸ 
ਸਿੱਖ ਨੇ ਇਸ ਮਾਇਆ ਨੂੰ) ਪਾਪ ਦਾ ਧਨ ਸਮਝ ਕੇ ਪਹਿਲਾਂ ਨਹੀਂ ਸੀ ਲਿਆ। ॥੩੨॥ 


ਚੌਪਈ ਰ੍ 

ਜਦ ਬੈਠਿਆਂ" ਦੋ ਘੜੀਆਂ ਬੀਤ ਗਈਆਂ ਤਾਂ ਉਸ ਦੀ ਪਤਨੀ ਨੇ ਇਉਂ ਕਿਹਾ, “ਤੁਸੀਂ ਮਨ 
ਵਿਚ ਚਿੰਤਾ ਕਿਉਂ ਕਰਦੇ ਹੋ?” ਜੋ ਆਪਣੇ ਕੋਲ ਹੈ, ਆਪਾਂ ਸਤਿਗੁਰੂ ਜੀ ਨੂੰ ਦੇ ਦਿੰਦੇ 
ਹਾਂ ॥੩੩॥ 


ਤੁਸੀਂ ਲੜਕੀ ਦੇ ਕੇ (ਸ਼ਾਹੂਕਾਰ ਪਾਸੋਂ? ਹੁਣੇ ਹੀ ਦੋ ਸੌ ਰੁਪਈਆ ਲੈ ਆਵੋ ਤੇ ਗੁਰੂ ਜੀ ਦੇ 
ਵਾਸਤੇ ਦੇ ਦੇਵੋ। ਜੇ ਅਸੀਂ ਆਪਣੇ ਲਾਭ ਵਾਸਤੇ ਲਈਏ ਤਾਂ ਹੀ ਪਾਪ” ਹੋਵੇਗਾ। ਪਰਉਪਕਾਰ 
ਕਰਨ ਲਈ ਕੋਈ ਪਾਪ ਨਹੀਂ' ਲੱਗਦਾ। ॥੩੪॥ ਰ 


ਉਠ ਕੇ ਛੇਤੀ ਨਾਲ ਇਹ ਕੰਮ ਕਰੋ ਤੇ ਅੱਜ ਸਿੱਖੀ ਦੇ ਪ੍ਰਣ ਨੂੰ ਰੱਖ ਲਵੋ । ` ਆਪਣੀ ਘਰ 
ਵਾਲੀ ਦੀ ਇਹ ਰਾਏ ਸੁਣੀ ਤਾਂ ਮਨ ਵਿੱਚ ਚੰਗੀ£ ਜਾਣ ਕੇ ਉਸ ਨੇ ਮੰਨ ਲਈ। ॥੩੫॥ 


ਦੋਹਰਾ 
ਉਹ ਸ਼ਾਹ ਕੋਲ ਚਲਾ ਗਿਆ ਤੇ ਉਸ ਦੇ ਕੋਲ ਬੈਠ ਕੇ ਕਿਹਾ, “(ਸ਼ਾਹ ਜੀ) ਮੈਨੂੰ ਢਾਈ ਸੌ 
ਰੁਪਇਆ ਦੇ ਦੇਵੋ ਤੇ ਲੜਕੀ ਨੂੰ ਵਿਆਹ” ਕੇ ਲੈ ਜਾਵੇ” ॥੩੬॥ 


ਚੌਪਈ 

ਸ਼ਾਹ ਨੇ ਆਖਿਆ, “ਤੁਸੀਂ ਹੋਰ ਜ਼ਿਆਦਾ ਪੈਸੇ ਲੈ ਲਵੋ, ਮੇਰੇ ਘਰ ਵਿਚ ਬਹੁਤ ਪੈਸੇ ਹਨ। 
ਆਪਣੀ ਗਰੀਬੀ ਇਕ ਵਾਰ ਹੀ ਦੂਰ ਕਰ ਲਵੋ ਤੇ ਸੁੱਖ ਪ੍ਰਾਪਤ ਕਰੋ, ਮਨ ਵਿਚ ਕੋਈ ਸੰਸਾ 
ਚਿੰਤਾ) ਨਾ ਰੱਖੋ।  ॥੩੭॥ 


(ਸਿੱਖ ਨੇ ਆਖਿਆ), “(ਸ਼ਾਹ ਜੀ) ਸੁਣੋ, ਮੈਨੂੰ ਹੋਰ (ਪੈਸਿਆਂ ਦੀ) ਕੋਈ ਲੋੜ ਨਹੀਂ' ਹੈ। 


ਜਿੰਨੇ ਮੈਂ .ਹਗੇ ਹਨ, ਉਤਨੇ ਹੀ ਦੇ ਦੇਵੋ। ” ਇਸ ਤਰਾਂ ਕਹਿ ਕੇ, ਉਸ ਨੇ ਢਾਈ? ਸੌ ਰੁਪਏ 
ਲੈ ਲਏ ਤੇ (ਲਿਆ ਕੇ) ਉਸ ਸਿੱਖ ਨੂੰ ਭੇਟ ਕਰ ਦਿੱਤੇ। ॥੩੮॥ 


5॥ 58000 7800 500। 2 ੪0) _ %5 ।0੫੧001੨॥0੫)60181.0 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ ਰ੍ 
ਦੋ ਸੈ ਸਤਗੁਰ ਕੋ ਦਿਯੋ ਸਿਖ ਕੀ ਭੇਟ ਪਚਾਸਾਂ। 
ਕਰ ਭੋਜਨ ਬਿਸਮੈ ਭਯੋ ਚਲਯੋ ਗੁਰੂ ਕੇ ਪਾਸ॥੩੯॥ 


ਚੌਪਈ 
ਮਗ ਮਹਿ' ਭਈ ਦੁਪਹਰੀ ਜਬਹੀ । ਪਿਖ ਇਕ ਸਾਧ ਬੈਠ ਗਯੋ ਤਬਹੀ । 
ਥਕਤ ਭਯੋ ਪਹੁੰਚਯੋ ਤਿਹ ਕਾਲਾ । ਤਬ ਇਕ ਆਯੋ ਸ਼ਾਹ ਬਿਸਾਲਾ ॥੪੦॥ 


ਸੰਤ ਸਰੂਪ ਬਿਲੋਕ ਕ੍ਰਿਪਾਲਾ । ਭੇਟ ਚਢਾਯੋ£ ਏਕ ਦੁਸ਼ਾਲਾ। 
ਕਛੁ ਧਰ ਮਧੁਰ ਅਹਾਰ ਅਗਾਰੀ । ਬੰਦਨ ਕੀਨ ਭਾਉ ਧਰ ਭਾਰੀ ॥੪੧॥ 


ਦੇ ਕਰ ਭੇਟ ਸ਼ਾਹੁ ਸੋ ਗਯੋ । ਇਕ ਪੰਥੀ ਤਬ ਆਵਤ ਭਯੋ । 
ਤਹਿਂ ਤੇ ਲੀਨ ਉਚਾਇ ਦੁਸ਼ਾਲਾ । ਗਮਨ ਕੀਨ ਆਗੇ ਤਤਕਾਲਾ ॥੪੨॥ 


ਦੋਹਰਾ 
ਸੰਤ ਨ ਬੋਲਯੋ ਕਛੁ ਤਬੈ ਜਾਨੇ ਉਭੈ“ ਸਮਾਨ। 
ਦੀਨ ਭੁਲਾ ਨਹਿ ਭਾਖਿਓ ਲੀਨ ਬੁਰਾ ਨ ਬਖਾਨ॥੪੨੩॥ 


ਚੌਪਈ 
ਆਯੋ ਹਰਖ” ਨ ਮਨ ਮੈਂ ਕੀਨੋ । ਗਯੋ ਜਬੈ ਉਰ ਸ਼ੋਕ ਨ ਚੀਨੋ। 
ਸਿਖ ਬੈਠਯੋ ਸਭ ਦੇਖ ਤਮਾਸ਼ਾ । ਪੁਨ ਉਠ ਚਲਜੋ ਹੇਤ ਪ੍ਰਭੁ ਪਾਸਾ॥੪੪॥ 


ਪੰਥ ਚਲਤ ਭਾ ਸੰਧਜਾ ਕਾਲਾ । ਨਿਕਟ ਨ ਗ੍ਰਾਮ ਉਜਾੜ ਬਿਸਾਲਾ। 
ਤਰੈ$ ਬਿਰਖ ਕੈ ਕੀਨੋ ਡੇਰਾ । ਖਗ” ਨਰ ਨਾਰੀ ਤਹਾਂ ਬਸੇਰਾ॥੪੫॥ 


ਜਾਰ ਘਟੀ ਬੀਤੀ ਜਬ ਰੈਨਾ । ਪੌਖਨ ਪੰਖੀ ਸੋ ਕਹਿ ਬੈਨਾ। 
“ਅਯੋ ਅਥਿੱਤ ਅਗਾਰ ਹਮਾਰਾ । ਇਸ ਕੋ ਦੇਨੋ ਬਨੈ ਅਹਾਰਾ” ॥੪੬॥ 


5।। 58000 0800 50101 ੬0੫) 4 _10੧%1500)60੧ਗ00। 


ਅਧਿਆਇ 45 ਗ੍ਰਿਰਸਤ-ਧਰਮ ਦੀ ਪ੍ਰਧਾਨਤਾ 


ਦੋਹਰਾ 
ਦੋ ਸੌ ਰੁਪਏ ਤਾਂ ਸਤਿਗੁਰੂ ਜੀ ਦੇ (ਕਹੇ ਹੋਏ) ਦੇ ਦਿੱਤੇ ਤੇ ਬਾਕੀ ਦੇ ਪੰਜਾਹਾਂ ਰੁਪਏ ਸਿੱਖ ਨੂੰ ਹੋਰ 
ਭੇਟ ਕਰ ਦਿੱਤੇ। ਉਹ ਸਿੱਖ ਭੋਜਨ ਛਕ ਕੇ ਅਨੰਦ ਪਰਸੰਨ ਹੋ ਕੇ ਗੁਰੂ ਜੀ ਵੱਲ ਚੱਲ ਪਿਆ ॥੩੯॥ 


ਚੌਪਈ 
ਰਸਤੇ ਵਿੱਚ ਜਦ ਦੁਪਹਿਰ ਹੋ ਗਈ ਤਾਂ ਇੱਕ ਸਾਧੂ ਨੂੰ ਵੇਖ ਕੇ, ਉਸ ਕੋਲ ਬੈਠ ਗਿਆ। ਉਹ 
ਉਸ ਵੇਲੇ ਥੱਕ-ਟੁੱਟ ਕੇ ਪਹੁੰਚਿਆ ਸੀ ਤਾਂ ਉਥੇ ਹੀ ਇਕ ਸ਼ਾਹੂਕਾਰ ਆਣ ਪਹੁੰਚਿਆ। ॥੪੦॥ 


ਉਸ ਕਿਰਪਾਲੂ ਸ਼ਾਹ ਨੇ, ਉਸ ਦਾ ਸੰਤ ਸਰੂਪ ਤੱਕ ਕੇ ਇੱਕ ਦੁਸ਼ਾਲਾ ਭੇਟ” ਕਰ ਦਿੱਤਾ ਤੇ 
ਕੁਝ ਸਵਾਦਲਾ (ਮਧੁਰ) ਭੋਜਨ ਉਸ ਦੇ ਅੱਗੇ ਰੱਖ ਕੇ, ਪ੍ਰੇਮ ਭਰੇ ਮਨ ਨਾਲ ਸਾਧੂ ਨੂੰ 
ਨਮਸਕਾਰ ਕੀਤੀ। ॥੪੧॥ 


ਉਹ ਸ਼ਾਹ (ਇਹ ਕੁਝ ਸੰਤ ਨੂੰ? ਭੇਟ ਕਰਕੇ ਚਲਾ ਗਿਆ ਤਾਂ ਉਥੇ ਇਕ ਰਾਹੀ” ਆਣ 
ਪਹੁੰਚਿਆ। ਉਸ (ਰਾਹੀ) ਨੇ ਸਾਧੂ ਉਪਰੋਂ ਦੁਸ਼ਾਲਾ ਲਾਹਿਆ ਤੇ ਤੁਰੰਤ ਉੱਥੋਂ ਅੱਗੇ ਤੁਰ 
ਪਿਆ। ॥੪੨॥ 


ਦੋਹਰਾ ! 

ਸੰਤ ਕੁਝ ਵੀ ਨਾ ਬੋਲਿਆ, ਉਸ ਨੇ ਉਸ ਵਕਤ ਦੋਨਾਂ ਨੂੰ ਹੀ (ਦੁਸ਼ਾਲਾ ਦੇਣ ਵਾਲੇ ਤੇ ਲਾਹੁਣ 
ਵਾਲੇ ਨੂੰ) ਇੱਕ ਸਮਾਨ ਹੀ ਸਮਝਿਆ। ਨਾ ਉਸ ਨੇ ਦੇਣ ਵਾਲੇ ਨੂੰ ਚੰਗਾ ਕਿਹਾ, ਨਾ ਹੀ ਦੂਸਰੇ 
ਉਤਾਰਨ ਵਾਲੇ ਨੂੰ ਮਾੜਾ। ॥੪੩॥ 


ਚੌਪਈ 

(ਦੁਸ਼ਾਲਾ ਉਸ ਸਾਧੂ ਪਾਸ ਆਇਆ ਸੀ ਤਾਂ) ਉਸ ਨੇ ਆਏ ਦੀ ਮਨ ਵਿਚ ਖੁਸ਼ੀ” ਨਹੀਂ ਸੀ 
ਲਿਆਂਦੀ, ਜਦੋ' ਚਲਾ ਗਿਆ ਤਾਂ ਚਿੱਤ ਵਿਚ ਅਫ਼ਸੋਸ ਨਹੀਂ ਸੀ ਕੀਤਾ। ਉਹ (ਹੁਕਮਨਾਮੀਆ) 
ਸਿੱਖ, ਜੋ ਉਥੇ ਬੈਠਾ ਹੋਇਆ ਸੀ, ਇਹ ਸਾਰਾ ਤਮਾਸ਼ਾ ਵੇਖ ਰਿਹਾ ਸੀ। ਉਹ ਫਿਰ ਉਥੋਂ 
ਉਠਿਆ ਤੇ ਗੁਰੂ ਜੀ ਵੱਲ, ਬੜੇ ਪ੍ਰੇਮ ਨਾਲ ਤੁਰ ਪਿਆ। ॥੪੪॥ 


ਰਾਹੇ ਚਲਦਿਆਂ-ਚਲਦਿਆਂ ਸ਼ਾਮ ਹੋ ਗਈ। ਨੇੜੇ-ਤੇੜੇ ਕੋਈ ਵੀ ਪਿੰਡ ਨਹੀਂ ਸੀ, ਬੜੀ ਵੱਡੀ 
ਉਜਾੜ ਸੀ। ਉਸ ਨੇ ਇੱਕ ਦਰੱਖ਼ਤ ਹੇਠ5 ਡੇਰਾ ਕਰ ਲਿਆ। ਉੱਥੇ ਪੰਛੀਆੰਂ ਦਾ ਇੱਕ ਜੋੜਾ 
(ਨਰ ਤੇ ਮਾਦਾ) ਬਸੇਰਾ ਕਰਦਾ ਸੀ। ॥੪੫॥ 


ਜਦੋ ਚਾਰ ਘੜੀ ਰਾਤ ਬੀਤ ਗਈ ਤਾਂ ਮਾਦਾ ਪੰਛੀ ਨੇ ਦੂਸਰੇ (ਨਰ) ਪੰਛੀ ਨੂੰ ਕਿਹਾ, “ਸਾਡੇ 
ਘੋਰ ਮਹਿਮਾਨ ਆਇਆ ਹੈ, ਇਸ ਨੂੰ ਭੋਜਨ ਦੇਣਾ (ਸਾਡਾ ਧਰਮ) ਬਣਦਾ ਹੈ। ” ॥੪੬॥ 


. ਵਾ . ਰ੍ . . ਤਤ 
5।। 53000 38000 50101 ਹ। ੬089 ੧3101500੫੧)6011.60।। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਸ ਕਹਿ ਪੁਰ ਕੋ ਲੀਨ ਉਡਾਰੀ । ਆਨੀ ਅਗਨੀ ਚੁੰਚ'ਂ ਮਝਾਰੀ। 
ਦਈ ਸਿੱਖ ਕੋ ਤਤ ਛਿਨ ਲਯਾਇ । ਤ੍ਰਿਣ2 ਚੁਣ ਪੰਖੀ ਕਰ ਇਕ ਠਾਇਂ॥੪੭॥ 


ਅਗਨ ਜਗਾਈ ਸਿਖ ਨੈ ਜਬਹੀ । ਗਿਰਕੈ ਪਰੀ ਬਿਹੰਗਨਿ? ਤਬਹੀ। 
ਤਿਸ ਪਸ਼ਚਾਤ ਬਿਹੰਗ- ਗਿਰ ਪਰਯੋ । ਹੁਤੋ ਭੂਖ ਯੁਤ ਭੋਜਨ ਕਰਯੋ ॥੪੮॥ 


ਪੂਰਬ ਜਨਮ ਪੰਖਿ ਧਰ ਜੋਇ । ਗੁਰਕੇ ਸਿਖ ਸਿਖਣੀ ਸੋਇ। 
ਕਿਸੂ ਦੋਸ਼ ਤੇ ਖਗ ਤਨ ਪਾਯੋ । ਪਰ ਉਪਕਾਰ ਹੇਤ ਛੁਟਕਾਯੋ“॥੪੯॥ 


ਦੋਹਰਾ 
ਸ੍ਰੀ ਪ੍ਰਭੂ ਤਿਨ ਕੋ ਗਤਦਈ, ਭੋਰ ਭਈ ਜਬ ਆਇ। 
ਸਭ ਬਿਧ ਅਚਰਜ ਦੇਖਕੈ ਚਲਯੋ ਪੰਥਾਂ ਤਬ ਧਾਇ॥੫੦॥ 


ਚੌਪਈ 
ਪਹੁਂਚਯੋ ਪੂਰ ਕਰਤਾਰ ਮਝਾਰੀ । ਸਰਬ ਦਰਬ ਧਰ ਗੁਰੂ ਅਗਾਰੀ। 
ਹਾਥ ਜੋਰਕੈ ਬੰਦਨ ਕੀਨੀ । ਲੇਨ ਉਪਦੇਸ਼ ਜਾਸ ਮਤਿ ਭੀਨੀ॥੫੧॥ 


ਬੋਲੇ ਪ੍ਰਭੂ “ਨਿਸ਼ਾ ਤਵ ਹੋਈ । ਪ੍ਰਥਮ ਆਇਕੈ ਬੂਝਯੋ ਜੋਈ”। 
ਕਹੇ ਸਿੱਖ 'ਮੈਂ'` ਕਛੂ ਨ ਜਾਨੋਂ । ਸਮਝਾਵਹੁ ਅਬ ਕਰੋਂ ਬਖਾਨੋਂ”॥੫੨॥ 


ਦੋਹਰਾ 
ਸ੍ਰੀ ਪ੍ਰਭੁ ਬੋਲੇ “ਸਿੱਖ ਤੈ' ਜੈਸੇ ਦੇਖਿਓ ਜਾਇ। 
ਗੁਰ ਕੋ ਸਰਬਸਾ ਜਾਨਕੈ ਸੁਤਾ ਬੇਚ ਧਨ ਲਜਾਇ ॥੫੩॥ 


ਚੌਪਈ 


ਸਿੱਖ ਹੋਨ ਜਿਨ ਮਨ ਲਲਚਾਵੈ । ਤਿਸ ਸਮ ਬਨਹੁ ਪਰਮਗਤਿ ਪਾਵੈ'। 
ਜੇ ਤੂੰ ਚਾਹਤ ਕਰਨ ਫਕੀਰੀ । ਉਰ ਤੇ ਤਜਹੁ ਹਰਖ ਦਿਲਗੀਰੀ$॥੫੪॥ 


5॥ 540000 8004 5॥0। 1 84091” ੧॥101੫1500੫960141.60।। 


ਅਧਿਆਇ _45 ਗ੍ਰਿਹਸਤ-ਧਰਮ ਦੀ ਪ੍ਰਧਾਨਤਾ 


ਇਹ ਕਹਿ ਕੇ ਉਸ ਨੇ ਸ਼ਹਿਰ ਵੱਲ ਉਡਾਰੀ ਮਾਰੀ ਅਤੇ ਚੁੰਝ ਵਿਚ ਅੱਗ ਭਰ ਲਿਆਂਦੀ ਅਤੇ 
ਤੁਰੰਤ ਉਸ ਸਿੱਖ ਨੂੰ ਲਿਆ ਕੇ ਦੇ ਦਿੱਤੀ। ਪੰਛੀ ਨੇ ਤੀਲੇ-ਡੱਕੇ£ ਚੁਣ ਕੇ ਇਕ ਥਾਂ ਇਕੱਠੇ 
ਕਰ ਦਿੱਤੇ। ॥੪੭॥ 


ਜਿਉਂ ਹੀ ਸਿੱਖ ਨੇ ਅੱਗ ਮਚਾਈ ਤਾਂ ਜੋ ਮਾਦਾ-ਪੰਛੀ? ਸੀ, ਉਹ ਉਦੋਂ ਹੀ ਅੱਗ ਵਿਚ ਡਿੱਗ 
ਪਿਆ ਤੇ ਉਸ ਦੇ ਮਗਰੇ ਹੀ ਨਰ-ਪੰਛੀ ਵੀ (ਅੱਗ) ਵਿਚ ਡਿੱਗ ਪਿਆ। (ਸਿੱਖ ਨੂੰ) ਭੁੱਖ 
ਲੱਗੀ ਸੀ, ਉਹਨੇ (ਦੋਨਾਂ ਨੂੰ ਭੁੰਨ ਕੇ) ਭੋਜਨ ਕਰ ਲਿਆ। ॥੪੮॥ 


ਜਿਨ੍ਹਾਂ ਨੇ ਹੁਣ ਪੰਛੀ-ਦੇਹੀ ਧਾਰਨ ਕੀਤੀ ਹੋਈ ਸੀ, ਪਿਛਲੇ ਜਨਮ ਵਿਚ ਇਹ ਸਿੱਖ ਅਤੇ 
ਸਿੱਖਣੀ ਸਨ। ਕਿਸੇ ਕਸੂਰ ਕਾਰਨ ਇਨ੍ਹਾਂ ਨੇ ਪੰਛੀ ਦਾ ਸਰੀਰ ਧਾਰਨ ਕੀਤਾ ਸੀ। ਇਹ 
ਪਰਉਪਕਾਰ ਕਰਨ ਕਰਕੇ ਉਨ੍ਹਾਂ ਦਾ (ਜਨਮ-ਮਰਨ ਤੋਂ) ਛੁਟਕਾਰਾ” ਹੋ ਗਿਆ। ॥੪੯॥ 


ਦੋਹਰਾ 
ਸ੍ਰੀ ਪ੍ਰਭੂ ਜੀ ਨੇ ਉਨ੍ਹਾਂ ਨੂੰ ਮੁਕਤੀ ਦੇ ਦਿੱਤੀ ਸੀ। ਜਦ ਦਿਨ ਚੜ੍ਹ ਆਇਆ ਤਾਂ ਸਭ ਕੁਝ 
ਅਜੀਬ ਜਿਹਾ ਹੋਇਆ ਦੇਖ ਕੇ (ਉਹ ਸਿੱਖ) ਵਾਪਸ ਆਪਣੇ ਰਾਹ ਉੱਤੇ ਚੱਲ ਪਿਆ। ॥੫੦॥ 


ਚੌਪਈ __ 

ਉਹ ਕਰਤਾਰਪੁਰ ਵਿਚ ਪਹੁੰਚ ਗਿਆ। ਉਸ ਨੇ ਸਾਰੀ ਰਕਮ ਗੁਰੂ ਜੀ ਅੱਗੇ ਧਰ ਦਿੱਤੀ। 
ਫਿਰ ਉਸ ਨੇ, ਜਿਸ ਦੀ ਮੱਤ ਉਪਦੇਸ਼ ਲੈਣ ਵਿਚ ਭਿੱਜੀ ਹੋਈ ਸੀ, ਦੇਵੇਂ ਹੱਥ ਜੋੜ ਕੇ 
ਨਮਸਕਾਰ ਕੀਤੀ _॥੫੧॥ 


ਤਾਂ ਪ੍ਰਭੂ ਜੀ (ਗੁਰੂ ਜੀ) ਨੇ ਆਖਿਆ, “ਜੋ ਤੂੰ ਪਹਿਲਾਂ ਆ ਕੇ (ਸਵਾਲ) ਪੁੱਛਿਆ ਸੀ, (ਦੱਸ) 
ਹੁਣ ਤੇਰੀ ਤਸੱਲੀ£ ਹੋ ਗਈ ਹੈ। ” ਸਿੱਖ ਨੇ ਆਖਿਆ, “ਮਹਾਰਾਜ ਜੀ! ਮੈਨੂੰ ਤਾਂ ਕੋਈ ਸਮਝ 
ਨਹੀ ਪਈ, ਆਪ ਬਿਆਨ ਕਰਕੇ ਸਮਝਾ ਦੇਵੋ। ” ॥੫੨॥ 


ਦੋਹਰਾ 
ਗੁਰੂ ਜੀ ਬੋਲੇ, “ਤੂੰ ਜਾ ਕੇ ਜਿਸ ਸਿੱਖ ਨੂੰ ਵੇਖਿਆ ਸੀ, ਉਹ ਆਪਣਾ (ਪਰਵਾਰ) ਗੁਰੂ ਜੰ” ਦਾ 
ਸਰਬੰਸ ਜਾਣ ਕੇ, ਆਪਣੀ ਲੜਕੀ ਨੂੰ ਵੇਚ ਕੇ ਧਨ ਲਿਆਇਆ ਸੀ। _ ੫੩॥ 


ਚੌਪਈ 

ਜੇ ਤੇਰੇ ਮਨ ਵਿਚ ਸਿੱਖ ਹੋਣ ਦੀ ਲਾਲਸਾ ਹੈ ਤਾਂ ਉਸ ਦੇ ਵਰਗੇ ਬਣੋਂ ਤਾਂ ਹੀ ਪਰਮਗਤ ਨੂੰ 
ਪ੍ਰਾਪਤ ਹੋਵੋਗੇ। ਜੇ ਤੂੰ ਫ਼ਕੀਰੀ ਕਰਨੀ ਚਾਹੁੰਦਾ ਹੈ' ਤਾਂ ਚਿੱਤ ਵਿੱਚੋਂ ਖ਼ੁਸ਼ੀਆਂ ਗ਼ਮੀਆੰ ਨੂੰ 
ਵਿਸਾਰ ਦੇਵੋ। ॥੫੪॥ ਚ 


5।। 53000 38000 50101 ਹ। ੬099 ਵਾ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪੰਥ ਬਿਖੈ ਦੇਖਯੋ ਸੰਤ ਜੈਸਾ । ਕਰ ਸਮਾਨ ਬਿਰਤੀ ਹੂਹੈ ਤੈਸਾ। 
ਪਾਇ ਪਦਾਰਥ ਹਰਖ ਨ ਕੀਨਾ । ਗਯੋ ਪਾਸ ਤੇ ਸ਼ੋਕ ਨ ਕੀਨਾ ॥੫੫॥ 


ਗ੍ਰਹਸਤ ਧਰਮ ਚਾਹਤ ਜੇ ਕਰਨਾ । ਤਉ ਪੰਖੀ ਜਿਉ' ਕਰਹੁ ਅਚਰਨਾ?। 


ਹੇਤ ਅਤਿਥਿ ਕੇ ਦੁਖ ਨ ਬਿਚਰਯੋ । ਖਿਨ ਮਹਿਂ' ਨਿਜ ਸਰੀਰ ਪਰਹਰਯੋ” ॥੫੬॥ 


ਤੀਨੋ ਇਹ ਬਿਚਾਰਿਯੈ ਨੀਕੀ । ਕਰਹੁ ਆਪ ਜਿਉਂ ਸਰਧਾ ਜੀਕੀ”। 
ਸੁਣਕੈ ਸਿੱਖ ਅਧੀਰਜ ਧਰਨੇ । ਕਿਹ ਕੋ ਭਯੋ ਸਮਰਥ” ਨ ਕਰਨੇ ॥੫੭॥ 


ਹਾਥ ਜੋਰ ਕੈ ਬਚਨ ਬਖਾਨੇ । “ਇਹ ਤੀਨੌੱ' ਦੁਸ਼ਤਰ” ਮੈ' ਜਾਨੇ। 
ਹੁਇ ਆਂਵਤ ਇਕ ਪਾਸ ਨ ਮੇਰੇ । ਕਰਹਿ ਜਿ ਨਰ ਸੇ ਧੰਨ ਬਡੇਰੇ॥੫੮॥ 


ਜੱਦਪਿ ਮੋ ਤੇ ਹੋਇ ਨ ਆਇ । ਤਦਪਿ ਮੈਂ ਰਾਵਰ ਸ਼ਰਨਾਇ। 
ਅਧਮ£ ਉਧਾਰਨ ਬਿਰਦ ਤੁਮਾਰਾ । ਪਤਤਨ ਪਾਵਨ ਕਹਿ ਜਗ ਸਾਰਾ॥੫੯॥ 


ਕ੍ਰਿਪਾ ਧਾਰ ਮੇਰੀ ਗਤਿ” ਕੀਜੈ । ਹੋਂ ਅਸਮਰਥ ਬਡੋ ਲਖ ਲੀਜੈ”। 
ਤਿੰਹ ਕੀ ਬਿਨੈ ਸੁਨੀ ਜਬ ਕਾਨਾ । ਸ੍ਰੀ ਮੁਖ ਤੇ ਪੁਨ ਬਚਨ ਬਖਾਨਾ॥੬੦॥ 


ਹੈ ਨਿਸ਼ਕਪਟ ਧਰਮਕ੍ਰਿਤ ਕਰੀਏ । ਗਰਬ ਰਿਦੇ ਕੋ ਸਭ ਪਰਹਰੀਏ। 
ਸਿੱਖਨ ਸੇਵ ਕਰਹੁ ਮਨ ਨੀਵੇਂ । ਸਨੈ ਸਨੈ$ ਤੇਰੀ ਗਤਿ ਥੀਵੇ '॥੬੧॥ 


ਸੁਨ ਉਪਦੇਸ਼ ਕਰਨ ਸੋ ਲਾਗਾ । ਸੇਵਾ ਬਿਖੈ ਬਡੋ ਅਨੁਰਾਗਾ। 

ਸਮਾਂ ਪਾਇ ਸਿਮਰਨ ਸਤਿਨਾਮੂ । ਲਿਵ ਲਾਗੀ ਮਤ ਭੀ ਅਭਿਰਾਮੂ= ॥੬੨॥ 
ਮੁਕਤਿ ਉਚਿਤ ਭਾ ਸੀ ਗੁਰ ਕਰੁਨਾ । ਛੁਟਯੋ ਕਸ਼ਟ ਜਗ ਜਨਮ ਅਰ ਮਰਨਾ। 
ਇਸ ਪ੍ਰਕਾਰ ਕੋ ਦੇ ਉਪਦੇਸ਼ਾ । ਮਨੁਜ ਉਧਾਰੇ ਸ੍ਰੀ ਜਗਤੇਸ਼ਾਂ? ॥੬੩॥ 


ਇਤਿ ਸੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤ੍ਰਾਰਧੇ “ਸਿੱਖਨ ਉਪਦੇਸ਼” ਪ੍ਰਸੰਗ ਬਰਨਨੰ ਨਾਮ 
ਪੈਤਾਲੀਸਮੋ' ਧਜਾਇ ॥੪੫॥ 


5।। 53000 8001 50101 6009 ੧3101500੫੧)60011.60।। 


ਅਧਿਆਇ 45 ਗ੍ਰਿਹਸਤ-ਧਰਮ ਦੀ ਪ੍ਰਧਾਨਤਾ 


ਉਸ ਸੰਤ ਵਰਗੀ ਬਿਰਤੀ ਧਾਰਨ ਕਰ ਜੋ ਤੂੰ ਰਸਤੇ ਵਿਚ ਵੇਖਿਆ ਸੀ ਜਿਸ ਨੇ ਨਾ ਆਏ ਪਦਾਰਥ 
ਦੀ ਖੁਸ਼ੀ ਕੀਤੀ ਸੀ ਤੇ ਨਾ ਹੀ ਜਿਸ ਨੇ ਕੋਲੋਂ ਗਏ ਪਦਾਰਥ ਦੀ ਚਿੰਤਾ ਕੀਤੀ ਸੀ। ॥੫੫॥ 


ਜੇ ਗ੍ਰਿਹਸਤ ਧਰਮ ਧਾਰਨ ਕਰਨਾ ਚਾਹੁੰਦਾ ਹੈ' ਤਾਂ ਉਨ੍ਹਾਂ ਪੰਛੀਆਂ ਵਰਗਾ ਆਚਰਨ£ ਬਣਾ 
ਲਵੋ ਜਿਨ੍ਹਾਂ ਨੇ ਅਤਿਥੀ (ਮਹਿਮਾਨ) ਦੇ ਲਈ, ਆਪਣਾ ਦੁੱਖ ਨਾ ਵਿਚਾਰਦੇ ਹੋਏ, ਪਲਾਂ ਵਿਚ 
ਹੀ ਆਪਣਾ ਸਰੀਰ ਗਵਾ? ਦਿੱਤਾ ਸੀ। ॥੫੬॥ 


ਇਹ ਵਿਚਾਰ ਕਰ ਲਵੋ ਇਹ ਤਿੰਨੋਂ ਹੀ ਚੰਗੇ ਹਨ। ਆਪ ਹੁਣ ਉਸ ਤਰਾਂ ਕਰੋ, ਜਿਸ ਤਰਾਂ 
ਆਪ ਦੇ ਮਨ ਦੀ ਸ਼ਰਧਾ ਹੈ।” ਇਹ ਸੁਣ ਕੇ ਸਿੱਖ ਘਬਰਾ ਗਿਆ, ਉਸ ਨੇ ਆਪਣੇ ਆਪ 
ਨੂੰ ਕਿਸੇ ਨੂੰ ਵੀ ਕਰਨ ਦੇ ਸਮੱਰਥ? ਨਾ ਸਮਝਿਆ। ॥੫੭॥ 


ਉਸ ਨੇ ਹੱਥ ਜੋੜ ਕੇ ਆਖਿਆ, “ਮੈਨੂੰ ਤਾਂ ਜੀ ਇਹ ਤਿੰਨੋਂ ਹੀ ਕਠਨ” ਲੱਗਦੇ ਹਨ। ਮੇਰੇ 
ਤੋਂ ਇਸ ਤਰਾਂ ਇੱਕ ਵੀ ਨਹੀਂ ਹੋ ਸਕਦਾ. ਜੋ ਲੋਕ ਇਨ੍ਹਾਂ ਨੂੰ ਧਾਰਨ ਕਰ ਲੈਂਦੇ ਹਨ, ਉਨ੍ਹਾਂ 
ਦੇ ਵੱਡੇ ਭਾਗ ਹੁੰਦੇ ਹਨ। ॥੫੮॥ 


ਭਾਵੇ' ਮੇਰੇ ਕੋਲੋਂ ਇਸ ਤਰਾਂ ਨਹੀਂ ਹੁੰਦਾ- ਫੇਰ ਵੀ ਮੈਂ ਆਪ ਜੀ ਦੀ ਸ਼ਰਨ ਵਿਚ ਹਾਂ। 
ਪਾਪੀਆਂ£ ਨੂੰ ਤਾਰਨਾ ਆਪ ਦਾ ਬਿਰਦ ਹੈ। ਸਾਰਾ ਜੱਗ ਕਹਿੰਦਾ ਹੈ ਕਿ ਆਪ ਅਪਵਿੱਤਰਾਂ 
ਨੂੰ ਪਵਿੱਤਰ ਕਰਨ ਵਾਲੇ ਹੋ। ॥੫੯॥ 


(ਹੇ ਗੁਰੂ ਜੀਓ!) ਮੈਨੂੰ ਬਹੁਤ ਹੀ ਅਸਮਰੱਥ ਜਾਣ ਲਵੋ ਤੇ ਮੇਰੇ ਉੱਪਰ ਕਿਰਪਾ ਕਰਕੇ, ਮੇਰੀ 
ਮੁਕਤੀ” ਕਰ ਦੇਵੇ। ” ਜਦੋਂ ਗੁਰੂ ਜੀ ਨੇ ਉਸ ਦੀ ਬੇਨਤੀ ਸੁਣੀ ਤਾਂ ਉਨ੍ਹਾਂ ਮੁੱਖੋਂ ਬਚਨ ਕੀਤਾ ॥੬੦॥ 


“ਪਵਿੱਤਰ ਮਨ ਨਾਲ ਧਰਮ ਦੀ ਕਿਰਤ ਕਰੋ। ਚਿੱਤ ਵਿੱਚੋਂ ਸਾਰੇ ਹੰਕਾਰ ਦੂਰ ਕਰ ਦਿਉ ਅਤੇ ਮਨ ਨੀਵਾਂ 
ਕਰਕੇ ਸਿੱਖਾਂ ਦੀ ਸੇਵਾ ਕਰੇ। ਹੌਲੀ-ਹੌਲੀ ਇਸ ਤਰਾਂ ਕਰਦੇ ਹੋਏ ਤੇਰੀ ਗਤੀ ਹੋ ਜਾਵੇਗੀ। ”॥੬੧॥ 


(ਗੁਰੂ ਜੀ ਦਾ ਇਹ ਉਪਦੇਸ਼) ਸੁਣ ਕੇ ਉਹ ਇਸੇ ਤਰਾਂ ਹੀ ਕਰਨ ਲੱਗ ਪਿਆ ਅਤੇ ਸੇਵਾ ਕਰਨ 
ਵਿਚ ਉਹ ਬਹੁਤ ਵੱਡਾ ਪ੍ਰੇਮੀ ਹੋ ਗਿਆ। ਤੇ ਫਿਰ ਸਮਾਂ ਪਾ ਕੇ ਸਤਿਨਾਮ ਦੇ ਸਿਮਰਨ ਨਾਲ 
ਉਸ ਦੀ ਲਿਵ ਲੱਗ ਗਈ ਸੀ ਤੇ ਉਸ ਦੀ ਬੁੱਧੀ ਉੱਤਮ” ਹੋ ਗਈ ਸੀ। ॥੬੨॥ 


ਗੁਰੂ ਜੀ ਦੀ ਮਿਹਰ ਨਾਲ ਉਹ ਮੁਕਤੀ ਯੋਗ ਹੋ ਗਿਆ ਸੀ ਤੇ ਉਹ ਜੱਗ ਦੇ ਜਨਮ-ਮਰਨ ਦੇ 
ਕਸ਼ਟ ਤੋਂ ਛੁੱਟ ਗਿਆ ਸੀ। ਇਸ ਤਰਾਂ ਦੇ ਉਪਦੇਸ਼ ਦੇ-ਦੇ ਕੇ ਜਗਤ ਸੁਆਮੀ? ਸ੍ਰੀ ਗੁਰੂ 
ਨਾਨਕ ਜੀ ਨੇ ਅਨੇਕਾਂ ਲੋਕਾਂ ਦਾ ਉਧਾਰ ਕੀਤਾ। ॥੬੩॥ 

ਸ੍ਰੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਸਿੱਖਾਂ ਨੂੰ ਉਪਦੇਸ਼” ਨਾਮੀ ਪੰਤਾਲੀਵਾਂ 
ਅਧਿਆਇ ਸਮਾਪਤ ਹੋਇਆ। 


5।। 5800੫ 0801 50110 ੬01 ਲੀ ੧81੧01੧੪8ਇ॥0੫੧॥60118.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਸਾਰ 


ਸੈਦੋ ਘੇਉ, ਇਕ ਸ਼ਰਧਾਵਾਨ ਸਿੱਖ ਸੀ। ਉਸ ਨੂੰ ਭਰਮ ਹੋ ਗਿਆ ਕਿ ਗੁਰੂ ਨਾਨਕ 
ਜੀ ਨੇ ਵਰੁਣ ਦੇਵਤਾ ਦੀ ਪੂਜਾ ਕਰਕੇ ਸਾਰੀ ਸ਼ਕਤੀ ਇਕੱਠੀ ਕੀਤੀ ਹੋਈ ਹੈ। ਉਸ ਨੇ 
ਸੋਚਿਆ ਕਿ ਸ਼ਕਤੀ ਪ੍ਰਾਪਤ ਕਰਨ ਲਈ ਮੈ' ਵੀ ਵਰੁਣ ਦੇਵਤੇ ਨੂੰ ਪੂਜਾਂਗਾ। ਇਕ ਰਾਤ ਪਹਿਰ 
ਰਹਿੰਦੀ ਰਾਂਤ ਨੂੰ ਉਹ ਰਾਵੀ ਵੱਲ ਗਿਆ ਤਾਂ ਇਕ ਮਨੁੱਖ ਉਸ ਨੂੰ ਹੱਥ ਵਿਚ ਮੱਛੀ ਫੜੀ 
ਲਿਆਉਂਦਾ ਮਿਲਿਆ। ਸੈਦੋ ਘੇਉ ਨੇ ਕਿਹਾ, ਤੂੰ ਚੋਰ ਹੈ ਜਾਂ ਮਨੁੱਖ? ਤਾਂ ਉਸ ਨੇ ਦੱਸਿਆ 
ਕਿ ਮੈਂ ਵਰੁਣ ਹਾਂ ਤੇ ਗੁਰੂ ਨਾਨਕ ਜੀ ਦੀ ਪੂਜਾ ਕਰਨ ਚੱਲਿਆ ਹਾਂ ਤੇ ਰੋਜ਼ਾਨਾ ਦਰਸ਼ਨ ਕਰਦਾ 
ਹਾਂ। ਇਸ ਨਾਲ ਸੈਦੋ ਘੇਉ ਦਾ ਸਾਰਾ ਭਰਮ ਮਿਟ ਗਿਆ। ਫਿਰ ਗੁਰੂ ਜੀ ਦੇ ਪਰਤਾਪ ਨੂੰ 
ਜਾਣ ਕੇ ਉਨ੍ਹਾਂ ਦੇ ਉਪਦੇਸ਼ ਮੁਤਾਬਕ ਨਾਮ-ਸਿਮਰਨ, ਸੇਵਾ ਵਿਚ ਸ਼ਰਧਾ ਨਾਲ ਲੱਗ ਗਿਆ। 

ਇਸ ਤਰਾਂ ਇਕ ਦਿਨ ਇਕ ਆਦਮੀ ਨੇ ਗੁਰੂ ਜੀ ਨੂੰ ਪੁੱਛਿਆ ਕਿ ਮੈਂ ਸਿੱਖੀ, 
ਫ਼ਕੀਰੀ ਤੇ ਗ੍ਰਿਹਸਤ ਤਿੰਨਾਂ ਵਿੱਚੋਂ, ਕਿਸ ਨੂੰ ਧਾਰਨ ਕਰਾਂ? ਤਾਂ ਗੁਰੂ ਜੀ ਨੇ ਕਿਹਾ ਕਿ ਤੈਨੂੰ 
ਤੇਰੇ ਸਵਾਲ ਦਾ ਜਵਾਬ ਮਿਲ ਜਾਵੇਗਾ ਤੇ ਪਹਿਲਾਂ ਤੂੰ ਦੂਸਰੇ ਪਿੰਡ ਵਿੱਚ ਰਹਿੰਦੇ ਸਾਡੇ ਇਕ 
ਸਿੱਖ ਕੋਲ ਜਾ ਤੇ ਉਸ ਪਾਸੋਂ ਦੋ ਸੌ ਰੁਪਏ ਲੈ ਕੇ ਫਿਰ ਭੋਜਨ ਛਕੀ'। ਉਹ ਸਿੱਖ ਬਹੁਤ ਗਰੀਬ 
ਸੀ। ਉਸ ਨੇ ਆਪਣੀ ਲੜਕੀ ਸ਼ਾਹ ਕੋਲ 250 ਰੁ: ਵਿੱਚ ਵੇਚ ਦਿੱਤੀ ਤੇ ਸਾਰੇ ਰੁਪਏ ਉਸ 
ਸਿੱਖ ਨੂੰ ਦੇ ਦਿੱਤੇ। ਆਪਣੇ ਕੋਲ ਕੁਝ ਵੀ ਨਾ ਰੱਖਿਆ। ਫਿਰ ਉਹ ਹੁਕਮਨਾਮੀਆ ਬੰਦਾ 
ਵਾਪਸ ਮੁੜਨ ਲੱਗਾ ਤਾਂ ਉਸ ਨੇ ਰਸਤੇ ਵਿੱਚ ਇੱਕ ਫਕੀਰ ਬੈਠਾ ਦੇਖਿਆ, ਉਸ ਫਕੀਰ ਦੇ 
ਨੇੜਿਓਂ ਇੱਕ ਸ਼ਾਹੂਕਾਰ ਲੰਘਿਆ, ਜਿਸ ਨੇ ਇੱਕ ਬਹੁਤ ਕੀਮਤੀ ਦੁਸ਼ਾਲਾ (ਕੱਪੜਾ) ਉਸ 
ਫਕੀਰ ਦੇ ਉੱਪਰ ਦੇ ਦਿੱਤਾ ਤੇ ਆਪ ਚਲਦਾ ਬਣਿਆ। ਫਿਰ ਇੱਕ ਚੋਰ ਬੰਦਾ ਉਸ ਫਕੀਰ 
ਦੇ ਕੋਲੋਂ ਗੁਜ਼ਰਿਆ ਤਾਂ ਉਸ ਨੇ ਉਹ ਕੀਮਤੀ ਦੁਸ਼ਾਲਾ ਲਾਹ ਲਿਆ ਤੇ ਆਪਣੇ ਰਸਤੇ ਚੱਲਦਾ 
ਬਣਿਆ। ਇਨ੍ਹਾਂ ਦੋਨਾਂ ਹਾਲਤਾਂ ਵਿੱਚ ਹੀ ਫਕੀਰ ਨਾ ਖ਼ੁਸ਼ ਹੋਇਆ ਤੇ ਨਾ ਹੀ ਉਦਾਸ। ਫਿਰ 
ਅੱਗੇ ਚੱਲ ਕੇ ਗੁਰੂ ਦੇ ਭੇਜੇ ਉਸ ਹੁਕਮਨਾਮੀਏ ਨੂੰ ਰਾਤ ਪੈ ਗਈ ਤੇ ਉਸ ਨੂੰ ਭੁੱਖ ਲੱਗੀ। ਜਿਸ 
ਰੁੱਖ ਥੱਲੇ ਉਹ ਰਾਤ ਗੁਜ਼ਾਰਨ ਲਈ ਬੈਠਾ ਸੀ, ਉਸ ਉੱਪਰ ਪੰਛੀਆਂ ਦਾ ਨਰ ਅਤੇ ਮਾਦਾ ਜੋੜਾ 
ਰਹਿੰਦਾ ਸੀ। ਉਨ੍ਹਾਂ ਨੇ ਪਹਿਲਾਂ ਉਸ (ਗੁਰੂ ਦੇ ਹੁਕਮਨਾਮੀਏ) ਲਈ ਅੱਗ ਲਿਆਂਦੀ, ਬਾਲਣ 
ਇਕੱਠਾ ਕੀਤਾ। ਜਦ ਉਸ ਹੁਕਮਨਾਮੀਏ ਨੇ ਅੱਗ ਬਾਲੀ ਤਾਂ ਦੋਵੇਂ ਪੰਛੀ ਅੱਗ ਵਿੱਚ ਡਿੱਗ 
ਪਏ ਸਨ ਤੇ ਉਸ ਸਿੱਖ ਦਾ ਭੋਜਨ ਬਣੇ। ਫਿਰ ਉਹ ਹੁਕਮਨਾਮੀਆ ਗੁਰੂ ਜੀ ਕੋਲ ਪਹੁੰਚਿਆ 
ਤਾਂ ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਜੇ ਸਿੱਖੀ ਧਾਰਨ ਕਰਨੀ ਹੈ ਤਾਂ ਉਸ ਸਿੱਖ ਵਰਗਾ 
ਹੋ, ਜਿਸ ਨੇ ਤੇਰੇ ਲਈ ਆਪਣੀ ਲੜਕੀ ਵੇਚ ਕੇ ਪੈਸਿਆਂ ਦਾ ਪਰਬੰਧ ਕੀਤਾ ਸੀ ਅਤੇ ਜੇ 
ਫਕੀਰੀ ਧਾਰਨ ਕਰਨੀ ਹੈ ਤਾਂ ਉਸ ਸਾਧੂ ਵਰਗੀ ਧਾਰਨ ਕਰ, ਜਿਸ ਨੂੰ ਦੁਸ਼ਾਲਾ ਮਿਲਣ ਦੀ 
ਕੋਈ ਖੁਸ਼ੀ ਨਹੀਂ ਸੀ ਹੋਈ ਤੇ ਨਾ ਹੀ ਖੁਸ (ਗੁਆਚ) ਜਾਣ ਦਾ ਕੋਈ ਗਮ ਹੋਇਆ ਸੀ। 
ਜੇ ਗ੍ਰਿਹਸਤ ਧਰਮ ਧਾਰਨ ਕਰਨਾ ਹੈ ਤਾਂ ਉਨ੍ਹਾਂ ਪੰਛੀਆਂ ਵਰਗਾ ਬਣੋ, ਜਿਨ੍ਹਾਂ ਨੇ ਆਪਣੇ 
ਮਹਿਮਾਨਾਂ ਵਾਸਤੇ ਕੁਰਬਾਨੀ ਕਰਕੇ ਸੇਵਾ ਦੀ ਭਾਵਨਾ ਧਾਰੀ ਹੋਈ ਸੀ। ਇਵੇਂ ਦੇ ਉਪਦੇਸ਼ਾਂ 
ਨਾਲ ਗੁਰੂ ਜੀ ਨੇ ਉਸ ਦਾ ਉਧਾਰ ਕੀਤਾ ਸੀ। 


(#2 


5।। 53000 38000 50101 । €0%/$ ੧3101500੫੧60011.601। 


ਅਧਿਆਇ 45 ਗ੍ਰਹਿਸਤ-ਧਰਮ ਦੀ ਪ੍ਰਧਾਨਤਾ 
ਫੁੱਟਨੋਟ 


(੯1) ਹਿੰਦੂ-ਮਿਥਿਹਾਸ ਅਨੁਸਾਰ ਵਰੁਣ ਨੂੰ ਜਲ ਦਾ ਸਵਾਮੀ (ਦੇਵਤਾ) ਜਾਣਿਆ ਜਾਂਦਾ ਹੈ। 
ਦਿਕਪਾਲ, ਜੋ ਦਸਾਂ-ਦਿਸ਼ਾਵਾਂ ਦੇ ਮਾਲਕ ਸਨ, ਵਰੁਣ ਵੀ ਉਨ੍ਹਾਂ ਵਿੱਚੋਂ ਇੱਕ ਹੈ, ਜੋ ਕਿ 
ਪੱਛਮ-ਦਿਸ਼ਾ ਦਾ ਮਾਲਕ ਮੰਨਿਆ ਗਿਆ ਹੈ। 

ਇਸ ਪਰਸੰਗ ਵਿੱਚ ਵਰੁਣ-ਦੇਵਤਾ ਦਾ ਮਨੁੱਖੀ-ਰੂਪ ਵਿੱਚ ਸੈਦੋ ਘੇਉ ਨੂੰ ਮਿਲਣਾ 
ਤੇ ਬਾਅਦ ਵਿੱਚ ਉਸ ਨੂੰ ਇਹ ਦੱਸਣਾ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਇਸ ਵੇਲੇ ਪੂਜਾ 
ਕਰਨ ਜਾਂਦਾ ਹੈ। ਇਹ ਪਰਸੰਗ ਮਨਘੜਤ ਜਾਪਦਾ ਹੈ ਜੋ ਸਚਾਈ ਤੋਂ ਪਰ੍ਹੇ ਹੈ। ਕਵੀ 
ਦੁਆਰਾ ਗੁਰੂ ਜੀ ਦੀ ਵੱਡੀ ਵਡਿਆਈ ਦਾ ਵਿਖਿਆਨ ਕਰਨਾ ਜਾਪਦਾ ਹੈ। 


(੯2) ਮਹਾਨ ਕੋਸ਼ ਅਨੁਸਾਰ ਸੈਦੋ, ਘੇਈ ਗੋਤ ਦਾ ਖੱਤਰੀ ਸੀ। ਉਹ ਵਰੁਣ (ਖਵਾਜ਼ਾ) ਦਾ 
ਭਗਤ ਸੀ ਅਤੇ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਦਾ ਸਿੱਖ ਹੋ ਕੇ ਅਕਾਲ-ਪੁਰਖ ਨੂੰ ਮੰਨਣ 
ਲੱਗ ਪਿਆ। ਜਦ ਗੁਰੂ ਨਾਨਕ ਜੀ ਦੱਖਣ ਦੀ ਯਾਤਰਾ 'ਤੇ ਗਏ ਸਨ ਤਾਂ ਇਹ ਗੁਰੂ ਜੀ ਦੀ 
ਸੇਵਾ ਵਿੱਚ ਹਾਜ਼ਰ ਰਿਹਾ। 


(3) ਭਾਈ ਵੀਰ ਸਿੰਘ ਜੀ ਇਸ ਸਾਖੀ ਬਾਰੇ ਲਿਖਦੇ ਹਨ ਕਿ ਇਹ ਸਾਖੀ, ਭਾਈ ਮਨੀ 
ਸਿੰਘ, ਸਿੱਖਾਂ ਦੀ ਭਗਤਮਾਲਾ ਤੇ ਮਹਿਮਾ ਪ੍ਰਕਾਸ਼ ਆਦਿ ਕਿਸੇ ਵਿੱਚ ਨਹੀਂ ਹੈ। ਇਹ ਭਾਈ 
ਬਾਲੇ ਵਾਲੀ ਜਨਮਸਾਖੀ ਤੋੱ' ਲਈ ਜਾਪਦੀ ਹੈ। 

ਸਾਇਦ ਸਿੱਖੀ ਪ੍ਰਤੀ ਵਿਸ਼ਵਾਸ ਦ੍ਰਿੜ੍ਹ ਕਰਵਾਉਣ ਲਈ ਇਹ ਕਹਾਣੀ ਦਿੱਤੀ ਗਈ 
ਹੈ । 


5।। 53000 38000 50101 ਹ। ੬0੫9 ਨ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਛਿਆਲੀਵਾਂ 
(ਗੁਰ ਚਰਨ ਸੇਵਾ, ਉਪਦੇਸ਼। ਭਾਈ ਬੁਢਾ, ਬਾਲਾ ਪ੍ਰਲੋਕ ਗਮਨ) 


ਦੋਹਰਾ 
ਕਿਉਂ ਜੰਜਾਰ ਉਰਝਯੋ” ਮਨਾ ਕਾਜ ਨ ਤੇਰੇ ਕੋਇ। 
ਸਤਗੁਰ ਚਰਣ ਸਰੋਜ ਕੋ ਸੇਵ ਸਦਾ ਸੁਖ ਹੋਇ॥ ੧॥ 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ 

ਸੁਣ ਸ੍ਰੀ ਤੇਹਣ ਕੁਲ੍ਹ ਉਜਿਯਾਰਾ£ । ਪ੍ਰਭੂ ਬਿਰਾਜਹਿ' ਪੁਰ ਕਰਤਾਰਾ । 

ਇਕ ਦਿਨ ਬਹਰ_ ਬਿਰਛ ਕੀ ਛਾਯਾ । ਬੈਠ ਰਹੇ ਗੁਰ ਸਹਿਜ ਸੁਭਾਯਾ?॥ ੨॥ 


ਬਾਰਕ ਅਜਾ” ਚਰਾਵਤ ਆਵਾ । ਜਗਨ ਲਗਯੋ ਜਿਹ ਭਾਗ ਸੁਹਾਵਾ। 


ਤਿਹ ਬਿਲੋਕ ਬੋਲੇ ਗਤਿਦਾਈ । “ਆਨਹੁ ਬਾਲੇ! ਬਾਲ ਬੁਲਾਈ”॥੩॥ 


ਮੈਂ ਗਮਨਯੋ ਜਹਿਂ ਅਜਾ ਚਰਾਵਤ । ਕਹਯੋ “ਬਾਲ! ਤੁਝ ਤਪਾ ਬੁਲਾਵਤ । 
ਕਿਛੁਕ ਕਹਤਿ ਸੁਨੀਏ ਢਿਗ ਆਈ । ਬਹੁਰੋ ਅਜਾ ਚਰਾਵਹੁ” ਜਾਈ”॥੪॥ 


ਸੁਨ ਬਾਲਕ ਆਵਾ ਸੰਗ ਮੇਰੇ ! ਹਰਖਯੋ ਪ੍ਰਭੁ ਕੋ ਦਰਸ਼ਨ ਹੇਰੇ 
ਚਰਨ ਕਮਲ ਪਰ ਬੰਦਨ ਧਾਰੀ । ਬਹੁਰੋ ਠਾਢੋ ਰਹਯੋ ਅਗਾਰੀ॥੫॥ 


ਕ੍ਰਿਪਾ ਦ੍ਰਿਸ਼ਟ ਅਵਿਲੋਕ ਗੁਸਾਈਂ' । ਸ੍ਰੀ ਮੁਖ ਕੋਮਲ ਗਿਰਾ ਅਲਾਈ। 
“ਕਹੁ ਬਾਲਕ ਕੋ ਹੈ ਤਵ ਨਾਮੂ? । ਕੌਨ ਗ੍ਰਾਮ ਮੈਂ ਤੇਰੋ ਧਾਮੂ$? ॥੬॥ 
ਕਿਹਕੋ ਤਾਤ ਸੁ ਦੇਹੁ ਬਤਾਈ? । ਅਜਾ ਚਰਾਇ' ਕਿ ਅਪਨ ਪਰਾਈ??”। 
ਸੁਨ ਕੈ ਸਿਸ ਨੇ ਬਚਨ ਉਚਾਰੇ । “ਘਰ ਹੈ ਨਿਕਟ ਜੁ ਗ੍ਰਾਮ ਤੁਮਾਰੇ ॥੭॥ 


ਬੂੜਾ ਆਖਯ ਮੇਰੋ ਜਾਨਹੁ । ਬਰਨ ਜਟੇਟਾਦ ਰਿਦੇ ਪਛਾਨਹੁ। 
ਮਾਤ ਖਿਤਾ ਕੀ ਆਇਸੁ ਪਾਈ । ਅਜਾ ਚਰਾਵਤ ਅਪਨ ਪਰਾਈ” ॥੮॥ 


5॥ 3800੫ 20050 1 4080” ੧801081੨॥0੫/60181.60। 


ਅਧਿਆਇ 46 ਬਾਬਾ ਬੁੱਢਾ ਜੀ ਨੂੰ ਉਪਦੇਸ਼ 


ਅਧਿਆਇ ਛਿਆਲੀਵਾਂ 


(ਬਾਬਾ ਬੁੱਢਾ ਜੀ ਨੂੰ ਉਪਦੇਸ਼। ਬਾਲੇ ਦਾ ਪਰਲੋਕ ਗਮਨ) 


ਦੋਹਰਾ 
ਹੇ ਮੇਰੇ ਮਨ! ਤੂੰ ਕਿਉਂ ਜੰਜਾਲ ਵਿਚ ਫਸਾਂ ਰਿਹਾ ਹੈ? ਤੇਰੇ ਕੰਮ ਕਿਸੇ ਨੇ ਨਹੀਂ ਆਉਣਾ। (ਤੂੰ) 
ਸਤਿਗੁਰੂ ਜੀ ਦੇ ਚਰਨ-ਕਮਲਾਂ ਨੂੰ ਸੇਵ, ਤਾਂ ਜੋ ਤੈਨੂੰ ਸਦੀਵੀ ਸੁੱਖ ਪ੍ਰਾਪਤ ਹੋਵੇ। ॥੧॥ 


ਬਾਲਾ ਸੰਧੂ ਜੀ ਦਾ ਕਥਨ 

ਚੌਪਈ 

ਤ੍ਰੇਹਣ ਕੁਲ ਦੇ ਚਾਨਣ£ (ਸ੍ਰੀ ਅੰਗਦ ਜੀ) ਸੁਣੋ ! ਗੁਰੂ ਨਾਨਕ ਜੀ ਕਰਤਾਰਪੁਰ ਵਿਚ ਜਾ ਬਿਰਾਜੇ 
ਸਨ। ਇਕ ਦਿਨ ਉਹ ਬਾਹਰ ਬਿਰਛ ਦੀ ਛਾਂ ਹੇਠ ਸਹਿਜ-ਸੁਭਾਅ? ਬੈਠੇ ਸਨ। ॥੨॥ 


ਇੱਕ ਲੜਕਾ ਬੱਕਰੀਆਂ" ਚਾਰਦਾ ਹੋਇਆ (ਉਥੇ) ਆ ਗਿਆ। (ਸਮਝੋ) ਉਸ ਦੇ ਸੋਹਣੇ 
ਭਾਗ ਜਾਗਣ ਲੱਗੇ। ਉਸ ਨੂੰ ਵੇਖ ਕੇ ਮੁਕਤੀ ਦੇ ਦਾਤਾ (ਗੁਰੂ ਜੀ) ਬੋਲੇ, “ਬਾਲੇ! ਉਸ ਲੜਕੇ 
ਨੂੰ ਬੁਲਾ ਕੇ ਲਿਆਵੇ।” ॥੩॥ 


ਮੈਂ (ਬਾਲਾ) ਉਥੇ ਚਲਾ ਗਿਆ, ਜਿਥੇ ਉਹ ਬੱਕਰੀਆਂ (ਇੱਜੜ) ਚਰਾ ਰਿਹਾ ਸੀ। ਜਾ ਕੇ ਉਸ 
ਨੂੰ ਕਿਹਾ, “ਬਾਲਕ! ਤੈਨੂੰ ਤਪਾ ਜੀ ਬੁਲਾ ਰਹੇ ਹਨ, ਉਨ੍ਹਾਂ ਕੁਝ ਕਹਿਣਾ ਹੋਵੇਗਾ । ਕੋਲ ਆ 
ਕੇ ਸੁਣ ਲਵੋ, ਫੇਰ ਇੱਜੜ (ਬੱਕਰੀਆਂ) ਚਰਾਵਣ” ਲਈ ਚਲੇ ਜਾਣਾ। ॥੪॥ 


ਮੇਰੀ ਗੱਲ ਸੁਣ ਕੇ, ਬਾਲਕ ਮੇਰੇ ਨਾਲ ਆ ਗਿਆ। ਉਹ ਗੁਰੂ ਜੀ ਦੇ ਦਰਸ਼ਨ ਕਰਕੇ ਖੁਸ਼ 
ਹੋਇਆ। ਉਸ ਨੇ ਗੁਰੂ ਜੀ ਦੇ ਚਰਨ-ਕਮਲਾਂ ਪਰ ਨਮਸਕਾਰ ਕੀਤਾ ਤੇ ਫਿਰ ਉਨ੍ਹਾਂ ਦੇ ਅੱਗੇ 
ਖੜ੍ਹਾ ਰਿਹਾ ॥੫॥ 


ਜਗਤ-ਸੁਆਮੀ (ਗੁਰੂ ਜੀ) ਨੇ ਕਿਰਪਾ-ਦ੍ਰਿਸ਼ਟੀ ਸਹਿਤ ਤੱਕਦੇ ਹੋਏ ਆਪਣੇ ਮੁੱਖ ਤੋਂ ਬਚਨ 
ਕੀਤਾ, “ਬਾਲਕ ਦੱਸੋ, ਤੇਰਾ ਨਾਮ ਕੀ ਹੈ? ਕਿਹੜੇ ਪਿੰਡ ਵਿਚ ਤੇਰਾ ਘਰ£ ਹੈ? ॥੬॥ 


ਦੱਸੋ, ਤੂੰ ਕਿਸ ਦਾ ਪੁੱਤਰ ਹੈਂ? ਬੱਕਰੀਆਂ ਆਪਣੀਆਂ ਚਾਰਦਾ ਹੈ' ਕਿ ਹੋਰਨਾਂ” ਦੀਆਂ?” 
(ਗੁਰੂ ਜੀ ਦੇ ਪ੍ਰਸ਼ਨ) ਸੁਣ ਕੇ ਬੱਚੇ ਨੇ ਆਖਿਆ, “ਮੇਰਾ ਘਰ ਆਪ ਜੀ ਦੇ ਪਿੰਡ ਦੇ ਪਾਸ ਹੀ 
ਹੈ। ॥੭॥ 

ਜਾਣੋਂ ਮੇਰਾ ਬੂੜਾ ਨਾਮ ਹੈ, ਜੱਟ ਜਾਤ ਹਿਰਦੇ ਵਿੱਚ ਜਾਣ ਲਵੋ, ਮਾਤਾ-ਪਿਤਾ ਦੀ ਆਗਿਆ 
ਨਾਲ ਆਪਣੀਆਂ ਵੀ ਤੇ ਪਰਾਈਆਂ ਵੀ ਬੱਕਰੀਆਂ ਚਾਰਦਾ ਹਾਂ।” ॥੮॥ 


5। 58000 2800 5010 ਹ। ੬0) 4੨ 1੧801੧01੧15॥0੫੧)60111.0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਗੁਰੂ ਭਨਯੋ “ਕਰੀਏ ਨਿਜ ਕਾਰੀ । ਜਾਇ ਲੇਹੂ ਨਿਜ ਅਜਾ ਸੰਭਾਰੀ”। 
ਸਿਸ ਕਹਿ “ਸੰਸਾ ਭਾ ਮਨ ਮਾਂਹੀਂ' । ਪ੍ਰਥਮ” ਬੁਲਾਯੋ ਅਪਨੇ ਪਾਹੀਂ' ॥੯॥ 


ਬਹੁਰ ਨ ਕਾਰਜ ਕਛੂ ਬਤਾਯੋ । --ਜਾਹੁ ਅਬੈ-- ਮੁਖ ਤੇ ਫੁਰਮਾਯੋ। 
ਜੋ ਰਾਵਰ ਕੋ ਕਾਜ ਨ` ਕੋਈ । ਕਿਉ ਹਕਾਰਨੇ2 ਆਇਸੁ ਹੋਈ”॥੧੦॥ - 


ਸ੍ਰੀ ਗੁਰ ਕਹਯੋ 'ਜੁ ਨਿਕਟ ਹਕਾਰਾ । ਕੌਨ ਦੋਸ਼ ਇਸ ਬਿਖੈ ਨਿਹਾਰਾ। 
ਮਿਲਨੇ ਬੋਲਨ ਅਪਨ ਪਰਾਈ । ਬੁਧ ਸੁਧ? ਸਗਰੀ ਪਰੈ ਲਖਾਈ”॥ ੧੧॥ 


ਬੂੜਾ ਸੁਨ ਗਾ ਬੰਦਨ ਕਰਕੈ । ਬਧਯੋ ਪ੍ਰੇਮ ਉਰ ਰਹਯੋ ਬਿਚਰਕੈ। ਰ 
ਸੰਧਯਾ” ਲੋ ਨਿਜ ਅਜਾ ਚਰਾਈ । ਜਾਇ ਸਦਨ ਪੁਨ ਰੈਨਿ ਬਿਤਾਈ ॥੧੨॥ 


ਸ੍ਰੀ ਅੰਗਦ ਸੁਨੀਏ ਕਹਿ ਬਾਲਾ । ਮੈ ਤਬ ਬੂਝਨ ਕਰੇ ਕ੍ਰਿਪਾਲਾ। 

“ਇਹ ਬਾਲਕ ਜੋ ਨਿਕਟ ਬੁਲਾਵਾ । ਤਿਹ ਸੋ ਬਚਨ ਬਿਲਾਸ ਅਲਾਵਾ।੧੩। 
ਕੌਨ ਅਹੈ,ਕਿਉ' ਨਿਕਟ ਹਕਾਰਾ? । ਮੁਝੇ ਬ੍ਰਿਤੰਤੰ ਸੁਨਾਵਹੁ ਸਾਰਾ”। 
ਭਨਯੋ ਪ੍ਰਭੂ “ਏਹੁ ਹ੍ਰੈ ਮਤਵੰਤਾ5 । ਕਿਤਕ ਦਿਵਸ ਮਹਿ' ਪੂਰਨ ਸੰਤਾ॥੧੪॥ 


ਹਰੈ ਸਿੱਖੀ ਕੋ ਸਦਨ ਬਿਸਾਲਾ। ਡਰੈ” ਨ ਸਕੈ ਮਨ ਬਿਸ਼ੈ ਜੰਜਾਲਾ। 
ਜੀਵਨ ਮੁਕਤਿ ਅਵਸਥਾ ਪਾਵਹਿ। ਅਪਨੇ ਬਚ ਸੋ ਅਵਰ ਤਰਾਵਹਿ$॥੧੫॥ 


ਮੈਂ ਬੋਲਯੋ 'ਜੇ ਹ੍ਹੋ ਹੈ ਐਸੋ । ਕਿਉਂ ਸਸ਼ੰਕ ਪੁਛ ਕਾਰਜ ਕੈਸੋ?”॥ 
ਸੁਨ ਪੁਨ ਭਾਖਯੋ ਦਯਾ ਅਵਾਸਾ । “ਅਬ ਲੌ ਭਯੋ ਨ ਰਿਦੈ ਪ੍ਰਕਾਸ਼ਾ॥ ੧੬॥ 


ਬਿਗਸੇ ਕਮਲ ਤਬਹਿ ਲਿਹੁ ਪੇਖੀ । ਦਿੱਬ ਦ੍ਰਿਸ਼ਟਿ ਜਿਹ ਹੋਇ ਵਿਸੇਖੀ?”। 
“ਕਬ ਲੌ'? ਇਸ ਮਹਿਂ ਹੋਇ ਪ੍ਰਕਾਸ਼ਾ? । ਮੋਹਿ ਬਤਾਇ ਦੇਹੁ ਸੁਖਰਾਸਾ!”॥੧੭॥ 


5।। 53000 8000 50101 ਹ। 0੧ ੧3101500੫੧)6011.601। 


ਅਧਿਆਇ 46 ____ ਬਾਬਾ ਬੁੱਢਾ ਜੀ ਨੂੰ ਉਪਦੇਸ਼ 


ਗੁਰੂ ਜੀ ਕਿਹਾ, “ਅੱਛਾ ਜਾਓ, ਆਪਣਾ ਕੰਮ ਕਰੋ ਤੇ ਆਪਣੀਆਂ ਬੱਕਰੀਆਂ ਸੰਭਾਲੋ। ” 
ਬਾਲਕ ਨੇ ਆਖਿਆ, “ਚਿਤ ਵਿਚ ਕੋਈ ਸ਼ੰਕਾ ਹੈ, ਤੁਸੀ' ਪਹਿਲਾਂ” ਮੈਨੂੰ ਆਪਣੇ ਪਾਸ 
ਬੁਲਾਇਆ ਵੀ ਹੈ ॥੯॥ 


ਤੇ ਫਿਰ ਕੋਈ ਕੰਮ ਵੀ ਨਹੀਂ ਦੱਸਿਆ। (ਬਾਅਦ ਵਿੱਚ) ਕਹਿ ਦਿੱਤਾ -ਹੁਣ ਚਲੇ ਜਾਵੋਂ-। 
ਜੇਕਰ ਆਪ ਜੀ ਨੂੰ ਕੋਈ (ਮੇਰੇ ਤੱਕ) ਕੰਮ ਹੀ ਨਹੀਂ' ਸੀ ਤਾਂ ਮੈਨੂੰ ਬੁਲਾਉਣ£ ਦੀ ਆਗਿਆ 
ਕਿਉਂ ਹੋਈ?” ॥੧੦॥ 


ਗੁਰੂ ਜੀ ਨੇ ਆਖਿਆ, “ਜੇਕਰ ਕੋਲ ਸੱਦ ਲਿਆ ਤਾਂ ਇਸ ਵਿਚ ਤੂੰ ਮਾੜਾ ਦੋਸ਼ ਕੀ ਦੇਖ 
ਲਿਆ? ਆਪਣੇ-ਪਰਾਏ ਨਾਲ ਮਿਲਣ-ਬੋਲਣ ਨਾਲ ਹੀ ਇੱਕ-ਦੂਜੇ ਦੀ ਸਾਰੀ ਸੂਝ-ਬੂਝ” ਦਾ 
ਪਤਾ ਲੱਗਦਾ ਹੈ। ” ॥੧੧॥ 


ਬੂੜਾ ਸੁਣ ਕੇ ਨਮਸਕਾਰ ਕਰਕੇ ਚਲਾ ਗਿਆ। ਗੁਰੂ ਜੀ ਨੂੰ ਮਿਲ ਕੇ ਉਸ ਦੇ ਮਨ ਵਿਚ ਗੁਰੂ 
ਜੀ ਪ੍ਰਤੀ ਪ੍ਰੇਮ ਵੱਧ ਗਿਆ ਸੀ। ਉਹ ਵਿਚਰਦਾ ਰਿਹਾ, ਸ਼ਾਮ" ਹੋਣ ਤੱਕ ਉਹ ਬੱਕਰੀਆਂ 
ਚਰਾਉਂਦਾ ਰਿਹਾ ਤੇ ਫਿਰ ਘਰੇ ਜਾ ਕੇ ਉਸ ਨੇ ਰਾਤ ਕੱਟੀ ॥੧੨॥ 


ਅੱਗੇ ਬਾਲਾ ਜੀ ਨੇ ਕਿਹਾ, “ਹੇ ਸ੍ਰੀ ਅੰਗਦ ਜੀ, ਸੁਣੋ! ਮੈਂ (ਬਾਲੇ ਨੇ) ਕਿਰਪਾਲੂ ਗੁਰੂ ਜੀ ਨੰ ਪੁੱਛਿਆ, 
“ਇਹ ਬਾਲਕ ਜਿਸ ਨੂੰ ਕੋਲ ਬੁਲਾ ਕੇ, ਜਿਸ ਦੇ ਨਾਲ ਤੁਸੀਂ ਬਚਨ-ਬਿਲਾਸ ਕੀਤਾ ਸੀ। ॥੧੩॥ 


ਇਹ ਕੌਣ ਹੈ, ਇਸ ਨੂੰ ਆਪਣੇ ਪਾਸ ਕਿਉਂ ਸੱਦਿਆ ਸੀ? ਮੈਨੂੰ ਇਸ ਦਾ ਸਾਰਾ ਬਿਰਤਾਂਤ” 
ਸੁਣਾਵੇਂ। ” ਤਾਂ ਗੁਰੂ ਜੀ ਨੇ ਦੱਸਿਆ, “ਇਹ ਬਹੁਤ ਸ਼ੁੱਧੀਵਾਨ£ ਲੜਕਾ ਹੈ, ਕੁਝ ਦਿਨਾਂ ਨੂੰ 
ਇਹ ਪੂਰਾ ਸੰਤ ਹੋਵੇਗਾ। ॥੧੪॥ ਰ 


ਸਿੱਖੀ ਦਾ ਵਿਸ਼ਾਲ ਘਰ ਹੋਵੇਗਾ। ਇਸ ਦੇ ਮਨ ਨੂੰ ਵਿਸ਼ੇ-ਵਿਕਾਰਾਂ ਦੇ ਜੰਜਾਲ ਛੂਹ” ਨਹੀਂ 
ਸਕਣਗੇ। ਜੀਵਨ-ਮੁਕਤੀ ਦੀ ਪਦਵੀ ਪ੍ਰਾਪਤ ਕਰੇਗਾ। ਆਪਣੇ ਬਚਨਾਂ ਨਾਲ ਹੋਰਨਾਂ ਨੂੰ 
ਤਾਰੇਗਾ$। ” ॥੧੫॥ 


ਤਾਂ ਮੈ' (ਬਾਲੇ) ਕਿਹਾ, “ਜੇ ਉਹ ਇਸ ਤਰਾਂ ਦਾ (ਬੁੱਧੀਵਾਨ) ਹੈ ਤਾਂ ਉਹ ਸ਼ੰਕਾ ਸਹਿਤ (ਆਪ 
ਜੀ ਨੂੰ) ਕਿਉਂ ਪੁੱਛਦਾ ਸੀ ਕਿ ਕੀ ਕੰਮ ਹੈ?” ਤਾਂ ਮੇਰੀ ਗੱਲ ਸੁਣ ਕੇ ਦਇਆ ਦੇ ਘਰ ਗੁਰੂ 
ਜੀ ਨੇ ਆਖਿਆ, “ਅਜੇ ਉਸ ਦੇ ਹਿਰਦੇ ਵਿੱਚ ਪ੍ਰਕਾਸ਼ ਉਦੈ ਨਹੀ ਹੋਇਆ ॥੧੬॥ 


ਜਦੋਂ ਉਸ ਦਾ (ਹਿਰਦੇ ਰੂਪੀ) ਕਮਲ ਖਿੜੇਗਾ ਤਾਂ ਫਿਰ ਹੀ ਵੇਖੇਗਾ, ਜਿਸ ਦੀ ਦਿੱਬ-ਦ੍ਰਿਸ਼ਟੀ 
ਬਹੁਤ? ਹੀ ਵੱਧ ਹੋਵੇਗੀ। ” (ਮੈ' ਫਿਰ ਪੁੱਛਿਆ), “ਕਦੋ ਤੱਕ! ਇਸ ਵਿਚ ਆਤਮ-ਗਿਆਨ 
ਦਾ ਪ੍ਰਕਾਸ਼ ਹੋਵੇਗਾ?” ਹੇ ਸੁੱਖਾਂ ਦੀ ਰਾਸ! ਗੁਰੂ ਜੀ, ਮੈਨੂੰ ਇਹ ਦੱਸ ਦੇਵੋ ॥੧੭॥ 


5।। 53000 8000 50101 0। ੬0) _ 45 1੧੧8001੧1ਇ॥00੫੧6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਗੁਰ ਕਹਿ “ਇਤੀ ਹੁਤੀ ਅਬ ਦੇਰਾ । ਬੋਲਨ ਮਿਲਨ ਦਰਸ ਕੋ ਹੇਰਾ। 
ਭਲਕ ਬਿਲੋਕਹੁ ਕਸ' ਹੂ ਠਾਟਾ? । ਖੁਲਹਿਂ' ਮੋਹ ਕੇ ਬਿਕਟ ਕਪਾਟਾ?”॥੧੮॥ 


ਬਹੂਰੋ ਭੋਰ ਜਬੈ ਹੁਇ ਆਈ । ਮਾਖਨ” ਬਾਸਨ ਲੀਨ ਉਚਾਈ। 
ਮਾਤ ਪਿਤਾ ਤੇ ਕਰਕੈ ਚੋਰੀ । ਸਟਕ੍ਯੋ? ਘਰ ਤੇ ਪ੍ਰਭੁ ਜਿਸ ਠੋਰੀ ॥੧੯॥ 


ਤੂਰਨ ਬੂੜਾ ਪੁਰ ਕਰਤਾਰਾ । ਆਇ ਬਿਲੋਕੇ ਮੋਖ ਉਦਾਰਾ। 
ਮਾਖਨ ਬਾਸਨ£ ਅੱਗ੍ਰਜ ਧਰਕੈ । ਬੈਠਯੋ ਨਿਕਟ ਬੰਦਨਾ ਕਰਕੈ ॥੨੦॥ 


ਮੁਸ਼ਕਾਨੇ ਪ੍ਰਭੂ ਬਚਨ ਅਲਾਯੋ । “ਮਾਖਨ ਬਾਸਨ ਕਹਿੰ ਤੇ ਲਯਾਯੋ?”। 
“ਸੁਨਹੁ ਤਪਾ ਜੀ! ਰਾਵਰ ਹੇਤਾ । ਘ੍ਰਿਤ ਆਨਕੋ ਮੈਂ ਅਪਨ ਨਿਕੇਤਾ॥ ੨੧॥ 


-_ਦਰਸ ਸੰਤ ਗੁਰ ਛੂਛੰ ਨ ਜਾਨਾ_। ਅਸ ਬਿਚਾਰ ਉਰ ਬਿਖੈ ਉਠਾਨਾ”। 
“ਭੋ ਬਾਲਕ ਹੈ ਲਘੁ ਤਨ ਤੇਰਾ । ਨਿਸ਼ਚੈ ਕਰ ਕੋ ਘਰ ਨਿਜ ਹੇਰਾ॥ ੨੨॥ 


ਜਿਸ ਮਹਿ ਫਸਕੈ ਨਿਕਸਨ£ ਭਾਰੀ । ਜਾਲ ਮੀਨ ਕੀ ਰੀਤ ਬਿਚਾਰੀ। 
ਸਿਸੁ ਕਹਿ “ਮਾਤ ਪਿਤਾ ਘਰ ਜੋਊ । ਮੈ ਪਹਿਚਾਨਯੋ ਅਪਨੋ ਸੋਊ ॥੨੩॥ 


ਤਹਿ ਤੇ ਮਾਖਨ ਬਾਸਨ ਲੀਨੋ । ਆਨ ਉਪਾਇਨ? ਤੁਮਰੀ ਕੀਨੋ। 

ਭੋਰ ਉਠਤ ਭੀ ਚੌਪਾਂ? ਨਵੀਨੀ । ਆਵਨ ਲਗੇ ਨ ਸੁਧ ਕਿਸ ਦੀਨੀ ॥੨੪॥ 
ਦੋਹਰਾ 

“ਭੋ ਬਾਲਕ ਪਿਤ ਮਾਤ ਤੇ ਆਨਯੋ ਘ੍ਰਿੱਤ'ਂ' ਚੁਰਾਇ। 

ਬਹੁਰੋ ਜੇ ਘਰ ਜਾਵਈ' ਮਾਰਹਿ' ਤੋਹਿ ਰਿਸਾਇ ॥੨੫॥ 

ਚੌਪਈ 

ਇਹ ਮਾਖਨ ਹਮ ਲੇਵਹਿ' ਨਾਂਹੀ । ਗਮਨਹੁ ਲੇ ਅਪਨੇ ਘਰ ਮਾਂਹੀ। 
ਪਹੁੱਚਯੋ ਹਮਕੋ ਤੈ' ਜੋ ਲਯਾਇ । ਹ੍ਹੈ ਪ੍ਰਸੰਨ ਦੇਖਯੋ ਉਰ ਭਾਇ” ॥੨੬॥ 


5॥ 5800 280[॥ 500/। 2 €103448 ੧3101500੫੧)60011.60।। 


ਅਧਿਆਇ 46 ਬਾਬਾ ਬੁੱਢਾ ਜੀ ਨੂੰ ਉਪਦੇਸ਼ 


ਗੁਰੂ ਜੀ ਨੇ ਕਿਹਾ, “ਆਪਸ ਵਿਚ ਦਰਸ਼ਨ ਕਰਕੇ ਗੱਲਬਾਤ ਕਰਨ ਦੀ ਹੀ ਹੁਣ ਦੇਰ ਸੀ। 
ਕੱਲ ਨੂੰ ਵੇਖਣਾ, ਇਸਦਾ ਕੈਸਾ ਠਾਠ£ ਹੋਵੇਗਾ? (ਕੈਸੀ ਸੋਭਾ ਹੋਵੇਗੀ?), ਜਦੋਂ ਇਸ ਦੇ ਮੋਹ 
ਦੇ ਕਰੜੇ ਤਖਤੇ? ਖੁੱਲ੍ਹ ਜਾਣਗੇ” ॥੧੮॥ 


ਫੇਰ ਜਦ ਅਗਲਾ ਦਿਨ ਚੜ੍ਹਿਆ, ਉਸ ਨੇ ਮੱਖਣ” ਦਾ (ਭਰਿਆ) ਕੁੱਜਾ ਚੁੱਕਿਆ ਹੋਇਆ 
ਸੀ। ਉਹ ਮਾਤਾ-ਪਿਤਾ ਤੋਂ ਚੋਰੀ ਕਰਕੇ ਖਿਸਕਾ? ਕੇ ਉਥੇ ਲੈ ਆਇਆ ਸੀ, ਜਿਸ ਸਥਾਨ 
`ਤੇ ਗੁਰੂ ਜੀ ਬੈਠੇ ਹੋਏ ਸਨ। ॥੧੯॥ 


ਬੂੜੇ ਨੇ ਜਲਦੀ ਨਾਲ ਕਰਤਾਰਪੁਰ ਆ ਕੇ ਮੁਕਤੀ ਦੇ ਉਦਾਰੇ ਗੁਰੂ ਜੀ ਨੂੰ ਤੱਕਿਆ, ਉਸ ਨੇ 
ਮੱਖਣ ਦੇ (ਭਰੇ) ਬਰਤਨ (ਕੁੱਜੇ)£ ਨੂੰ ਗੁਰੂ ਜੀ ਅੱਗੇ ਰੱਖਕੇ ਨਮਸਕਾਰ ਕੀਤੀ ਤੇ ਗੁਰੂ ਜੀ 
ਅੱਗੇ ਬੈਠ ਗਿਆ ਸੀ। ॥੨੦॥ 


ਗੁਰੂ ਜੀ ਨੇ ਹੱਸ ਕੇ ਆਖਿਆ, “ਇਹ ਮੱਖਣ ਦਾ ਕੁੱਜਾ ਕਿਥੋਂ ਲੈ ਕੇ ਆਏ ਹੋਂ?” (ਤਾਂ ਬੂੜਾ 
ਬੋਲਿਆ, “ਹੇ ਤਪਾ ਜੀ, ਸੁਣੋ! ਆਪ ਜੀ ਵਾਸਤੇ ਹੀ ਹੈ। ਮੈਂ ਇਹ ਘਿਉ ਘਰੋ ਲੈ ਕੇ 
ਆਇਆ ਹਾਂ। ॥੨੧॥ ਰ੍ 


(ਸਿਆਣੇ ਕਹਿੰਦੇ ਹਨ) -ਸੰਤ ਅਤੇ ਗੁਰੂ ਦੇ ਦਰਸ਼ਨ ਕਰਨ ਲਈ ਖਾਲੀ” ਹੱਥ ਨਹੀਂ ਜਾਈਦਾ- 
ਹਿਰਦੇ ਵਿੱਚ ਇਹ ਸੋਚ ਕੇ ਹੀ ਮੈਂ ਚੁੱਕ ਲਿਆਇਆ ਹਾਂ। ” (ਗੁਰੂ ਜੀ ਨੇ ਕਿਹਾ), “ਹੇ ਬਾਲਕ! 
ਛੋਟਾ ਜਿਹਾ ਤੇਰਾ ਸਰੀਰ ਹੈ। ਨਿਸ਼ਚਾ ਕਰ, ਤੂੰ ਆਪਣਾ ਕਿਹੜਾ ਘਰ ਤੱਕ ਰੱਖਿਆ ਹੈ? ॥੨੨॥ 


(ਇਹ ਤਾਂ) ਜਾਲ ਵਿਚ ਫਸੀ ਮੱਛੀ ਦੀ ਰੀਤ ਵਾਂਗ ਹੈ, ਜਿਸ ਵਿਚ ਫਸ ਕੇ ਨਿਕਲਣਾ ਬਹੁਤ 
ਕਠਨ ਹੁੰਦਾ ਹੈ, ਵਿਚਾਰ ਕਰ ਲੈ। ” ਬੱਚੇ ਨੇ ਕਿਹਾ, “ਜੋ ਮੇਰੇ ਪਿਤਾ-ਮਾਤਾ ਦਾ ਘਰ ਹੈ, ਮੈਂ 
ਤਾਂ ਉਹੋ ਹੀ ਆਪਣਾ ਘਰ ਜਾਣਿਆ (ਨਿਸ਼ਚੇ ਕੀਤਾ) ਹੈ। ॥੨੩॥ 


ਉਨ੍ਹਾਂ ਪਾਸੋਂ ਹੀ ਮੱਖਣ ਦਾ ਕੁੱਜਾ ਲੈ ਕੇ, ਆਪ ਜੀ ਦੇ ਭੇਟ? ਕੀਤਾ ਹੈ। ਦਿਨ ਚੜ੍ਹੇ ਉਠਦਿਆਂ 
ਹੀ ਇਹ ਨਵਾਂ ਸੌਕ'? ਜਾਗਿਆ, ਮੈਂ ਆਉਣ ਲੱਗੇ ਨੇ ਕਿਸੇ ਨੂੰ ਨਹੀਂ ਸੀ ਦੱਸਿਆ। ”॥੨੪॥ 
ਦੋਹਰਾ ਰ ਰ 
ਗੁਰੂ ਜੀ ਨੇ ਆਖਿਆ, “ਹੇ ਬਾਲਕ! ਤੂੰ ਆਪਣੇ ਮਾਤਾ-ਪਿਤਾ ਤੋਂ ਚੋਰੀ ਕਰਕੇ ਘਿਉ'' ਲੈ 
ਕੇ ਆਇਆ ਹੈਂ। ਬਾਅਦ ਵਿਚ, ਜਦ ਤੂੰ ਘਰ ਜਾਵੇਂਗਾ ਤਾਂ ਉਹ ਗੁੱਸੇ ਵਿਚ ਤੈਨੂੰ ਮਾਰਨਗੇ॥੨੫॥ 
ਚੌਪਈ 

ਸੋ, ਅਸੀਂ ਤੇਰਾ ਇਹ ਮੱਖਣ ਨਹੀਂ ਲਵਾਂਗੇ। ਇਸ ਨੂੰ ਲੈ ਕੇ (ਵਾਪਸ) ਆਪਣੇ ਘਰ ਨੂੰ ਚਲਾ 
ਜਾ। ਸਮਝ ਲੈ, ਜੋ ਤੂੰ ਲੈ ਕੇ ਆਇਆ ਹੈ, ਇਹ ਸਾਡੇ ਪਾਸ ਪਹੁੰਚ ਗਿਆ ਹੈ। ਤੈਨੂੰ ਦੇਖ 
ਕੇ ਹੀ ਮਨ ਪਰਸੰਨ ਹੋ ਗਿਆ ਹੈ।” ॥੨੬॥ 


449 
5।। 53000 38000 50101 । ੬099 ੧3101500੫੧6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੁਨਕੈ ਬੂੜਾ ਰੋਵਨ ਲਾਗਾ । ਪ੍ਰੇਮ ਬਿਰਹਾਂ ਉਰ ਅੰਤਰ ਜਾਗਾ। 
“ਮਾਰਹਿਂ ਮਾਤ ਪਿਤਾ ਮੁਝ ਕਬਹੀ । ਤੁਮ ਮਾਰਤ ਹੋ ਮੋ ਕੋ ਅਬ ਹੀ”॥੨੭॥ 


ਸ੍ਰੀ ਗੁਰੂ ਭਨੈ “ਕੁਵਾਕ£ ਨ ਕਹਯੋ । ਹਮਨੈ ਤੋਰ ਭਲਾ ਹੀ ਚਹਯੋ । 
ਕੌਨ ਮਾਰ ਕੀਨੀ ਤੁਝ ਤਾਈ' । ਜਾਂ ਤੇ ਰੁਦਨ” ਕਰੈ ਬਿਲਲਾਈ”॥੨੮॥ 


“ਸੁਨਹੁ ਪ੍ਰਭੂ ਜਸ ਮਾਰਕੋ ਮੋਹੀ । ਇਸ ਤੇ ਵਡੀ ਮਾਰ ਨਹਿਂ' ਹੋਹੀ। 
ਬਾਰਯੋ“`ਦੀਪਕ,ਦਿਪਤ ਪ੍ਰਕਾਸ਼ਾ । ਪੁਨ ਬੁਝਾਇ ਕੈ ਕਰਹੁ ਨਿਰਾਸਾ॥ ੨੯॥ 


ਤੁਮਹਿ ਉਚਿਤ ਅਧਿਕਾਇ ਜਰਾਵਉ”ਂ । ਪਾਇ ਸਨੇਹ ਗੁਨਹਿ ਉਕਸਾਵਉ?। 
ਤਮ ਕੋ ਟਾਰ ਵਸਤੁ ਦਿਖਰਾਵਉ । ਪੂਰ ਆਸ ਅਸ ਕਸ਼ਟ ਮਿਟਾਵਉ `॥੩੦॥ 


ਪਿਆ 


ਸੋਰਠਾ 
ਮੁਸ਼ਕਾਨੇ ਗੁਨਖਾਨ ਬਾਣੀ ਤਿਹ ਸੋਂ ਪੁਨ ਭਨੀ। 
ਬੂਢੇ ਬਡੇ ਸਮਾਨ ਬਾਤੈ' ਤੂੰ ਮੁਖ ਤੇ ਕਹੈਂ”॥੩੧॥ 


ਤਬ ਹੀ ਤੇ ਇਹ ਨਾਮ -ਭਾਈ ਬੁੱਢਾ੯?-- ਕਹਤਿ ਹੈ'। 


ਸ਼ਰਨ ਗਹਯੋ ਸੁਖ ਧਾਮ ਕਰੁਨਾ ਕੀਨੀ ਜਗਤ ਗੁਰ ॥੩੨॥ 


ਚੌਪਈ ਰ੍ 
“ਹੇ ਸਿਸੁ ਕਰਕੈ ਭਾਉਨਿ” ਭਾਰੀ । ਬੰਦਨ ਕਰ ਕਰਤਾਰ ਅਗਾਰੀ। 
ਪੂਰਨ ਹੋਵਹਿ ਉਰ ਕੀ ਆਸਾ” । ਪ੍ਰਾਪਤਿ ਭਲੋ ਗਯਾਨ ਸੁਖ ਰਾਸਾ॥੩੩॥ 


ਸੁਨ ਕੈ ਦੈ ਕਰ ਜੋਰਨ ਕੀਨੇ । ਬੰਦੇ ਪੰਕਜ ਪਾਇ ਪ੍ਰਬੀਨੇ । 
ਭਯੋ ਗਯਾਨ ਤਿਹੰ ਛਿਨ ਸੁਖਰਾਸੀ । ਸਗਰੀ ਉਰ ਤੇ ਦ੍ਰੈਤ” ਬਿਨਾਸੀ'$ ॥੩੪॥ 


5॥। 58000 2800 5001 2 10੫੧”? __।੧੫੧0੧੧੧5॥0੫੧੪60131.੦। 


ਅਧਿਆਇ 46 ਬਾਬਾ ਬੁੱਢਾ ਜੀ ਨੂੰ ਉਪਦੇਸ਼ 


ਗੁਰੂ ਜੀ ਦੇ ਬੋਲ) ਸੁਣ ਕੇ ਬੂੜਾ ਰੋਣ ਲੱਗ ਪਿਆ, ਉਸ ਦੇ ਮਨ ਅੰਦਰ ਪ੍ਰੇਮ-ਵਿਛੋੜਾ' ਜਾਗ 
ਪਿਆ ਤੇ ਉਹ ਕਹਿਣ ਲੱਗਾ, “ਮਾਤਾ-ਪਿਤਾ ਤਾਂ ਪਤਾ ਨਹੀ ਕਦੋ' ਮਾਰਨਗੇ, ਪਰ ਤੁਸੀ' ਤਾਂ 
ਜੀ ਮੈਨੂੰ ਹੁਣੇ ਹੀ ਮਾਰ ਰਹੇ ਹੋ। ” ॥੨੭॥ 


ਤਾਂ ਗੁਰੂ ਜੀ ਨੇ ਕਿਹਾ, “ਅਸੀਂ ਤੈਨੂੰ ਕੋਈ ਮਾੜੀ-ਗੱਲ£ ਤਾਂ ਨਹੀ' ਕਹੀ। ਅਸੀਂ ਤਾਂ ਤੇਰਾ 
ਭਲਾ ਹੀ ਚਾਹਿਆ ਹੈ। ਅਸੀਂ ਤੈਨੂੰ ਕੀ ਮਾਰ, ਮਾਰ ਦਿੱਤੀ, ਜਿਸ ਕਰਕੇ ਤੂੰ ਰੋਣ” ਲੱਗ ਪਿਆ 
ਹੈਂ। ” ॥੨੮॥ 


ਬੂੜਾ ਕਹਿਣ ਲੱਗਿਆ, “ਹੇ ਗੁਰੂ ਜੀ ਸੁਣੋ, ਜਿਸ ਤਰਾਂ ਦੀ ਤੁਸੀਂ' ਮੈਨੂੰ ਮਾਰ ਮਾਰੀ ਹੈ, ਇਸ 
ਤੋਂ ਵੱਡੀ ਹੋਰ ਕੋਈ ਮਾਰ ਨਹੀਂ ਹੋ ਸਕਦੀ। ਪਹਿਲਾਂ ਤੁਸੀਂ ਦੀਪਕ ਜਗਾ” ਕੇ ਪ੍ਰਕਾਸ਼ਿਆ ਹੈ 
ਤੇ ਫਿਰ ਆਪ ਹੀ ਬੁਝਾ ਕੇ ਨਿਰਾਸ਼ ਕਰ ਰਹੇ ਹੋ। ॥੨੯॥ 


ਤੁਹਾਡੇ ਵਾਸਤੇ ਇਹ ਹੀ ਉਚਿੱਤ ਹੈ ਕਿ ਤੁਸੀ' ਇਸ ਦੀਪਕ ਨੂੰ ਵੱਧ ਤੋਂ ਵੱਧ ਜਗਾਵੋ”। ਪ੍ਰੇਮ 
ਦਾ ਤੇਲ ਪਾ ਕੇ ਗੁਣਾਂ ਦੀ ਬੱਤੀ ਨੂੰ ਉੱਚਾ? ਕਰੋ। ਰਾਤ ਰੂਪੀ ਹਨ੍ਹੇਰੇ ਨੂੰ ਦੂਰ ਕਰਕੇ ਅਸਲ 
ਪਦਾਰਥ ਦੇ ਦਰਸ਼ਨ ਕਰਵਾਓ। ਮੇਰੀ ਆਸਾ ਪੂਰੀ ਕਰੋ ਤੇ ਸਾਰੇ ਕਸ਼ਟ ਦੂਰ ਕਰੋ 
ਜੀ।? ॥੩੦॥ 


ਸੋਰਠਾ 
ਗੁਣਾਂ ਦੀ ਖਾਣ (ਗੁਰੂ ਜੀ) ਹੱਸੇ ਤੇ ਫਿਰ ਆਖਿਆ, “(ਹੇ ਬੂੜੇ! ਤੂੰ ਤਾਂ ਬੁੱਢਿਆਂ ਵਾਂਗ 
ਸਿਆਣੀਆਂ-ਸਿਆਣੀਆਂ ਗੱਲਾਂ ਕਰਦਾ ਹੈ।” ॥੩੧॥ 


(ਬਾਲਾ ਜੀ ਦੱਸਦੇ ਹਨ) ਤਾਂ ਹੀ ਉਦੋਂ ਤੋਂ ਇਨ੍ਹਾਂ ਦਾ ਇਹ -ਭਾਈ ਬੁੱਢਾ- ਨਾਮ ਕਹਿਣ ਲੱਗ 
ਪਏ। ਜਿਸ ਨੇ ਸੁੱਖਾਂ ਦੇ ਧਾਮ ਗੁਰੂ ਜੀ ਦੀ ਸ਼ਰਨ ਲੈ ਲਈ ਸੀ ਤੇ ਜਗਤ ਗੁਰੂ ਨੇ ਉਨ੍ਹਾਂ ਉੱਪਰ 
ਕਿਰਪਾ ਕੀਤੀ ਸੀ। ॥੩੨॥ 


ਚੌਪਈ 

(ਗੁਰੂ ਜੀ ਨੇ ਬਚਨ ਕੀਤਾ ਸੀ) “ਹੇ ਬਾਲਕ! ਤੂੰ ਜੇਕਰ ਆਪਣੇ ਮਨ ਦੀ ਇੱਛਾ” ਪੂਰੀ ਕਰਨਾ 
ਚਾਹੁੰਦਾ ਹੈ ਤਾਂ ਉਸ ਕਰਤਾਰ ਅੱਗੇ ਅਰਦਾਸ ਕਰ। ਤੇਰੇ ਮਨ ਦੀਆਂ (ਸਾਰੀਆਂ) ਮੁਰਾਦਾਂ 
ਪੂਰੀਆਂ ਹੋਵਣਗੀਆਂ ਤੇ ਸੁੱਖਾਂ ਦੀ ਰਾਸ, ਵਾਹਿਗੁਰੂ ਦਾ ਤੈਨੂੰ (ਪੂਰੀ ਤਰਾਂ) ਗਿਆਨ ਪ੍ਰਾਪਤ 
ਹੋ ਜਾਵੇਗਾ।” ॥੩੩॥ 


ਉਸ ਨੇ ਗੁਰੂ ਜੀ ਦੇ ਬਚਨ ਸੁਣ ਕੇ ਸਮਰੱਥ ਗੁਰੂ ਜੀ ਦੇ ਚਰਨ-ਕਮਲਾਂ ਵਿਚ ਦੋਨੋਂ ਹੱਥ ਜੋੜ 
ਕੇ ਅਰਦਾਸ ਕੀਤੀ। ਉਸ ਨੂੰ, ਉਸੇ ਪਲ ਹੀ ਸੁੱਖਾਂ ਦੀ ਰਾਸ ਗੁਰੂ ਜੀ ਕੋਲੋਂ ਗਿਆਨ ਪ੍ਰਾਪਤ 
ਹੋ ਗਿਆ ਸੀ। ਮਨ ਵਿੱਚੋਂ ਦਵੈਤਨ-ਭਾਵਨਾ ਦਾ ਨਾਸ਼'£ ਹੋ ਗਿਆ ਸੀ। ॥੩੪॥ 


5।। 58000 08000 50101 ੬0੫9 _?”'  ੧੧੧0੧1500੧60੧00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕ੍ਰਿਪਾ ਨਿਧਾਨ ਬਹੁਰ ਬਚ ਕਹੇ । “ਸਵਾ ਜਾਮ ਜਾਮਨਿ ਜਬ ਰਹੇ। 
ਨਿਤ ਉਠ ਤਬ ਹੀ ਕਰਹੁ ਸ਼ਨਾਨਾ । ਸਿਮਰਹੁ ਨਾਮ ਮਾਨ ਮਨ ਭਾਨਾ''॥੩੫॥ 


ਹਾਥ ਜੋਰ ਸਿਸ ਬਚਨ ਬਖਾਨਾ । “ਅਬ ਲੌ ਰਾਖਯੋ ਉਚਿਤ ਸ਼ਨਾਨਾ। 
ਮੈਂ ਮਲ? ਨਾਸ਼ ਕਰੀ ਇਕ ਬਾਰਾ । ਰਾਵਰ ਦਰਸ਼ਨ ਪਰ ਬਲਿਹਾਰਾ ॥ ੩੬॥ 


ਬਹੁਰ ਨ ਕਬ ਲਾਗਹਿ ਮਲ? ਲੇਸ਼ਾ । ਜਨਮ ਮਰਨ ਕੇ ਮਿਟੇ ਕਲੇਸ਼ਾ। 
ਪਾਯੋ ਨਿਰਮਲ ਸਹਜ ਸਰੂਪਾ । ਜਿਹ ਜਾਨਤ ਭਾ ਅਨਦ ਅਨੂਪਾ” ॥੩੭॥ 


ਗੁਰੂ ਭਨਯੋ “ਤੁਹਿ ਮਨੁਜ ਅਨੇਕਾ । ਮਿਲ ਹੈੱ' ਪਾਵਨ ਹੇਤ ਬਿਬੇਕਾ” । 
ਤੁਝ ਕੋ ਦੇਖ ਅਚਾਰ ਕਰੰਤਾ । ਤਿਨ ਰੁਚਿ ਜਾਗਹਿ, ਹੋਵਹਿ ਸੰਤਾ'॥੩੮॥ 


ਇਸ ਬਿਧ ਹੋਇ ਕ੍ਰਿਤਾਰਥ ਸੋਊ । ਬੈਠ ਰਹਯੋ ਘਰ ਗਯੋ ਨ ਸੋਊ। 
ਖੋਜਤ ਮਾਤ ਪਿਤਾ ਤਿਸ ਕੇਰੇ । ਚਲਿ ਆਏ ਸ੍ਰੀ ਨਾਨਕ ਡੇਰੇ॥੩੯॥ 


ਦੇਖਯੋ ਨਿਜ ਬਾਲਕ ਕੋ ਜਬ ਹੀ । ਗੁਰ ਬੈਨਨ? ਤੇ ਭਾ ਬ੍ਰਿਧ ਤਬਹੀ। 
ਇਸ ਪ੍ਰਕਾਰ ਸੋ ਦੇਖ ਸਿਧਾਰੇ । ਰਹਯੋ ਸੁ ਬੂੜਾ ਸ੍ਰੀ ਪ੍ਰਭੁ ਦੁਆਰੇ ॥੪੦॥ 


ਪਦ ਪੰਕਜ ਸੇਵਹਿ ਧਰ ਭਾਊ । ਬਿਖੇ ਬਾਸ਼ਨਾ ਫੁਰਤ ਨ ਕਾਊ। 
ਮਨ ਥਿਤ£ ਕਰ ਸਤਸੰਗ ਸਮਾਵਾ । ਪੁਨ ਜਬ ਕੇਤਿਕ ਸਮਾਂ ਬਿਤਾਵਾ॥੪੧॥ 


ਸੁਨੀਏ ਸ੍ਰੀ ਅੰਗਦ ਇਤਹਾਸਾ । ਮੈਂ ਇਕ ਦਿਵਸ ਸੁਲਖਣੀ ਪਾਸਾ। . 
ਸਹਿਜ ਸੁਭਾਇ ਸੁ ਬੈਠਯੋ ਜਾਈ । ਇਸ ਬਿਧ ਮੁਝ ਕੋ ਗਿਰਾ ਅਲਾਈ॥੪੨॥ 


੪੫ 


ਦੋਹਰਾ 
“ਟਿਕਨ” ਦੇਹੁ ਅਬ ਤਪੇ ਕੋ ਬਿਚਰਣਦ ਕੀਨ ਬਿਸਾਲ। 
ਦੇਸ਼ ਬਿਦੇਸ਼ਨ ਕੇ ਬਿਖੈ ਰਹਯੋ ਸੰਗ ਚਿਰਕਾਲ? ॥੪੩॥ 


452 


5।। 53000 38000 50101 ਹ। ੬0੫9 ੧3101500੫੧)60011.60।। 


ਅਧਿਆਇ 46 ਬਾਬਾ ਬੁੱਢਾ ਜੀ ਨੂੰ ਉਪਦੇਸ਼ 


ਕਿਰਪਾ-ਨਿਧਾਨ (ਗੁਰੂ ਜੀ) ਨੇ ਫਿਰ ਬਚਨ ਕੀਤੇ, ਸਵਾ ਪਹਿਰ ਰਾਤ ਰਹਿੰਦੇ ਸਵੇਰੇ ਉਠ ਕੇ 
ਇਸ਼ਨਾਨ ਕਰਿਆ ਕਰਨਾ ਤੇ ਸਤਿਨਾਮ-ਵਾਹਿਗੁਰੂ ਦੇ ਨਾਮ ਨੂੰ ਮਨਭਾਉਂਦਾ' ਮੰਨ ਕੇ ਸਿਮਰਨ 
ਕਰਨਾ।” ॥੩੫॥ 


ਤਾਂ ਬਾਲਕ ਨੇ ਹੱਥ ਜੋੜ ਕੇ ਕਿਹਾ, “ਅਜੇ ਵੀ ਇਸ਼ਨਾਨ ਕਰਨ ਦੀ ਲੋੜ ਬਾਕੀ ਰਹਿ ਗਈ 
ਹੈ। ਆਪ ਜੀ ਨੇ ਮੇਰੀ ਤਾਂ ਇਕ ਵਾਰ ਹੀ ਤਾਂ ਸਾਰੀ ਮੈਲ£ ਦੂਰ ਕਰ ਦਿੱਤੀ ਹੈ ਜੀ। ਆਪ 
ਜੀ ਦੇ ਦਰਸ਼ਨਾਂ ਦੇ ਬਲਿਹਾਰੇ ਜਾਂਦਾ ਹਾਂ। ॥੩੬॥ 


ਹੁਣ ਦੁਬਾਰਾ ਰਤੀ ਵੀ ਪਾਪ? ਨਹੀਂ ਲੱਗਣਗੇ, ਜਨਮ-ਮਰਨ ਦੇ ਤਾਂ ਸਾਰੇ ਕਲੇਸ਼ ਮਿੱਟ ਗਏ 
ਹਨ। `ਮੈਂ ਉੱਜਲ ਸਹਿਜ ਸਰੂਪ ਪ੍ਰਾਪਤ ਕਰ ਲਿਆ ਹੈ। ਇਹ ਸਭ ਕੁਝ ਜਾਣ ਕੇ ਮੈਨੂੰ ਮਹਾਂ- 
ਅਨੰਦ ਮਿਲ ਗਿਆ ਹੈ।” ॥੩੭॥ 


ਤਾਂ ਗੁਰੂ ਜੀ ਨੇ ਆਖਿਆ, “ਗਿਆਨ! ਪ੍ਰਾਪਤੀ ਲਈ ਤੈਨੂੰ ਅਨੇਕਾਂ ਲੋਕ ਮਿਲਣਗੇ। ਚੰਗਾ 
ਆਚਰਨ ਵੇਖ ਕੇ ਲੋਕਾਂ ਨੂੰ ਸੰਤ ਬਣਨ ਦੀ ਰੁਚੀ ਹੋਵੇਗੀ ਤੇ ਉਹ ਸੰਤ ਹੋ ਜਾਣਗੇ। ” ॥੩੮॥ 


ਇਸ ਤਰਾਂ ਉਹ (ਗੁਰੂ ਜੀ ਦੇ ਬੋਲਾਂ ਦੁਆਰਾ) ਕਿਰਤਾਰਥ ਹੋ ਗਿਆ ਤੇ ਘਰੇ ਨਹੀਂ ਸੀ ਗਿਆ। 
ਉਥੇ ਹੀ ਬੈਠਾ ਰਿਹਾ ਸੀ। ਉਸ ਨੂੰ ਲੱਭਦੇ-ਲੱਭਦੇ ਉਸ ਦੇ ਮਾਤਾ-ਪਿਤਾ ਗੁਰੂ ਜੀ ਦੇ ਡੇਰੇ 
(ਸਥਾਨ) ਪਰ ਆ ਪਹੁੰਚੇ ਸਨ। ॥੩੯॥ 


ਜਿਉਂ ਹੀ ਉਸ ਦੇ ਮਾਪਿਆਂ ਨੇ ਆਪਣੇ ਬਾਲਕ ਨੂੰ ਤੱਕਿਆ, ਉਹ ਜੋ ਗੁਰੂ ਜੀ ਦੇ ਬੋਲਾਂ” 
ਸਦਕਾ ਬੁੱਢਾ ਹੋ ਗਿਆ ਸੀ। ਮਾਪੇ ਉਸ ਨੂੰ ਵੇਖ ਕੇ ਉਥੇ ਹੀ ਛੱਡ ਕੇ ਚਲੇ ਗਏ ਸਨ। ਉਹ 
(ਬੂੜਾ) ਫਿਰ ਸਦਾ ਲਈ ਹੀ ਗੁਰੂ ਜੀ ਪਾਸ ਹੀ ਰਿਹਾ ॥੪੦॥ 


ਉਹ ਬਹੁਤ ਹੀ ਪ੍ਰੇਮ-ਸ਼ਰਧਾ ਨਾਲ ਗੁਰੂ ਜੀ ਦੇ ਚਰਨ-ਕਮਲਾਂ ਵਿਚ ਸੇਵਾ ਕਰਦਾ। ਵਿਸ਼ੇ- 
ਵਿਕਾਰਾਂ ਦੀ ਉਸ ਅੰਦਰ ਕੋਈ ਵਾਸ਼ਨਾ ਨਾ ਪੈਦਾ ਰੁੰਦੀ ਤੇ ਉਹ ਜਿੰਨਾ ਵੀ ਵਕਤ ਉਥੇ ਰਿਹਾ, 
ਉਸ ਨੇ ਅਡੋਲ£ ਮਨ ਹੋ ਕੇ ਸਤਿਸੰਗਤ ਵਿਚ ਲੀਨ ਹੋ ਕੇ ਬਤੀਤ ਕੀਤਾ। ॥੪੧॥ 


ਹੇ ਸ੍ਰੀ ਗੁਰੂ ਅੰਗਦ ਜੀ, ਹੋਰ ਇਤਿਹਾਸਕ ਕਥਾ ਸੁਣੋਂ। ਮੈਂ (ਬਾਲਾ ਜੀ) ਇੱਕ ਦਿਨ ਮਾਤਾ 
ਸੁਲੱਖਣੀ ਜੀ ਪਾਸ ਸਹਿਜ-ਸੁਭਾਅ ਹੀ ਜਾ ਬੈਠਾ ਸਾਂ, ਉਨ੍ਹਾਂ ਨੇ ਮੈਨੂੰ ਇਸ ਤਰਾਂ 
ਆਖਿਆ। ॥੪੨॥ 

ਦੋਹਰਾ 

ਹੁਣ ਤਪੇ (ਗੁਰੂ ਜੀ) ਨੂੰ ਐਥੇ ਹੀ ਟਿਕੇ” ਰਹਿਣ ਦਿਓ, ਬਹੁਤ ਘੁੰਮ-ਫਿਰ£ ਲਿਆ ਹੈ। ਦੇਸ਼- 
ਵਿਦੇਸ਼ ਵਿਚ ਤੂੰ ਉਨ੍ਹਾਂ ਨਾਲ ਬਹੁਤ ਚਿਰ? ਰਿਹਾ ਹੈਂ। ॥੪੩॥ 


51 58000 38001 5000 3 ੪09 __”” ।੧੫੧0੧੧1੮॥0੫%0181.00।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਲੇ ਤੁਝ ਕੋ ਨਿਜ ਸੰਗ ਸਿਧਾਰੈ' । ਬਾਹਰ ਕਾਲ ਬਿਸਾਲ ਗੁਜਾਰੈ'। 
ਹਮਰੇ ਪਾਸ ਰਹਿਨ ਦਿਹੁ ਅਬਹੀ । ਤੁਝ ਬਿਨ ਜਾਇ' ਵਹਿਰ' ਨਹਿ ਕਬਹੀ॥੪੪॥ 


ਮੈਂ ਸੁਨਕੈ ਮਨ ਮਾਂਹਿ ਬਿਚਾਰਾ । --ਨਿਜ ਹਿਤ ਇਨ ਬਚ ਸਾਚ? ਉਚਾਰਾ। 
ਚਿਰੰਕਾਲ ਲਗ ਕੀਨ ਉਦਾਸੀ । ਅਬ ਇਉਂ ਉਚਿਤ ਰਹੈ ਇਨ ਪਾਸੀ--॥੪੫॥ 
ਮਾਨ ਬਚਨ ਮੈ' ਪ੍ਰਭੂ ਢਿਗ ਆਵਾ । ਹਾਥ ਜੋਰ ਕੈ ਤਬੈ ਅਲਾਵਾ। 


“ਕਿਸੇ ਬਸਾਵਹੂ? ਨਿਜ ਪਸ਼ਚਾਤੀ । ਗੁਰਤਾ ਦੇਹੁ ਕਰਹੁ ਬੱਖਯਾਤੀ“॥੪੬॥ 


ਸਿਰੀ ਚੰਦ ਕੈ ਲਖਮੀ ਦਾਸ । ਕਿਧੋਂ ਅਪਰ ਕੋ? ਹੇ ਸੁਖਰਾਸ!। 
ਸ੍ਰੀ ਮੁਖ ਤੇ ਮੁਝ ਦੇਹੁ ਬਤਾਈ । ਜੋ ਪਾਵਹਿ ਸਭ ਜਗ ਗੁਰਿਆਈ” ॥੪੭॥ 


ਕਹਤ ਭਏ “ਹਮਰੇ ਪਸ਼ਚਾਤੀ । ਤ੍ਰਿਹਣ ਗੋਤ ਛਤ੍ਰੀ ਜਿਹ ਜਾਤੀ। 
ਪ੍ਰਥਮੇ ਲਹਿਣਾ ਤਾਂਕੋ ਨਾਮ । ਪੁਨ ਅੰਗਦ ਹ੍ਹੈ ਹੈ ਅਭਿਰਾਮ£ ॥੪੮॥ 


ਅਪਨੇ ਸੋ ਸਰੂਪ ਮੈ'`ਧਾਰੋ” । ਭਗਤ ਭਾਵਨਾ ਭਲੀ ਬਿਥਾਰੋਂ। 

ਭੇਦ ਨ ਲਖ ਸਕਹੀ ਕੋ ਜੈਸਾ । ਦੂਸਰ ਬੇਖ ਧਰਵ ਮੈਂ ਐਸਾ”॥੪੯॥ 

ਇਉਂ ਸੁਨਕੈ ਮੈਂ ਦੈ ਕਰ ਬੰਦੇ । ਬੰਦਨ ਕੀਨ ਚਰਨ ਅਰਬਿੰਦੇ । 

“ਪ੍ਰਭੁ ਜੀ! ਅਬ ਮੁਝ ਦੇਹੁ ਰਜਾਈ? । ਤਲਵੰਡੀ ਮਹਿ ਰਹਿਹੋਂ ਜਾਈ॥੫੦॥ 
ਬਹੁਰ ਕ੍ਰਿਪਾ ਕਰ ਮੇਲਹੁ ਜਬਹੀ । ਦਰਸ਼ਨ ਪ੍ਰਾਪਤਿ ਹਰੈ ਹੈ ਤਬਹੀ। 

ਦਾਸ ਜਾਨ ਚਿਤ ਚੇਤੈ ਕਰੀਏ । ਭੂਲ ਕਹਯੋ, ਕਛੁ ਰਿਦੈ ਨ ਧਰੀਏ”॥੫੧॥ 
ਸੁਨਕੇ ਸ੍ਰੀ ਗੁਰ ਬਚਨ ਉਚਾਰੇ । 'ਤੂੰ ਹਮ ਸੇ ਨਿਤ? ਮਿਲਯੋ ਪਯਾਰੇ। 

ਸੰਗੀ ਲੋਕ ਪ੍ਰਲੋਕ ਮਝਾਰੀ । ਕਰਤਯੋ ਹਮਰੇ ਨਿਤ ਅਨੁਸਾਰੀ॥੫੨॥ 

ਤਨ ਮਿਲਯੋ ਪੁਨ ਬਿਛੁਰਨ'' ਹੋਈ । ਜਿਨ ਮਨ ਮਿਲੇ ਨ ਬਿਛੂਰੇ ਕੋਈ। 
ਸਦਾ ਯਾਦ ਤੂੰ ਰਿਦੇ ਹਮਾਰੇ । ਪਰਮ ਮੀਤ ਕਿਉਂ ਦੇਹਿ ਬਿਸਾਰੇ'2॥੫੩॥ 


454 


5।। 53000 38001 50101 ਹ। ੬039 ੧3101500੫੧)6011.60।। 


ਅਧਿਆਇ 46 ਬਾਬਾ ਬੁੱਢਾ ਜੀ ਨੂੰ ਉਪਦੇਸ਼ 


ਚੌਪਈ 
ਤੈਨੂੰ ਨਾਲ ਲੈ ਕੇ ਨਿਕਲ ਜਾਂਦੇ ਹਨ। ਬਹੁਤ ਸਮਾਂ ਬਾਹਰ ਗੁਜ਼ਾਰਦੇ ਹਨ। ਹੁਣ (ਉਨ੍ਹਾਂ ਨੂੰ) ਸਾਡੇ 
ਪਾਸ ਹੀ ਰਹਿਣ ਦਿਓ, ਤੇਰੇ ਬਿਨਾਂ ਉਹ ਕਦੇ ਵੀ ਬਾਹਰ' ਨਹੀਂ ਜਾਂਦੇ। ” ॥੪੪॥ 


ਮੈ' ਉਨ੍ਹਾਂ ਦੀ ਗੱਲ ਸੁਣ ਕੇ ਮਨ ਵਿਚ ਵਿਚਾਰ ਕੀਤੀ -ਇਨ੍ਹਾਂ ਨੇ ਜੋ ਆਪਣੇ ਹਿਤ ਦੀ ਜੋ ਗੱਲ 
ਕੀਤੀ ਹੈ, ਸੱਚੀ£ ਹੀ ਕਹੀ ਹੈ। ਗੁਰੂ ਜੀ ਨੇ ਕਿੰਨਾ ਹੀ ਸਮਾਂ ਉਦਾਸੀਆਂ ਵਿਚ ਬਾਹਰ ਬਿਤਾ 
ਦਿੱਤਾ ਹੈ। ਇਹ ਉਚਿਤ ਹੀ ਹੋਵੇਗਾ, ਜੇਕਰ ਉਹ ਹੁਣ ਇਨ੍ਹਾਂ ਪਾਸ ਹੀ ਰਹਿੰਦੇ ਹਨ-। ॥੪੫॥ 


ਮੈਂ ਉਨ੍ਹਾਂ ਦੀ ਗੱਲ ਮੰਨ ਕੇ ਗੁਰੂ ਜੀ ਪਾਸ ਆ ਗਿਆ ਤੇ ਹੱਥ ਜੋੜ ਕੇ ਉਨ੍ਹਾਂ ਅੱਗੇ ਬੇਨਤੀ ਕੀਤੀ, “(ਗੁਰੂ 
ਜੀ) ਆਪਣੇ ਪਿੱਛੋਂ ਕਿਸ ਨੂੰ ਗੱਦੀ ਉੱਤੇ ਬਿਠਾਉਗੇ? ਅਤੇ ਗੁਰਗੱਦੀ ਦੇ ਕੇ ਪਰਗਟ” ਕਰੋਗੇ ॥੪੬॥ 


ਸਿਰੀ ਚੰਦ ਜੀ ਨੂੰ ਕਿ.ਲਖਮੀ ਦਾਸ ਜੀ ਨੂੰ ਜਾਂ ਕਿਸੇ ਹੋਰ ਨੂੰ? ਹੇ ਸੁੱਖਾਂ ਦੀ ਰਾਸ (ਗੁਰੂ ਜੀ) 
ਮੈਨੂੰ ਆਪਣੇ ਮੁੱਖ ਤੋਂ ਦੱਸੋ, ਜੋ ਇਸ ਜਗਤ ਦੀ ਗੁਰਿਆਈ ਨੂੰ ਪ੍ਰਾਪਤ ਕਰੇਗਾ। ” ॥੪੭॥ 


ਉਹ ਕਹਿਣ ਲੱਗੇ, <ਅਸਾਂ ਦੇ ਪਿੱਛੋਂ ਤ੍ਰੇਹਣ ਗੋਤ, ਜਾਤ ਦਾ ਖੱਤਰੀ£, ਜਿਸ ਦਾ ਪਹਿਲਾ ਨਾਮ 
ਲਹਿਣਾ ਸੀ ਤੇ ਫਿਰ ਬਾਅਦ ਵਿਚ ਸੁੰਦਰ£ ਨਾਮ ਅੰਗਦ ਹੋਵੇਗਾ। ॥੪੮॥ 


ਮੈਂ ਉਸ ਅੰਦਰ ਆਪਣਾ ਸਰੂਪ ਧਾਰਨਾ ਕਰਾਂਗਾ ਅਤੇ ਭਗਤੀ-ਭਾਵਨਾ ਦਾ ਬਹੁਤ ਚੰਗੀ ਤਰਾਂ 
ਨਾਲ ਫੈਲਾ ਕਰਾਂਗਾ। ਦੂਸਰਾ ਮੈਂ ਇਸ ਤਰਾਂ ਦਾ ਭੇਸ ਧਰਾਂਗਾ ਕਿ ਕੋਈ ਵੀ (ਮੇਰੇ ਤੇ ਉਸ 
ਵਿਚ)ਭਿੰਨ-ਭੇਦ ਨਹੀਂ ਦੇਖ ਸਕੇਗਾ। ” ॥੪੯॥ 


ਇਹ ਸੁਣ ਕੇ ਮੈਂ ਦੋਨੋਂ ਹੱਥ ਜੋੜ ਕੇ, ਗੁਰੂ ਜੀ ਦੇ ਚਰਨ-ਕਮਲਾਂ ਵਿਚ ਨਮਸਕਾਰ ਕੀਤੀ (ਤੇ 
ਕਿਹਾ) “ਹੇ ਪ੍ਰਭੂ ਜੀ! ਮੈਨੂੰ ਹੁਣ ਆਗਿਆ? ਦੇਵੋ, ਮੈ' ਤਲਵੰਡੀ ਜਾ ਕੇ ਉਥੇ ਰਹਾਂ। ॥੫੦॥ 


ਫੇਰ ਜਦੋਂ ਆਪ ਦੀ ਕਿਰਪਾ ਨਾਲ ਮੇਲ ਹੋਵੇਗਾ ਤਾਂ ਹੀ ਫਿਰ ਆਪ ਦੇ ਦਰਸ਼ਨ ਪ੍ਰਾਪਤ ਹੋਣਗੇ। 
ਕਿਰਪਾ ਕਰਕੇ ਮੈਨੂੰ ਆਪਣਾ ਦਾਸ ਜਾਣ ਕੇ ਚੇਤੇ ਕਰਦੇ ਰਹਿਣਾ, ਭੁੱਲ ਕੇ ਕੋਈ ਗਲਤ ਬੋਲ 
ਕਿਹਾ ਗਿਆ ਹੋਵੇ, ਮਨ ਵਿਚ ਨਾ ਰੱਖਣਾ। ” ॥੫੧॥ 


ਮੇਰੀ ਗੱਲ ਸੁਣ ਕੇ ਗੁਰੂ ਜੀ ਬੋਲੇ, “ਤੂੰ ਤਾਂ ਸਾਨੂੰ ਸਦਾ? ਵਾਸਤੇ ਮਿਲਿਆ ਹੋਇਆ ਹੈਂ। ਸਾਡਾ 
ਲੋਕ ਪਰਲੋਕ ਦਾ ਸਾਥੀ ਹੈਂ, ਤੂੰ ਤਾਂ ਹਮੇਸ਼ਾਂ, ਅਸਾਂ ਦੇ ਅਨੁਸਾਰ ਹੀ ਚੱਲਦਾ ਰਿਹਾ ਹੈਂ। ॥੫੨॥ 


ਸਰੀਰ ਤਾਂ ਮਿਲ ਕੇ ਵਿਛੜ ਜਾਂਦੇ ਹਨ। ਜਿੰਨਾ ਦੇ ਮਨ ਮਿਲੇ ਹੋਵਣ, ਉਹ ਕਦੀ ਨਹੀਂ 


ਵਿਛੜਦੇ। ਹੇ ਮੇਰੇ ਪਰਮ-ਮਿੱਤਰ! ਮੈਂ' ਤੈਨੂੰ ਕਿਉਂ ਵਿਸਾਰਾਂਗਾ??? ਤੂੰ ਤਾਂ ਸਦਾ ਹੀ ਮੇਰੇ 
ਹਿਰਦੇ ਵਿਚ ਚੇਤੇ ਰਹੇਂਗਾ। ” ॥੫੩॥ 


5॥ 5800੫ 2800 5010। ] €039 _” ।੧੧੧08੧੨॥0੫੧੪608.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੁਨਕੈ ਪੁਨ ਬੰਦਨ ਮੈ' ਕੀਨੀ । ਗਮਨ ਕੀਨ ਜਬ ਆਇਸੁ ਦੀਨੀ। 
ਰੈਨ ਦਿਵਸ ਤਿਨ ਮੂਰਤ ਧਯਾਨਾ! । ਕਰੋਂ ਰਿਦੇ ਹੈ ਅਨਦ ਮਹਾਨਾ॥੫੪॥ 


ਸ਼੍ਰੀ ਅੰਗਦ ਸੁਨ ਪਰਮ ਬਡੇਰੇ! । ਹੁਤੀ ਜਿਤੀਕ ਰਿਦੇ ਸੁਧ ਮੇਰੇ। 
ਤਿਤੀ ਕਥਾ ਇਹੁ ਦੀਨ ਸੁਨਾਈ£।ਰਾਵਰ ਕੀ ਮੈਂ ਪਾਇ ਰਜਾਈ॥੫੫॥ 


ਤਲਵੰਡੀ ਮਹਿ ਰਹਯੋ ਬਹੋਰੀ । ਧਯਾਨ ਕਰੋਂ ਬੰਦੋ ਤਿਹ ਠੌਰੀ। 
ਜਬ ਮੈਂ' ਸੁਨਯੋ ਦੁਤਿਯ? ਕਿਯ ਬੇਖਾ । ਦਰਸ ਹੇਤ ਭੀ ਚਾਹਿ“ ਵਸ਼ੇਖਾ॥੫੬॥ 


ਤਤ ਛਿਨ ਤੁਮਰੇ ਆਇ ਸਮੀਪਾ । ਦਰਸੇ ਤੁਮ ਤੇਹਣ ਕੁਲ ਦੀਪਾ। 
ਸੋ ਸ੍ਰੀ ਨਾਨਕ ਹੋ ਤੁਮ ਓਹੀ । ਹੈ ਪ੍ਰਤੀਤ ਅਤਿਸ਼ੈ ਦ੍ਰਿੜ ਮੋਹੀ॥੫੭॥ 


ਅਪਨੀ ਕਥਾ ਆਪ ਲਿਖਵਾਈ । ਦਾਸ ਜਾਨ ਮੁਝ ਦੀਨ ਬਡਾਈ। 
ਸਬ ਬਿਧ ਅੰਤਰਜਾਮੀ ਜਾਨਹੁ । ਤੀਨ ਕਾਲ ਕੀ ਬਾਤ ਬਖਾਨਹੁ॥੫੮॥ 


ਸੁਨ ਕਥਾ ਸ੍ਰੀ ਅੰਗਦ ਜਬ ਹੀ । ਹਰਖਤ ਉਰ ਮੁਖ ਬੋਲੇ ਤਬ ਹੀ । 

“ਸੁਨ ਬਾਲੇ ਸ੍ਰੀ ਗੁਰ ਸਮ£ ਤੁਮ ਹੋ । ਧੰਨ ਧੰਨ ਪੁਨ ਧੰਨ ਜਨਮ ਹੋ॥੫੯॥ 
ਦੋਹਰਾ 

ਤੁਮਰੋ ਮੁਖ ਰਾਂਕਾ ਸ਼ਸੀ? ਸੁਧਾ ਗਿਰਾ ਸਮ ਭਾਇ। 

ਸਿਖ ਬਿੰਦਾਰਕ£ ਪੀਵਹੀ ਨਿਤਪ੍ਰਤਿ ਨਹੀ ਅਘਾਇ”?? ॥੬੦॥ 

ਚੌਪਈ 

ਇਸਕੀ ਮਹਿਮਾ ਕਹੀ ਨ ਜਾਇ । ਸੁਨਕੈ ਚਾਰਿ ਪਦਾਰਥ ਪਾਇ। 

ਨਹੀ ਅਲੱਭ ਵਸਤੁ ਹ੍ਹੈ ਕੋਈ । ਜਿਉ ਪਾਰਸ ਧਨ ਤੋਟ ਨ ਹੋਈ॥੬੧॥ 


ਪਰ ਉਪਕਾਰ ਕੀਓ ਜਗ ਪਰ ਤੁਮ । ਮਹਿਮਾ ਅਪਰਾਂ' ਨ ਕੋ ਇਸ ਕੇ ਸਮ। 
ਸੁਨਹਿ ਪਢਹਿ' ਹਿਤ ਕਰ ਪੁਨ ਸੁਨਹਿ' । ਪ੍ਰੀਤ ਕੁਰਹਿ' ਸ੍ਰੀ ਗੁਰ ਗੁਨ ਗੁਨਹਿ॥੬੨॥ 


5॥ 5800੫ 28001 5॥10। 2 ੬॥॥ਗਉੰ” ੧81101੩॥੨॥0੫॥60181.0।। 


ਅਧਿਆਇ 46 ਬਾਬਾ ਬੁੱਢਾ ਜੀ ਨੂੰ ਉਪਦੇਸ਼ 


(ਗੁਰੂ ਜੀ ਦੇ) ਬਚਨ ਸੁਣ ਕੇ ਮੈ' ਫਿਰ ਨਮਸਕਾਰ ਕੀਤੀ ਤੇ ਜਿਉਂ ਹੀ ਉਨ੍ਹਾਂ ਆਗਿਆ ਦਿੱਤੀ, 
ਮੈਂ ਚੱਲ ਪਿਆ। ਦਿਨ-ਰਾਤ ਮੈਂ' ਉਨ੍ਹਾਂ ਦੇ ਧਿਆਨ' ਵਿਚ ਜੁੜਿਆ ਰਹਿੰਦਾ ਤੇ ਮੇਰੇ ਹਿਰਦੇ ਨੂੰ 
ਮਹਾਨ-ਅਨੰਦ ਪ੍ਰਾਪਤ ਹੁੰਦਾ। ॥੫੪॥ 


ਹੇ ਮਹਾਨ ਵਡਿਆਈ ਵਾਲੇ ਸ੍ਰੀ ਗੁਰੂ ਅੰਗਦ ਜੀ ਸੁਣੋਂ ! ਗੁਰੂ ਨਾਨਕ ਜੀ ਦੇ (ਮਨੋਹਰ) 
ਇਤਿਹਾਸ ਦਾ ਜਿੰਨਾ ਕੁ ਮੈਨੂੰ ਪਤਾ ਸੀ, ਮੈ' ਉਨ੍ਹਾਂ ਦੀ ਉਤਨੀ ਕਥਾ ਆਪ ਜੀ ਨੂੰ, ਆਪ ਜੀ 
ਦੀ ਆਗਿਆ ਪ੍ਰਾਪਤ ਕਰਕੇ ਸੁਣਾ? ਦਿੱਤੀ ਹੈ। ॥੫੫॥ 


ਉਸ ਪਿੱਛੋਂ ਮੈਂ ਤਲਵੰਡੀ ਵਿਚ ਹੀ ਰਿਹਾ ਸਾਂ, ਉਨ੍ਹਾਂ ਦੀ ਪਾਵਨ-ਮੂਰਤ ਦਾ ਧਿਆਨ ਧਰ ਉਥੋਂ 
ਹੀ ਨਮਸਕਾਰਾਂ ਕਰਦਾ ਰਹਿੰਦਾ ਸਾਂ। ਜਦੋਂ' ਮੈ' (ਇਹ) ਸੁਣਿਆ, ਗੁਰੂ ਨਾਨਕ ਜੀ ਨੇ ਦੂਸਰਾ” 
ਭੇਸ ਧਾਰਨ ਕਰ ਲਿਆ ਹੈ ਤਾਂ ਉਨ੍ਹਾਂ ਦੇ (ਦੂਸਰੇ ਰੂਪ ਦੇ) ਦਰਸ਼ਨ ਕਰਨ ਦੀ ਮੇਰੇ ਅੰਦਰ ਬਹੁਤ 
ਹੀ ਖਿੱਚ” ਪੈਦਾ ਹੋ ਗਈ। ॥੫੬॥ 


ਤੇ ਮੈਂ ਫਿਰ ਤੁਰੰਤ ਹੀ ਆਪ ਜੀ ਪਾਸ ਆ ਗਿਆ ਅਤੇ ਆਪ ਜੀ ਦੇ ਤ੍ਰੇਹਣ ਕੁਲ ਦੇ ਦੀਪਕ ਦੇ ਦਰਸ਼ਨ 
ਕੀਤੇ। ਦਰਸ਼ਨ ਕਰਕੇ ਮੈਨੂੰ ਨਿਸ਼ਚੇ ਹੋ ਗਿਆ ਕਿ ਤੁਸੀਂ ਨਾਨਕ ਜੀ ਦਾ ਉਹੋ ਹੀ ਰੂਪ ਹੋ। ॥੫੭॥ 


(ਅਸਲ ਵਿਚ) ਇਹ ਤੁਸੀ' ਆਪਣੀ ਕਥਾ ਆਪ ਹੀ ਲਿਖਵਾਈ ਹੈ ਜੀ, ਮੈਨੂੰ ਤਾਂ ਆਪਣਾ 
ਸੇਵਕ ਜਾਣ ਕੇ ਵਡਿਆਈ ਬਖਸ਼ੀ? ਹੈ। ਆਪ ਤਾਂ ਸਭ ਦੀਆਂ ਜਾਣਨਹਾਰੇ ਅੰਤਰਜਾਮੀ ਹੋ। 
ਤਿੰਨੋਂ-ਕਾਲ ਦੀ ਸੋਝੀ ਦੇਣ ਵਾਲੇ ਹੋ।” ॥੫੮॥ 


ਗੁਰੂ ਅੰਗਦ ਦੇਵ ਜੀ ਨੇ ਜਦ ਸਾਰੀ ਕਥਾ ਸੁਣ ਲਈ ਤਾਂ ਮਨੋਂ ਖੁਸ਼ ਹੋ ਕੇ ਕਹਿਣ ਲੱਗੇ, “ਹੇ 
ਬਾਲੇ ਤੂੰ ਧੰਨ ਹੈ, ਤੇਰਾ ਜਨਮ ਧੰਨ ਹੈ, ਤੂੰ ਵੀ ਗੁਰੂ ਜੀ ਦੇ ਸਮਾਨ£ ਹੈਂ। ॥੫੯॥ 


ਦੋਹਰਾ 

ਤੇਰਾ ਮੂੰਹ ਪੂਰਨਮਾਸ਼ੀ ਦਾ ਚੰਦਰਮਾ? ਹੈ ਤੇ ਬਾਣੀ ਅੰਮ੍ਰਿਤੰ ਰੂਪ (ਪ੍ਰੇਮ ਵਾਲੀ) ਹੈ, ਇਸ ਨੂੰ 
ਸਿੱਖ ਰੂਪੀ ਦੇਵਤੇ? ਪੀਵਣਗੇ ਤੇ ਕਦੇ ਵੀ ਰੱਜਣਗੇ'? ਨਹੀਂ। ॥੬੦॥ 

ਚੌਪਝੀ 


ਇਸ ਬਾਣੀ (ਕਥਾ) ਦੀ ਮਹਿਮਾ ਬਿਆਨੀ ਨਹੀਂ ਜਾ ਸਕਦੀ, ਇਸ ਨੂੰ ਸੁਣਨ ਨਾਲ ਚਾਰੇ 
ਪਦਾਰਥ ਪ੍ਰਾਪਤ ਹੋਣਗੇ। ਕੋਈ ਐਸੀ ਵਸਤ ਨਹੀਂ ਜੋ ਪ੍ਰਾਪਤ ਨਾ ਕੀਤੀ ਜਾ ਸਕੇ ਜਿਵੇ 
ਪਾਰਸ ਦੇ ਕੋਲ ਹੁੰਦਿਆਂ, ਕਿਸੇ ਧਨ ਦੀ ਤੋਟ ਨਹੀਂ ਆਇਆ ਕਰਦੀ। ॥੬੧॥ 


ਤੂੰ ਬਾਲੇ ਇਸ ਸੰਸਾਰ ਉੱਤੇ ਬਹੁਤ ਉਪਕਾਰ ਕੀਤਾ ਹੈ, ਇਸ (ਕਥਾ) ਦੇ ਬਰਾਬਰ ਹੇਰ 


ਕਿਸੇ ਦੀ (ਇਤਨੀ) ਮਹਿਮਾ ਨਹੀਂ' ਹੋਵੇਗੀ, ਜੋ ਇਸ ਨੂੰ ਸੁਣੇਗਾ, ਪੜ੍ਹੇਗਾ ਅਤੇ ਫਿਰ ਪਰੀਤ 
ਸਹਿਤ ਸੁਣ ਕੇ ਗੁਰੂ ਨਾਨਕ ਜੀ ਦੇ ਗੁਣਾਂ ਨੂੰ ਵਿਚਾਰੇਗਾ। ॥੬੨॥ 


5॥ 58000 2800 5000 2 ੬00੫੧ _ ”' ।੧॥੧001₹00੫੧।6%0860। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕਲੂਖ' ਬਿਪੁਲ ਬਿਕਲਾਹਿ£ ਪਲਾਹੀਂ? । ਨਿਸਚਾ ਧਰੇ, ਸ਼ਾਂਤਿ ਹ੍ਹੈ ਆਹੀ। 
ਸੀ ਨਾਨਕ ਪਦਪੰਕਜ ਮਾਂਹੀ । ਸਰਧਾ ਵਧੈ ਮੁਕਤਿ ਫਲ ਤਾਂਹੀ' ॥੬੩॥ 


ਪੁਨਿ ਬਾਲੇ ਬੰਦੇ ਦੈ ਹਾਥਾ । ਬੋਲਯੋ ਬਚਨ “ਸੁਣਹੁ ਮਮ ਨਾਥਾ!। 
ਭਯੋ ਹਦੂਰ” ਜਿਤੋ ਇਤਿਹਾਸਾ। ਸੋ ਬਰਨਨ ਕੀਨੋ ਤੁਧ ਪਾਸਾ॥੬੪॥ 


ਇਸ ਆਗੇ ਸੁਧ ਮੋਹਿ ਨ ਕੋਊ । ਰਾਵਰ ਸਰਬ ਜਾਨ ਹੋ ਸੋਊ। 

ਜਰਾ? ਗ੍ਰਸੀ ਅਬ ਕਾਯਾਂ5 ਮੇਰੀ । ਲਖਹੁ ਆਰਬਲ” ਭਈ ਬਡੇਰੀ॥ ੬੫॥ 
ਇਹ ਅਬ ਛੁਟਹਿ ਬਚਨ ਨਿਜ ਕਰੀਏ। ਜਗ ਸਾਗਰ ਤੇ ਮੋਹਿ ਉਧਰੀਏ”। 
ਸੀ ਅੰਗਦ ਸੁਨਕੈ ਮੁਸ਼ਕਾਨੇ । “ਕਿਉ ਅਸ ਆਪ ਉਤਾਇਲਾ ਠਾਨੇ ॥੬੬॥ 


ਅਬ ਦ੍ਰੈ ਮਾਸ? ਬੈਸ ਹੈ ਤੇਰੀ । ਪੁਨ ਸਰੀਰ ਹ੍ਰੈ ਭਸਮ ਸੁ ਢੇਰੀ। 
ਤਬ ਲਗ ਹਮ ਢਿਗ ਰਹੁ ਹਿਤ ਸਾਥਾ । ਪਰਚਹੂ'£ ਸੁਨਹੁ ਕਰਹੁ ਗੁਰ ਗਾਥਾ'॥੬੭॥ 


ਸੁਨ ਕੈ ਹਰਖਤ ਹ੍ਹੈ ਕਰ ਬਾਲਾ । ਰਹਜੋ ਸਮੀਪ ਸੁਖਦ'' ਤਿਹ ਕਾਲਾ। 
ਕਹੇ ਸੁਨੇ ਗੁਰ ਕੇ ਗੁਨ ਔਰੀ । ਦੋਇ ਮਾਸ ਜਬ ਬਿਤੇ ਬਹੋਰੀ॥੬੮॥ 


ਪਰਾਲਬਧ'2 ਭੋਗੀ ਨਿਜ ਜਬਹੀ । ਅਯੋ ਸਮਾਂ ਤਨ ਬਿਨਸਨ'? ਤਬਹੀ। 
ਸ੍ਰੀ ਅੰਗਦ ਕੋ ਕਰਕੇ ਬੰਦਨ । ਬਹੁਰ ਧਯਾਨ ਧਰ ਦੋਖ ਨਿਕੰਦਨ॥੬੯॥ 


ਧਰਨੀ“ ਕੋ ਪੁਨੀਤ ਕਰਵਾਏ । ਪੌਢਯੋ ਸ੍ਰੀ ਨਾਨਕ ਉਰ ਧਯਾਏ। 
ਤਨਕ ਬਿਖੈ ਨਿਜ ਤਨ ਕੌ ਤਯਾਗੀ । ਪਹੁੰਚਮੋ ਪਰਮ ਪਦੰ ਬਡ ਭਾਗੀ॥ ੭੦॥ 


ਸ੍ਰੀ ਅੰਗਦ ਮਹਿ' ਜੋਤ ਸਮਾਨੀ । ਜਿਉਂ ਪਾਨੀ ਮਹਿ ਮਿਲਹੈ ਪਾਨੀ । 
ਤਿਹ ਛਿਨ ਸ੍ਰੀ ਤੇਹਣ ਕੁਲਰਾਈ । ਕਹਕੈ ਭੁਲੀ ਚਿਤਾਂ” ਕਰਵਾਈ ॥੭੧॥ 


5।। 53000 8001 5001 03” ੧3101500੫੧)6011.60।। 


ਅਧਿਆਇ 46 ਬਾਬਾ ਬੁੱਢਾ ਜੀ ਨੂੰ ਉਪਦੇਸ਼ 


ਉਨ੍ਹਾਂ ਦੇ ਸਾਰੇ ਪਾਪ' ਹੀ ਘਬਰਾ£ ਕੇ ਨੱਸ? ਜਾਣਗੇ, ਜੋ ਇਸ ਉੱਤੇ ਨਿਸ਼ਚੇ ਧਾਰ ਲਵੇਗਾ, 
ਉਨ੍ਹਾਂ ਦੇ (ਮਨਾਂ ਨੂੰ) ਸ਼ਾਂਤੀ ਮਿਲੇਗੀ। ਉਨ੍ਹਾਂ ਦੀ ਸ੍ਰੀ ਗੁਰੂਨਾਨਕ ਜੀ ਦੇ ਚਰਨ-ਕਮਲਾਂ ਵਿਚ 
ਸ਼ਰਧਾ ਵਧੇਗੀ ਅਤੇ ਉਸ ਨੂੰ ਮੁਕਤੀ ਦਾ ਫਲ ਪ੍ਰਾਪਤ ਹੋਵੇਗਾ। ” ॥੬੩॥ 


ਬਾਲਾ ਜੀ ਨੇ ਹੱਥ ਜੋੜ ਕੇ ਗੁਰੂ (ਅੰਗਦ ਜੀ) ਅੱਗੇ ਬੇਨਤੀ ਕਰਦੇ ਹੋਏ ਕਿਹਾ, “ਹੇ ਮੇਰੇ 
ਨਾਥ (ਸਵਾਮੀ) ਜੀ! ਗੁਰੂ ਨਾਨਕ ਜੀ ਦਾ ਜਿਤਨਾ ਇਤਿਹਾਸ ਮੇਰੇ ਸਾਹਮਣੇ” ਵਾਪਰਿਆ 
ਸੀ, ਉਹ ਸਾਰਾ ਮੈਂ ਆਪ ਜੀ ਕੋਲ ਵਰਣਨ ਕੀਤਾ ਹੈ। ॥੬੪॥ 


ਇਸ ਤੋਂ ਅੱਗੇ ਮੈਨੂੰ ਹੋਰ ਕੁਝ ਪਤਾ ਨਹੀਂ। ਆਪ ਉਨ੍ਹਾਂ ਬਾਰੇ ਸਭ ਜਾਣਦੇ ਹੋ। ਹੁਣ ਬੁਢੇਪੇ” 
ਨੇ ਮੇਰੀ ਦੇਹੀਓ ਨਿਰਬਲ ਕਰ ਦਿੱਤੀ ਹੈ, ਸਮਝੋ ਮੇਰੀ ਉਮਰ” ਵਡੇਰੀ ਹੋ ਗਈ ਹੈ। ॥੬੫॥ 


ਆਪ ਬਚਨ ਕਰ ਦੇਵੋ ਤਾਂ ਕਿ ਇਹ ਮੇਰਾ ਸਰੀਰ ਹੁਣ ਛੁੱਟ ਜਾਵੇ। ਇਸ ਭਵਸਾਗਰ ਤੋਂ ਮੇਰਾ 
ਪਾਰ-ਉਤਾਰਾ ਕਰ ਦੇਵੋਂ। ” ਗੁਰੂ ਅੰਗਦ ਦੇਵ ਜੀ (ਸੁਣ ਕੋ) ਮੁਸਕਾਏ ਤੇ ਕਿਹਾ, “ਬਾਲੇ ਤੂੰ 
ਕਿਉ ਇਸ ਤਰਾਂ ਉਤਾਵਲਾ£ ਹੋ ਰਿਹਾ ਹੈਂ? ॥੬੬॥ 


ਤੇਰੀ ਦੋ ਮਹੀਨੇ? ਅਜੇ ਉਮਰ (ਬਾਕੀ) ਹੈ ਫਿਰ ਤੇਰੇ ਸਰੀਰ ਨੇ ਸੁਆਹ ਦੀ ਢੇਰੀ ਹੋ ਜਾਣਾ ਹੈ। 
ਇਸ ਲਈ ਤੁਸੀਂ ਉਤਨਾ ਚਿਰ ਮੇਰੇ ਨਾਲ ਪ੍ਰੇਮ-ਸਹਿਤ ਰਹੋ । ਗੁਰੂ ਜੀ ਦੀ ਕਥਾ ਸੁਣੋ, ਕਥਾ 
ਕਰੋ, ਮਨ ਪਰਚਾਉਂਦੇ'? ਰਹੋ। ॥੬੭॥ 


ਬਾਲਾ, ਗੁਰੂ ਜੀ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਸੀ ਤੇ ਉਹ ਉਸ ਵੇਲੇ ਸੁੱਖਦਾਤੇ'' ਗੁਰੂ ਅੰਗਦ 
ਜੀ ਪਾਸ ਉਥੇ ਹੀ (ਖਡੂਰ ਸਾਹਿਬ) ਰਹਿ ਪਿਆ ਸੀ। ਉਹ ਉਥੇ ਹੋਰਨਾਂ ਦੂਸਰਿਆਂ ਨੂੰ ਗੁਰੂ 
ਜੀ ਦੇ ਗੁਣਾਂ ਬਾਰੇ ਦੱਸਦਾ ਤੇ ਉਨ੍ਹਾਂ ਨੂੰ ਸੁਣਦਾ ਤੇ ਜਦੋਂ ਦੇ ਮਹੀਨੇ ਬੀਤ ਗਏ ਸਨ ॥੬੮॥ 


ਤੇ ਜਦ ਉਸ ਨੇ ਆਪਣੀ ਪਰਾਲੱਭਧ (ਪੂਰਬਲੇ ਕਰਮਾਂ ਦੀ ਕੀਤੀ ਕਮਾਈ)? ਭੋਗ ਲਈ ਅਤੇ 
ਉਸ ਦੇ ਸਰੀਰ ਦੇ ਤਿਆਗਣ'? ਦਾ ਸਮਾਂ ਆ ਗਿਆ ਸੀ ਤਾਂ ਉਸ ਨੇ ਗੁਰੂ ਅੰਗਦ ਦੇਵ ਜੀ 
ਨੂੰ ਨਮਸਕਾਰ ਕਰਕੇ, ਦੁੱਖਾਂ ਦੇ ਨਾਸ਼ ਕਰਨਹਾਰੇ ਗੁਰੂ ਜੀ ਦਾ ਧਿਆਨ ਧਰਿਆ ਸੀ ॥੬੯॥ 


ਧਰਤੀ'4 ਨੂੰ ਪਵਿੱਤਰ ਕਰਵਾ ਕੇ ਉਹ, ਗੁਰੂ ਨਾਨਕ ਦੇਵ ਜੀ ਨੂੰ ਮਨ ਵਿਚ ਧਿਆ ਕੇ, ਧਰਤੀ 
`ਤੇ ਲੰਮਾ ਪੈ ਗਿਆ ਸੀ। ਉਸ ਦੀ ਜੀਵ-ਆਤਮਾ ਪਲਾਂ ਵਿਚ ਹੀ ਆਪਣੇ ਸਰੀਰ ਨੂੰ ਛੱਡ 
ਕੇ ਉਡਾਰੀ ਮਾਰ ਗਈ ਸੀ। ਵੱਡੇ ਭਾਗਾਂ ਵਾਲਾ ਸੱਚਖੰਡ ਵਿਚ ਜਾ ਪਹੁੰਚਿਆ ਸੀ। ॥੭੦॥ 


ਜਿਵੇਂ ਪਾਣੀ ਵਿਚ ਪਾਣੀ ਮਿਲ ਕੇ ਇਕ ਹੋ ਜਾਂਦਾ ਹੈ, ਉਸ ਦੀ ਜੋਤ ਸ੍ਰੀ ਅੰਗਦ ਜੀ ਵਿਚ ਸਮਾ 


ਗਈ ਸੀ। ਉਸ ਵੇਲੇ ਤ੍ਰੇਹਣ ਕੁਲ ਦੇ ਰਾਜਾ (ਸ਼੍ਰੀ ਅੰਗਦ ਜੀ) ਨੇ ਮੁੱਖੋਂ ਕਹਿ ਕੇ ਚੰਗੀ ਤਰਾਂ 
ਨਾਲ ਚਿਖਾ ਤਿਆਰ ਕਰਵਾਈ ਸੀ। ॥੭੧॥ 


5।। 53000 8000 50101 ਹ। ੬0੫) _ “2 ।੧੧8001੧1ਇ॥0੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਿੱਖਨ ਤੇ ਤਨ ਕੋ ਉਚਵਾਇ' । ਰਾਖ੍ਯੋ ਊਪਰ ਤਾਂਹਿ ਬਨਾਇ। 
ਬਹੁਰੋ ਆਪ ਨਿਕਟ ਚਲ ਆਏ । ਤ੍ਰਣ ਅਗਨੀ ਕੋ ਹਾਥ ਉਚਾਏ ॥੭੨॥ ੯2? 


ਤਬ ਸਿਖ ਬਰਜ ਰਹੇ ਬਹੁ ਬਾਰੀ । ਨਿਜ ਕਰ ਸੰਗ ਦਾਹੁ ਦੇ ਜਾਰੀ?। 
ਜਿਹ ਸਤਿਗੁਰ ਕੋ ਸੇਵਕ ਪਯਾਰੇ । ਅਪਰ ਨ ਕਿਛੁ ਗਣਤੀ ਉਰਧਾਰੇ । ੭੩ । 


ਬੈਸੇ ਬਹੁਰ ਸਰਬ ਸਿਖ ਮਾਂਹੀ । ਬਾਲੇ ਕੀ ਉਸਤਤਿ ਬਹੁ ਪ੍ਰਾਹੀ। ' 
“ਧੰਨ ਧੰਨ” ਸਭ ਹੀ ਨਰ ਕਹਿਹੀਂ' । “ਸ੍ਰੀ ਨਾਨਕ ਹਿਤਕਾਰੀ? ਅਹਿਹੀ” ॥੭੪॥ 


ਇਤਿ ਸ੍ੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤ੍ਰਾਰਧੇ “ਭਾਈ ਬਾਲੇ ਕੋ ਪ੍ਰਲੋਕ ਗਮਨ 'ਪ੍ਰਸੰਗ ਬਰਨਨੰ 
ਨਾਮ ਛਿਤਾਲੀਸਮੋਂ ਧਜਾਇ ॥੪੬॥ 


5।। 53000 38001 50101 ਹ। ੬03 “0 ੧3101500੫੧6011.60।। 


ਅਧਿਆਇ 46 ਬਾਬਾ ਬੁੱਢਾ ਜੀ ਨੂੰ ਉਪਦੇਸ਼ 


ਫਿਰ ਆਪਣੇ ਸਿੱਖਾਂ ਕੋਲੋਂ (ਬਾਲੇ ਦੀ) ਦੇਹ ਨੂੰ ਚੁਕਵਾ' ਕੇ, ਬਣਾਈ ਹੋਈ ਚਿਖਾ ਉਪਰ 
ਰਖਵਾ ਦਿੱਤੀ ਸੀ। ਫਿਰ ਉਹ ਆਪ ਚਿਖਾ ਦੇ ਪਾਸ ਆ ਗਏ ਸਨ, ਉਨ੍ਹਾਂ ਆਪਣੇ ਹੱਥੀਂ 
ਅਗਨੀ ਵਾਲੇ ਕੱਖ ਚੁੱਕੇ ॥੭੨॥ 


ਤਾਂ ਸਿੱਖ ਵਾਰ-ਵਾਰ ਰੋਕਦੇ ਰਹੇ (ਤੁਸੀਂ ਅਗਨੀ ਆਪਣੇ ਹੱਥੀਂ ਨਾ ਦੇਵੋ, ਅਸੀਂ ਜਲਾ ਦਿੰਦੇ 
ਹਾਂ) ਪਰ ਗੁਰੂ ਜੀ ਨੇ ਬਾਲਾ ਜੀ ਦੀ ਦੇਹ ਨੂੰ ਆਪਣੇ ਹੱਥੀਂ ਅਗਨੀ ਦੇ ਕੇ ਸਸਕਾਰ£ ਕੀਤਾ 
। (ਬਾਲਾ ਜੀ) ਸਤਿਗੁਰੂ ਨਾਨਕ ਜੀ ਦਾ ਸਭ ਤੋਂ ਪਿਆਰਾ ਸੇਵਕ ਸੀ, ਉਨ੍ਹਾਂ ਨੇ ਹੋਰ ਤਾਂ 
ਕਿਸੇ ਨੂੰ ਗਿਣਤੀ ਵਿਚ ਆਪਣੇ ਹਿਰਦੇ ਵਿਚ ਧਾਰਨ ਹੀ ਨਹੀਂ ਸੀ ਕੀਤਾ ॥੭੩॥ 


ਸੀ ਅੰਗਦ ਜੀ ਬਾਅਦ ਵਿਚ ਸਾਰੀ ਸਿੱਖ-ਸੰਗਤ ਵਿਚ ਜਾ ਬੈਠੇ ਸਨ। ਉਨ੍ਹਾਂ ਬਾਲਾ ਜੀ ਦੀ 
ਉਸਤਤੀ ਵਿਚ ਬੇਅੰਤ ਪ੍ਰਵਚਨ ਕੀਤੇ। ਤਾਂ ਗੁਰੂ ਜੀ ਨੂੰ (ਸੁਣ ਕੇ) ਸਾਰੇ ਲੋਕੀ' “ਬਾਲਾ ਜੀ ਧੰਨ 
ਸਨ, ਬਾਲਾ ਜੀ ਧੰਨ ਸਨ” ਕਹਿ ਰਹੇ ਸਨ। “ਗੁਰੂ ਨਾਨਕ ਜੀ ਦੇ ਸੱਚੇ ਪ੍ਰੇਮੀ” ਸਨ”, ਦਾ 
ਉਚਾਰਨ ਕਰ ਰਹੇ ਸਨ। ॥੭੪॥ 


ਸਰੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਭਾਈ ਬੁੱਢਾ ਜੀ ਨਾਲ ਮਿਲਾਪ ਅਤੇ ਭਾਈ 
ਬਾਲਾ ਜੀ ਦਾ ਪ੍ਰਲੋਕ ਸਿਧਾਰਨਾ” ਨਾਮੀ ਛਿਆਲੀਵਾਂ ਅਧਿਆਇ ਸਮਾਪਤ ਹੋਇਆ। 


5॥ 5000 38001 5000 2 ੬0) _”' ।੧੧0੧1॥0੫੧॥60%160।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਬੂੜਾ ਨਾਮ ਦਾ ਬਾਲਕ ਬੱਕਰੀਆਂ ਚਰਾ ਰਿਹਾ ਸੀ। ਗੁਰੂ ਜੀ ਨਾਲ ਜਦ ਉਸ ਦੀ 
ਗੱਲਬਾਤ ਹੋਈ ਤਾਂ ਉਸ ਦੇ ਵਾਰਤਾਲਾਪ, ਸੁਭਾਅ ਅਤੇ ਚੰਗੇ ਤਰੀਕੇ ਨੂੰ ਵੇਖ ਕੇ ਗੁਰੂ ਜੀ ਦੇ 
ਮੂੰਹੋਂ ਨਿਕਲ ਗਿਆ ਕਿ ਤੂੰ ਤਾਂ ਬਈ ਬੁੱਢਿਆਂ ਵਰਗੀਆਂ ਗੱਲਾਂ ਕਰਦਾ ਹੈ'। ਤਾਂ ਉਸ ਦਿਨ 
ਤੋਂ ਹੀ ਉਸ ਬਾਲਕ ਦਾ ਨਾਮ ਭਾਈ ਬੁੱਢਾ ਪੈ ਗਿਆ ਸੀ। ਗੁਰੂ ਜੀ ਦੇ ਦਰਸ਼ਨ ਕਰਕੇ ਉਸ 
ਦਾ ਗਿਆਨ-ਪ੍ਰਾਪਤੀ ਦਾ ਮਾਰਗ ਖੁੱਲ੍ਹ ਗਿਆ ਸੀ, ਉਸ ਦੀ ਮਾਨਸਿਕਤਾ ਦੂਈ-ਦਵੈਤ ਤੋਂ 
ਰਹਿਤ ਹੋ ਗਈ ਸੀ। ਰ 

ਫਿਰ ਗੁਰੂ ਜੀ ਕਰਤਾਰਪੁਰ ਆ ਗਏ ਸਨ ਤੇ ਮਾਤਾ ਸੁਲੱਖਣੀ ਜੀ ਦੇ ਕਹਿਣ `ਤੇ 
ਫਿਰ ਕਰਤਾਰਪੁਰ ਹੀ ਟਿਕੇ ਰਹੇ। ਬਾਲਾ ਉੱਥੋਂ ਆਪਣੇ ਪਿੰਡ ਤਲਵੰਡੀ ਚੱਲ ਆਇਆ ਸੀ। 
ਜਦ ਬਾਲੇ ਨੂੰ ਪਤਾ ਚੱਲਿਆ ਕਿ ਗੁਰਗੱਦੀ ਉਪਰ ਸ੍ਰੀ ਅੰਗਦ ਜੀ ਬਿਰਾਜਮਾਨ ਹੋਏ ਹਨ ਤਾਂ 
ਉਹ ਦਰਸ਼ਨਾਂ ਲਈ ਖਡੂਰ ਸਾਹਿਬ ਆਇਆ ਸੀ। ਉੱਥੇ ਬਾਲਾ ਜੀ ਨੇ ਗੁਰੂ ਨਾਨਕ ਜੀ ਦਾ 
ਸਾਰਾ ਜੀਵਨ-ਇਤਿਹਾਸ ਸੁਣਾ ਕੇ ਦੱਸਿਆ। ਜਦੋਂ ਬਾਲੇ ਨੇ ਗੁਰੂ ਜੀ ਤੋਂ ਵਾਪਸ ਜਾਣ ਦੀ 
ਆਗਿਆ ਮੰਗੀ ਤਾਂ ਗੁਰੂ ਅੰਗਦ ਜੀ ਨੇ ਕਿਹਾ ਸੀ ਕਿ ਤੇਰੀ ਸਿਰਫ ਦੋ ਮਹੀਨੇ ਉਮਰ ਬਾਕੀ 
ਹੈ, ਉਹ ਖਡੂਰ ਹੀ ਰਹੇ ਤਾਂ ਉਹ ਗੁਰੂ ਜੀ ਪਾਸ ਹੀ ਰਹਿ ਪਿਆ ਸੀ।ਫਿਰ ਬਾਲੇ ਦਾ ਆਖਰੀ 
ਦਿਨ ਆ ਗਿਆ, ਉਹ ਪਰਲੋਕ ਸਿਧਾਰ ਗਿਆ। ਗੁਰੂ ਅੰਗਦ ਜੀ ਨੇ ਮਿਰਤਕ ਦੇਹ ਨੂੰ 
ਆਪਣੇ ਹੱਥੀ ਅਗਨ ਭੇਟ ਕਰਕੇ ਬਾਲੇ ਦਾ ਸਸਕਾਰ ਕੀਤਾ। ਬਾਲਾ ਜੀ ਇਸ ਤਰਾਂ ਮੁਕਤੀ 
ਨੂੰ ਪ੍ਰਾਪਤ ਹੋ ਕੇ ਸੱਚਖੰਡ ਜਾ ਪਹੁੰਚੇ ਸਨ। 


5।। 53000 8001 5001 ਗ 64040” ੧3101500੫੧601੧.60।। 


ਅਧਿਆਇ 46 ਬਾਬਾ ਬੁੱਢਾ ਜੀ ਨੂੰ ਉਪਦੇਸ਼ 
ਫੁੱਟਨੋਟ 


(੯1) ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਲਿਖਿਆ ਹੈ ਕਿ ਬਾਬਾ ਬੁੱਢਾ ਦਾ ਜਨਮ 
ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੀ ਕੁੱਖੋਂ 7 ਕੱਤਕ ਸੰਮਤ 1563 ਨੂੰ ਕੱਥੂ ਨੰਗਲ, ਜ਼ਿਲ੍ਹਾ 
ਅੰਮ੍ਰਿਤਸਰ ਵਿੱਚ ਹੋਇਆ। ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਇਹ ਪਸ਼ੂ ਚਾਰਦਿਆਂ 
ਹੋਇਆਂ ਦੁੱਧ ਲੈ ਕੇ ਹਾਜ਼ਰ ਹੋਏ ਅਤੇ ਵੈਰਾਗ ਦੀਆਂ ਗੱਲਾਂ ਸੁਣਾਈਆਂ ਤਾਂ ਗੁਰੂ ਜੀ ਨੇ ਕਿਹਾ 
ਕਿ ਭਾਵੇਂ ਉਮਰ ਤਾਂ ਤੇਰੀ ਛੋਟੀ ਹੈ ਪਰ ਸਮਝ ਕਰਕੇ ਤੂੰ ਬੁੱਢਾ ਹੈ। ਉਸ ਦਿਨ ਤੋਂ ਇਨ੍ਹਾਂ ਦਾ 
ਨਾਮ 'ਬੁੱਢਾ” ਪ੍ਰਸਿੱਧ ਹੋ ਗਿਆ। 

ਬਾਬਾ ਬੁੱਢਾ ਜੀ ਨੇ ਗੁਰੂ ਘਰ ਵਿੱਚ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ। ਸੰਮਤ 1661 
ਵਿੱਚ ਆਪ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨਿਯੁਕਤ ਹੋਏ। ਗੁਰੂ ਹਰਿਗੋਬਿਦ ਸਾਹਿਬ ਨੇ 
ਆਪ ਜੀ ਕੋਲੋਂ ਗੁਰਮੁਖੀ ਪੜ੍ਹੀ। ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਜੀ ਸਾਹਿਬ 
ਤੱਕ ਆਪ ਜੀ ਦੇ ਹੱਥੋਂ ਹੀ ਗੁਰੂ-ਸਾਹਿਬਾਨਾਂ ਨੂੰ ਗੁਰਗੱਦੀ ਦੇਣ ਸਮੇ' ਤਿਲਕ ਮਿਲਦਾ ਰਿਹਾ। 
14 ਮੱਘਰ 1688 ਪਿੰਡ ਰਾਮਦਾਸ (ਅੰਮ੍ਰਿਤਸਰ) ਵਿੱਚ ਆਪ ਜੀ ਦਾ ਦੇਹਾਂਤ ਹੋ ਗਿਆ ਤਾਂ 
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਇਨ੍ਹਾਂ ਦਾ ਸਸਕਾਰ ਕੀਤਾ। ਸਸਕਾਰ ਵਾਲੀ ਥਾਂ 


€ ਵੱ 3 


`ਤੇ ਹੁਣ “ਸੱਚਖੰਡ” ਨਾਮ ਦਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। 
62) ਖਡੂਰ ਸਾਹਿਬ ਵਿਖੇ, ਜਿੱਥੇ ਗੁਰੂ ਅੰਗਦ ਦੇਵ ਜੀ ਦਾ ਤਪੋ-ਸਥਾਨ ਸੀ, ਉੱਥੇ 


ਗੁਰਦੁਆਰਾ ਤਪਿਆਨਾ ਸਾਹਿਬ ਬਣਿਆ ਹੈ। ਇਸ ਦੇ ਕੋਲ ਇੱਕ ਤਲਾਬ ਹੈ ਤੇ ਇਸ ਤਲਾਬ 
ਦੇ ਕਿਨਾਰੇ `ਤੇ ਭਾਈ ਬਾਲੇ ਦੀ ਸਮਾਧ ਬਣੀ ਹੋਈ ਹੈ। 


5॥ 500 38001 5000 2 ੬0੫) __“$ ।੧੫੧0੧॥0੫੧॥60%160।। 


ਸ੍ਰੀ ਗੁਰ ਨਾਨਕ ਪ੍ਰਕਾਸ -ਉਤਰਾਰਹ ਭਾਗ ਤੂ” 


ਅਧ੍ਯਾਯ ਸੰਤਾਲੀਵਾਂ 
(ਸਾਰਦਾ ਮੰਗਲ, ਸੀ ਪਰਮ ਪਾਵਨ ਲਹਿਣਾ ਜੀ ਮਿਲਾਪ) 


ਦੋਹਰਾ 
ਸਾਰ ਸੁਤੀ ਸਿਮਰਨ ਉਦਧ' ਕਵਿਤਾ ਪ੍ਰਦ£ ਜਿਉ ਇੰਦ। 
ਬਿਗਸਤ ਸ੍ਰੋਤਾ ਕੁਮਦ ਸੁਨ ਕੋਕ? ਬਿਮੁਖ ਦੁਖ ਦੁੰਦ॥੧॥ 


ਚੌਪਈ 
ਅਬ ਸ੍ਰੀ ਅੰਗਦ ਕੀ ਸੁਨ ਕਥਾ । ਭਈ ਜਥਾ” ਉਚਰੋਂ` ਮੈ' ਤਥਾ। 
ਜੰਗਲ ਮਤੇ ਜੁ ਹੁਤੀ ਸਰਾਇ । ਮਨ ਪੁਨੀਤ -- ਫੇਰੂ -- ਤਹਿ ਥਾਇ॥੨॥ 


ਤਿਹਣ ਗੋਤ, ਛਤ੍ਰੀ ਜਿਹ ਜਾਤੀ । ਕਰਮ ਧਰਮ ਮਹਿ ਸਰ੍ਬ ਬੱਖਯਾਤੀ?। 
ਤਿਹ ਘਰ ਜਨਮਜਯੋ ਸੁਤ ਸੁਖਦਾਈ । ਲਹਿਣਾ ਨਾਮ ਧਰਯੋ ਹਿਤ ਲਾਈ॥ ੩॥ 


ਜਨਮਤ ਭਗਤ ਸੰਗ ਜਿਸ ਆਈ । ਕਿਥੋਂ ਤਾਂਹਿ ਨਿਜ ਦੇਹ ਬਨਾਈ” । 
ਧੀਰਜ ਖਿਮਾਂ ਭੂਜਾ$ ਜਿਹ ਸੋਹੈ । ਅਜਰਾ ਜਰਨ ਸੁਭ ਰਿਦਾ ਭਯੋ ਹੈ॥੪॥ 


ਮੈਤ੍ਰੀ,ਮੁਦਿਤਾਏ, ਜਾਂਘ ਸੁਹਾਈ । ਕਟ ਕਰੁਨਾ ਕੀ ਅਤ ਛਬਿ ਪਾਈ। 
ਭਾਉ ਬਦਨ,ਮਨ ਪ੍ਰੇਮ ਬਨਾਏ । ਸਮ ਦਮ ਜਾਂਕੇ ਕਰਨ ਸੁਹਾਏ॥੫॥ 


ਧਯਾਨ ਕਰਨ ਲਿਵ ਲਾਗਨ ਜੋਊ । ਦ੍ਰੈ ਲੋਚਨ ਸੋਭਤ ਸੁਭ ਸੋਊ। 
ਗਯਾਨ ਸੀਸ ਜਿਹ ਕੇਰ ਬਿਰਾਜਤ । ਸਤਿਸੰਗਤ ਸਿੰਗਾਰ ਸੁਭ ਛਾਜਤ” ॥੬॥ 


ਇਸ ਪ੍ਰਕਾਰ ਧਰ ਜਨਮ ਸੁਹਾਵਾ । ਬ੍ਰਿਧੈ ਦੇਹ ਜਿਉ ਕਾਲ ਬਿਤਾਵਾ। 
ਚੌਦਹਿ ਬਰਖ ਆਰਬਲ'? ਹੋਈ । ਜਿਨਹਿ ਬਿਕਾਰਾਂ' ਨ ਪਰਸਯੋ ਕੋਈ ॥੭॥ 


“ਪਾਠਾਂਤਰ: “ਬਤਾਈ" 


464 


511 58000 4800 5॥0। ਹ। €0ਗ% ੧3101500੫੧)6011.60।। 


ਅਧਿਆਇ 47 ਭਾਈ ਲਹਿਣਾ ਜੀ ਨਾਲ ਮਿਲਾਪ 


ਅਧਿਆਇ ਸੰਤਾਲੀਵਾਂ 
(ਸ੍ਰੀ ਪਰਮ-ਪਾਵਨ ਲਹਿਣਾ ਜੀ ਨਾਲ ਮਿਲਾਪ) 


ਸਮੁੰਦਰ' (ਰੂਪੀ) ਸ਼ਾਰਦਾ, ਜਿਸ ਦਾ ਸਿਮਰਨ ਮਾਨੋ ਕਵਿਤਾ (ਰੂਪੀ) ਚੰਦਰਮਾ ਦਾ ਦਾਤਾ£ 
ਹੈ। ਜਿਸ ਨੂੰ ਸੁਣ ਕੇ ਕਮਲ ਵਾਂਗੂੰ ਸਰੋਤੇ ਤਾਂ ਖਿੜ ਜਾਂਦੇ ਹਨ ਪਰ ਚਕਵੀ” ਵਰਗੇ ਬੇਮੁੱਖ 
(ਲੋਕ) ਬਹੁਤ ਦੁਖੀ ਹੁੰਦੇ ਹਨ। _॥੧॥ 


ਚੌਪਈ 

(ਭਾਈ ਸੰਤੋਖ ਜੀ ਕਹਿੰਦੇ ਹਨ), ਹੁਣ (ਅੱਗੇ) ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕਥਾ ਸੁਣੋ। ਜਿਸ 
ਤਰਾਂ” ਹੋਇਆ, ਮੈਂ' ਉਸੀ ਤਰਾਂ ਨਾਲ ਹੀ ਉਚਾਰਨ ਕਰਦਾ ਹਾਂ। ਮੱਤੇ ਦੀ ਸਰਾਂ (ਨਾਮੀ ਪਿੰਡ) 
ਜੋ ਜੰਗਲ ਦੇਸ਼ ਮਾਲਵੇ ਇਲਾਕੇ ਵਿਚ ਸੀ, ਬਹੁਤ ਪਵਿੱਤਰ ਹਿਰਦੇ ਵਾਲਾ -ਫੇਰੂ ਮੱਲ- ਉੱਥੇ 
ਰਹਿੰਦਾ ਸੀ। ॥੨॥ 


ਉਸ ਦਾ ਗੋਤ ਤ੍ਰੇਹਣ ਅਤੇ ਜਾਤੀ ਖੱਤਰੀ ਸੀ ਜੋ ਕਰਮ-ਧਰਮ ਵਿਚ ਪੂਰਾ ਪ੍ਰਸਿੱਧ ਸੀ। ਉਸ 
ਦੇ ਘਰ ਸੁਖ ਦੇਣ ਵਾਲਾ ਪੁੱਤਰ ਜਨਮਿਆ। ਬੜੇ ਸਤਿਕਾਰ ਸਹਿਤ ਉਸਦਾ ਨਾਮ ਲਹਿਣਾ 
ਧਰਿਆ ਗਿਆ। ॥੩॥ 


ਜਨਮ ਤੋਂ ਹੀ ਭਗਤੀ ਉਨ੍ਹਾਂ ਨਾਲ ਆਈ ਸੀ ਜਾਂ ਉਨ੍ਹਾਂ ਨੇ ਆਪਣੀ ਦੇਹੀ ਇਸ ਵਾਸਤੇ ਬਣਾ 
ਲਈ ਸੀ। ਉਨ੍ਹਾਂ ਦੀਆਂ ਦੋਨੋਂ ਬਾਹਾਂ£ ਧੀਰਜ ਅਤੇ ਖਿਮਾਂ ਦੀਆਂ ਪ੍ਰਤੀਕ ਹੋਈਆਂ ਸੋਂਹਦੀਆਂ 
ਸਨ। ਉਨ੍ਹਾਂ ਦਾ ਹਿਰਦਾ ਅਜਿਹਾ ਸ੍ਰੇਸ਼ਟ ਸੀ ਜੋ ਨਾ-ਜਰੇ” ਸਕਣ ਵਾਲੀ ਸ਼ਕਤੀ ਨੂੰ ਜਰ ਸਕਣ 
ਵਾਲਾ ਹੋਵੇ। ॥੪॥ 


ਮਿੱਤਰਤਾ ਅਤੇ ਅਨੰਦਤਾਦ ਰੂਪੀ ਉਨ੍ਹਾਂ ਦੀਆਂ ਲੱਤਾਂ ਸੋਭਦੀਆਂ ਸਨ। ਲੱਕ ਉਨ੍ਹਾਂ ਦਾ ਜਿਵੇਂ 

` ਦਇਆ ਦਾ ਰੂਪ ਹੋਵੇ, ਬਹੁਤ ਹੀ ਛਬੀ ਵਾਲਾ ਸੀ। ਉਨ੍ਹਾਂ ਦਾ ਮੁੱਖ, ਸ਼ਰਧਾ ਸਤਿਕਾਰ ਵਾਲਾ 
ਤੇ ਮਨ ਵਿਚ ਪ੍ਰੇਮ ਪੈਦਾ ਕਰਨ ਵਾਲਾ ਸੀ। ਅੰਤਰੀਵ ਤੇ ਬਾਹਰੀ ਇੰਦਰੀਆਂ ਨੂੰ ਵੱਸ ਕਰਨ 
ਵਾਲੇ ਅੰਗ (ਕੰਨ) ਬਹੁਤ ਹੀ ਸੋਭਦੇ ਸਨ। ॥੫॥ 


ਜੋ ਧਿਆਨ ਧਰਨ ਅਤੇ ਲਿਵ ਲਗਾਉਣ ਵਾਲੇ ਉਨ੍ਹਾਂ ਦੇ ਦੋਨੋਂ ਨੇਤਰ ਸਨ, ਉਹ ਬਹੁਤ ਹੀ ਸੁੰਦਰ 
ਸਨ। ਉਨ੍ਹਾਂ ਉਪਰ ਮਾਨੋ ਗਿਆਨ ਰੂਪੀ ਸੀਸ ਬਿਰਾਜਮਾਨ ਹੋਵੇ ਅਤੇ ਸਤਿਸੰਗਤ ਰੂਪੀ 
ਸ਼ਿੰਗਾਰ ਫਬ ਰਿਹਾ ਹੋਵੇ। ॥੬॥ 


ਇਸ ਤਰਾਂ ਉਨ੍ਹਾਂ ਨੇ ਬਹੁਤ ਸੁੰਦਰ ਜਨਮ ਧਾਰਿਆ ਸੀ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਤੇ 
ਦੇਹ (ਉਮਰ) ਵਧਦੀ ਗਈ ਤੇ ਉਨ੍ਹਾਂ ਦੀ ਉਮਰ'£ ਚੌਦਾਂ ਸਾਲ ਦੀ ਹੋ ਗਈ ਸੀ ਪਰ ਉਨ੍ਹਾਂ 
ਨੂੰ ਕੋਈ ਵੀ ਵਿਸ਼ੇ-ਵਿਕਾਰਾਂ' ਨਾ ਛੂਹ ਸਕਿਆ। ॥੭॥ 


5।। 5800੫ 28000 5010 ਹ। €00੧% _ “$  ੧10੧%15॥00)%018.60/। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਖੱਤਰੀ ਇਕ ਖਡੂਰ ਮਹਿ ਰਹਿਹੀ । ਸੁਤਾ ਨਿਕੇਤ ਤਾਂਹਿ ਕੇ ਅਹਿਹੀ। 
ਭੇਜ ਮਨੁਜ ਤਿਨ ਕੀਨ ਸਗਾਈ' । ਕਿਤਕ ਸਮਾਂ ਪੁਨ ਦੀਨ ਬਿਤਾਈ॥ ੮॥ 


ਕਰਯੋ ਬਯਾਹੁ ਦਾਜ ਬਹੁ ਦੀਨਾ । ਦੇਖ ਜਮਾਤੀ ਆਨੰਦ ਭੀਨਾ। 


ਗਏ ਗ੍ਰਾਮ ਨਿਜ ਰਹੇ ਬਹੋਰੀ । ਕਿਤਕ ਕਾਲ ਬਿਤਯੋ ਤਿਸ ਨੌਰੀ॥੯॥ 


ਇਕ ਦਿਨ ਚਢੀ ਬਲੋਚਨ? ਧਾਰੀ । ਜੰਗਲ ਮਤੇ ਸਰਾਇ'“'!? ਸੁ ਮਾਰੀ। 
ਢਾਹਿ ਨਿਕੇਤ ਥੇਹ” ਸੋ ਕੀਨਾ । ਬਹੁਰ ਨ ਕੋਊ ਬਸਨੇ ਦੀਨਾ॥੧੦॥ 


ਸ੍ਰੀ ਲਹਿਣਾ ਤਬ ਤੇ ਤਜ ਗ੍ਰਾਮੂ । ਆਨ ਖਡੂਰ ਬਿਖੈ ਕਿਯ ਧਾਮੂ । 
ਰਹੇ ਤਹਾਂ ਪੁਨ ਗਏ ਕਿਥਾਵਨ । ਬਹੂਤੋ ਕੀਨੋ ਸਮਾਂ ਬਿਤਾਵਨ॥੧੧॥ 


ਗ੍ਰਾਮ ਖਡੂਰ ਨਾਰ ਨਰ ਜੋਊ । ਸੇਵਕ ਦੁਰਗਾ ਕੇ ਸਬ ਸੋਊ । 
ਜਾਂਹਿਂ ਬਰਖ” ਦਿਨ ਮਹਿੱ ਸ੍ਰੀ ਜਹਾਲਾ" 2 । ਪਰਸ ਕਾਂਗੜੇ ਹਰਖ ਬਿਸਾਲਾ॥੧੨॥ 


ਲਹਿਣਾ ਸਭ ਮਹਿ ਮੁਖਿ£ ਹੈ ਜਾਈ । ਇਸ ਬਿਧ ਕਰਹੈ. ਨੇਮ ਸਦਾਈ। 
ਏਕ ਸਿੱਖ ਸ੍ਰੀ ਨਾਨਕ ਕੇਰਾ । ਰਹਿ ਖਡੂਰ ਜਿਸ ਪ੍ਰੇਮ ਘਨੇਰਾ॥੧੩॥ 


ਪਢੈ ਸਦੀਵ ਗੁਰੂ ਕੀ ਬਾਨੀ । ਸੇਵ ਆਨ? ਕੀ ਰਿਦੇ ਨ ਆਨੀ। 
ਸਰਧਾ ਸ੍ਰੀ ਨਾਨਕ ਪਗ ਮਾਂਹੀ । ਪ੍ਰੇਮਾਨੰਦ ਰਹੇ ਨਿਤ ਤਾਂਹੀ॥੧੪॥ 


ਏਕ ਦਿਵਸ ਮਹਿਂ ਇਕ ਮਨ ਹੋਈ । ਬਾਨੀ ਪਢੈ ਪ੍ਰੇਮ ਯੁਤ ਸੋਈ। 
ਸੁਣੇ ਸ਼ਬਦ ਸ੍ਰੀ ਲਹਿਣੇ ਜਬਹੀ । ਜਾਗਕੋ ਰਿਦੇ ਪ੍ਰੇਮ ਬਹੁ ਤਬਹੀ॥੧੫॥ 


ਸਿੱਖ ਹਕਾਰਯੋ ਬੂਝਯੋ ਤਾਂਕੋ । “ਤੁਮ ਜੋ ਪਢਤ ਸ਼ਬਦ ਕਹੁ ਕਾਂਕੋ?"। 
ਸਿੱਖ ਕਹਯੋ “ਗੁਰ ਨਾਨਕ ਮੇਰਾ । ਪੜ੍ਹੋ ਸ਼ਬਦ ਤਿਨ ਕੋ ਮੈਂ ਚੇਰਾਂ?”॥੧੬॥ 


5।। 53000 38000 50101 । €00;/55 ੧3101500੫੧)60011.60।। 


ਦਿ 


ਅਧਿਆਇ 47 ਭਾਈ ਲਹਿਣਾ ਜੀ ਨਾਲ ਮਿਲਾਪ 


ਖਡੂਰ ਵਿਚ ਇਕ ਖੱਤਰੀ ਰਹਿੰਦਾ ਸੀ। ਉਸ ਦੇ ਘਰੇ ਇਕ ਲੜਕੀ ਸੀ। ਉਸ ਨੇ ਬੰਦਾ ਭੇਜ ਕੇ ਉਸਦੀ 
ਮੰਗਣੀ” ਲਹਿਣਾ ਜੀ ਨਾਲ ਕਰ ਦਿੱਤੀ, ਇਸ ਤਰਾਂ ਜਦ ਕਿੰਨਾ ਸਮਾਂ ਬੀਤ ਗਿਆ। ॥੮॥ 


ਤਾਂ ਉਸ ਨੇ ਵਿਆਹ ਕਰ ਦਿੱਤਾ ਅਤੇ ਬਹੁਤ ਦਾਜ ਵਗੈਰਾ ਵੀ ਦਿੱਤਾ। ਫਿਰ ਉਹ ਜਵਾਈ? 
ਨੂੰ ਵੇਖ ਕੇ ਬਹੁਤ ਹੀ ਅਨੰਦ ਵਿਚ ਭਿੱਜ ਗਿਆ। ਫਿਰ ਉਹ ਆਪਣੇ ਵਾਪਸ ਪਿੰਡ ਚਲੇ ਗਏ । 
ਇਸ ਤਰਾਂ ਕਿੰਨਾ ਹੀ ਸਮਾਂ ਉਥੇ ਬੀਤਿਆ। ॥੯॥ 


ਇਕ ਦਿਨ ਬਲੋਚ” (ਡਕੈਤਾਂ) ਦੀ ਧਾੜ ਚੜ੍ਹ ਆਈ ਤੇ ਉਨ੍ਹਾਂ ਨੇ ਜੰਗਲੀ-ਇਲਾਕੇ ਵਿੱਚ ਮੱਤੇ 
ਦੀ ਸਰਾਂ `ਤੇ ਡਾਕਾ ਮਾਰਿਆ ਅਤੇ ਘਰਾਂ ਨੂੰ ਢਾਹ ਕੇ ਢੇਰੀ” ਕਰ ਦਿੱਤਾ ਤੇ ਉਥੇ ਮੁੜ ਕਿਸੇ 
ਨੂੰ ਵੱਸਣ ਨਾ ਦਿੱਤਾ। ॥੧੦॥ 


ਲਹਿਣਾ ਜੀ ਨੇ ਉਸ ਦਿਨ ਤੋਂ' ਪਿੰਡ ਨੂੰ ਛੱਡ ਦਿੱਤਾ ਅਤੇ ਖਡੂਰ ਵਿਚ ਆ ਕੇ ਨਿਵਾਸ ਕੀਤਾ। 
ਫਿਰ ਉਥੇ ਹੀ ਰਹੇ। ਹੋਰ ਕਿਸੇ ਥਾਂ ਤੇ ਨਹੀਂ ਗਏ। ਉਨ੍ਹਾਂ ਨੇ ਉਥੇ ਹੀ ਕਾਫੀ ਲੰਬਾ ਸਮਾਂ ਬਤੀਤ 
ਕੀਤਾ। ॥੧੧॥ 


ਖਡੂਰ ਪਿੰਡ ਦੇ ਜਿੰਨੇ ਵੀ ਔਰਤ-ਮਰਦ ਸਨ, ਸਾਰੇ ਹੀ ਦੂਰਗਾ ਮਾਤਾ ਦੇ ਸ਼ਰਧਾਲੂ ਸਨ। ਉਹ 
ਸਾਲਾੰ ਵਿੱਚ ਇੱਕ ਵਾਰ ਜਵਾਲਾ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ ਅਤੇ ਕਾਂਗੜੇ ਵਾਲੀ ਦੇਵੀ 
ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੁੰਦੇ ਸਨ। ॥੧੨॥ 


ਲਹਿਣਾ ਸਾਰਿਆਂ ਦਾ ਮੁਖੀ£ ਬਣ ਕੇ ਜਾਂਦਾ । ਇਸ ਤਰਾਂ ਉਨ੍ਹਾਂ ਦਾ ਹਮੇਸ਼ਾ ਦਾ ਹੀ ਨੇਮ 
ਬਣਿਆ ਹੋਇਆ ਸੀ। ਉਥੇ (ਪਿੰਡ ਖਡੂਰ ਵਿਚ) ਇਕ ਗੁਰੂ ਨਾਨਕ ਜੀ ਦਾ ਸਿੱਖ ਰਹਿੰਦਾ 
ਸੀ, ਜਿਸ ਦਾ (ਸਿੱਖੀ ਨਾਲ) ਗਹਿਰਾ ਮੋਹ ਸੀ। ॥੧੩॥ 


ਉਹ ਹਮੇਸ਼ਾ ਗੁਰੂ ਨਾਨਕ ਜੀ ਦੀ ਬਾਣੀ ਪੜ੍ਹਦਾ ਤੇ ਹੋਰ ਕਿਸੇ ਦੀ ਸੇਵਾ (ਪੂਜਾ) ਕਚਨੀ, ਚਿੱਤ 
ਵਿਚ ਹੀ ਨਹੀਂ ਸੀ ਲਿਆਉਂਦਾ। ਉਸ ਦੀ ਸ਼ਰਧਾ ਗੁਰੂ ਨਾਨਕ ਜੀ ਦੇ ਚਰਨਾਂ ਵਿਚ ਹੀ ਸੀ। 
ਇਸ ਕਰਕੇ ਉਹ ਹਮੇਸ਼ਾ ਹੀ (ਗੁਰਬਾਣੀ ਦੇ) ਪੇਮ-ਅਨੰਦ ਅਵਸਥਾ ਵਿਚ ਰਹਿੰਦਾ ਸੀ। ॥੧੪॥ 


ਇਕ ਦਿਨ, ਉਹ ਇਕ ਮਨ ਹੋਇਆ ਬਹੁਤ ਹੀ ਪ੍ਰੇਮ ਨਾਲ ਬਾਣੀ ਪੜ੍ਹ ਰਿਹਾ ਸੀ। ਜਿਉਂ ਹੀ 
ਲਹਿਣਾ ਜੀ ਨੇ ਬਾਣੀ ਦੇ ਸ਼ਬਦ ਸੁਣੇ ਤਾਂ ਉਨ੍ਹਾਂ ਦੇ ਹਿਰਦੇ ਅੰਦਰ ਬਹੁਤ ਹੀ ਪ੍ਰੇਮ ਜਾਗ 
ਪਿਆ। ॥੧੫॥ 


ਤਾਂ ਉਨ੍ਹਾਂ ਨੇ ਉਸ ਸਿੱਖ ਨੂੰ ਬੁਲਾਇਆ£ ਅਤੇ ਉਸ ਨੂੰ ਪੁੱਛਿਆ, “ਜੋ ਤੂੰ ਸ਼ਬਦ ਪੜ੍ਹ ਰਿਹਾ 
ਸੀ, ਦੱਸੇ ਇਹ ਕਿਸ? ਦਾ ਹੈ?” ਤਾਂ ਸਿੱਖ ਨੇ ਕਿਹਾ, “ਮੇਰੇ ਗੁਰੂ ਨਾਨਕ ਜੀ ਹਨ। ਉਨ੍ਹਾਂ 
ਦਾ ਸ਼ਬਦ ਪੜ੍ਹਦਾ ਹਾਂ। ਮੈ ਉਨ੍ਹਾਂ ਦਾ ਸੇਵਕ'? ਹਾਂ।” ॥੧੬॥ 


5।। 5800੫ 28000 5010 ਹ। ੬009 4 ੧80੧%15॥00੧)6%018.60/। 


।. 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਤਬ ਲਹਿਣੇ ਮਨ ਮੈਂ ਗਿਣੀ” -- ਜਿਸਕੇ ਐਸੇ ਬੈਨ। 
ਗੁਰੂ ਕਰੋ” ਤਾਂਕੋ ਅਬੈ, ਸੁਨਤ ਹੋਤ ਮਨ ਚੈਨ॥੧੭॥ 


ਚੌਪਈ 
ਸੁਨਯੋ ਸ਼੍ਵਨ ਮਹਿ ਸੁਜਸੁ ਅਗਾਰੇ । ਸ੍ਰੀ ਨਾਨਕ ਹੈ ਗਕਾਨ ਉਦਾਰੇ । 
ਹਮਰੇ ਗ੍ਰਾਮ ਪਰਵਿਰਤ ਨ ਆਹੀ । ਦਰਸ਼ਨ ਪਰਸਨ? ਕੋ ਤਿਨ ਜਾਹੀ॥੧੮॥ 


ਔਰ ਨ ਕਿਸਕੀ ਸੰਗਤ ਹੋਈ । ਜਾਂਤੇ ਪਿਖਉ' ਜਾਇ ਗੁਰ ਸੋਈ। 
ਸੁਨਯੋ ਸ਼ਬਦ ਇਨ ਸਿਖ ਜੁ ਬਖਾਨਿਓ 1 ਦਰਸ ਕਰੋ ਮਨ ਬਹੁਰ ਲੁਭਾਨਿਓ2॥੧੯॥ 


ਦੋਹਰਾ ੍ 
ਜਰਾਲਾ ਪਰਸਨ ਕੋ ਸਮੈ ਆਯੋ ਅਬਹੀ ਨੇਰ”। 
ਤਿਹ ਮਗ ਸਬ ਨਰ ਲੈ ਚਲੋ ਲੇਵੈ ਦਰਸ਼ਨ ਹੇਰ-- ॥੨੦॥ 


ਤਬ ਤਿੰਹ ਸਿਖ ਕੇ ਪਾਸ ਤੇ ਸ਼ਬਦ ਕੰਠ ਕਰ ਲੀਨ। 
ਨਿਤਪ੍ਰਤਿ ਪਢਹੀ ਪ੍ਰੇਮ ਕਰ ਉਪਜੇ ਭਾਉ ਨਵੀਨ ॥੨੧॥ 
ਚੌਪਈ 


ਮਿਲਨੇ ਕੀ ਅਭਿਲਾਖਾ ਐਸੇ । ਮਧੁਕਰ” ਖੋਜਤ ਪੁਸ਼ਕਰ£ ਜੈਸੇ। 
ਜਿਉਂ ਮ੍ਰਿਗ ਪਯਾਸੇ ਜਲ ਕੋ ਚਾਹੈ । ਜਿਉਂ ਚਾਤ੍ਰਿਕ ਇਕ ਬੂੰਦ ਬਿਨਾਹੈ ॥ ੨੨॥ 


ਦੇਵੀ ਪਰਸਨ ਦਿਨ ਪੁਨ ਆਯੋ । ਸਭਨ ਲਿਜਾਵਨ ਮਨ ਠਹਰਾਯੋ। 
ਅਧਿਕ ਭਏ ਨਰ ਲਹਿਣੇ ਸੰਗਾ! ਗਮਨੇ ਜ੍ਹਾਲਾ ਸਹਿਤ ਉਮੰਗਾ॥ ੨੩॥ 


ਸਰਬ ਸੰਗ ਸੋਂ ਕਹਯੋ ਸੁਨਾਈ ।'ਅਪਰੰਂ ਪੰਥ ਚਲਕੈ ਅਬ ਜਾਂਈ । 
ਸ੍ਰੀ ਗੁਰ ਨਾਨਕ ਪੁਰਖ ਮਹਾਨਾ । ਤਿਹ ਕੋ ਦਰਸ਼ਦੈ ਕਰਹੁ ਮਤਿਵਾਨਾ !॥੨੪॥ 


5।। 53000 8000 50101 0। ੬08 “58 ੧3101500੫੧)6011.60।। 


ਅਧਿਆਇ 47 ਭਾਈ ਲਹਿਣਾ ਜੀ ਨਾਲ ਮਿਲਾਪ 


ਦੋਹਰਾ 

ਤਾਂ ਲਹਿਣੇ ਨੇ ਮਨ ਵਿਚ ਗਿਣਤੀ-ਮਿਣਤੀ' ਕਰਕੇ ਸੋਚਿਆ -ਜਿਸ ਦੀ ਇਸ ਤਰਾਂ ਦੀ 
(ਸ਼ਬਦ) ਬਾਣੀ ਹੈ, ਜਿਸ ਨੂੰ ਸੁਣਿਆਂ ਮਨ ਨੂੰ ਚੈਨ ਮਿਲਦਾ ਹੈ। ਮੈਂ' ਹੁਣੇ ਹੀ ਉਨ੍ਹਾਂ ਨੂੰ ਗੁਰੂ 
ਧਾਰਨ ਕਰਾਂਗਾ। ॥੧੭॥ 


ਚੌਪਈ 

(ਮੈਂ) ਪਹਿਲਾਂ ਵੀ ਗੁਰੂ ਨਾਨਕ ਜੀ ਦੀ ਮਹਿਮਾ ਬਾਰੇ ਸੁਣਿਆ ਸੀ ਕਿ ਉਹ ਤਾਂ ਗਿਆਨ ਦੇ 
ਦਾਤੇ ਹਨ। ਸਾਡੇ ਪਿੰਡ ਵਿਚ ਤਾਂ ਉਹ ਨਹੀਂ ਆਉਣਗੇ, ਇਸ ਲਈ ਉਨ੍ਹਾਂ ਦੇ ਦਰਸ਼ਨਾਂ ਦੀ 
ਛੋਹ? ਪ੍ਰਾਪਤ ਕਰਨ ਲਈ ਆਪ ਹੀ ਜਾਂਦਾ ਹਾਂ। ॥੧੮॥ 


ਉਨਾਂ ਚਿਰ ਹੋਰ ਕਿਸੇ ਦੀ ਸੰਗਤ ਨਹੀ' ਕਰਾਂਗਾ, ਜਿੰਨਾ ਚਿਰ ਗੁਰੂ ਜੀ ਨੂੰ ਜਾ ਕੇ ਦਰਸ਼ਨ 
ਨਹੀਂ ਕਰ ਲੈਂਦਾ। ਇਸ ਸਿੱਖ ਦੇ ਕਹੇ ਹੋਏ ਸ਼ਬਦ ਨੂੰ ਸੁਣ ਕੇ ਮੇਰਾ ਮਨ ਨਾਨਕ ਜੀ ਦੇ 
ਦਰਸ਼ਨ ਕਰਨ ਨੂੰ ਬਹੁਤ ਹੀ ਲੁਭਾਇਆ? ਗਿਆ ਹੈ। ॥੧੯॥ 


ਉਰ 


ਦੋਹਰਾ 

(ਇਸ ਤਰਾਂ ਕਰਦੇ ਹਾਂ) ਜਵਾਲਾ ਦੇਵੀ ਦੇ ਦਰਸ਼ਨ ਕਰਨ ਦਾ ਸਮਾਂ ਨੇੜੇ” ਹੀ ਆ ਗਿਆ ਹੈ। 
ਸਾਰੇ ਬੰਦਿਆਂ ਨੂੰ ਉਸ ਰਸਤੇ ਵੱਲ ਦੀ ਨਾਲ ਲੈ ਚੱਲਾਂਗੇ ਤੇ (ਇਸ ਤਰਾਂ ਵੇਖ ਕੇ ਗੁਰੂ ਨਾਨਕ 
ਜੀ ਦੇ) ਦਰਸ਼ਨ ਵੀ ਕਰ ਲਵਾਂਗਾ-। ॥੨੦॥ 


ਤੇ ਫਿਰ ਲਹਿਣਾ ਜੀ ਨੇ ਉਸ ਸਿੱਖ ਪਾਸੋਂ ਸ਼ਬਦ ਕੰਠ ਕਰ ਲਏ ਸਨ ਅਤੇ ਰੋਜ਼ਾਨਾ ਉਨ੍ਹਾਂ ਨੂੰ 
ਪ੍ਰੇਮ ਨਾਲ ਪੜ੍ਹਨ ਨਾਲ ਉਨ੍ਹਾਂ ਅੰਦਰ ਨਿੱਤ ਨਵਾਂ ਪ੍ਰੇਮ ਗੁਰੂ ਜੀ ਪ੍ਰਤੀ ਜਾਗਣ ਲੱਗਾ ਸੀ। 
॥੨੧॥ 


ਚੌਪਈ 

ਉਨ੍ਹਾਂ ਅੰਦਰ ਨਾਨਕ ਜੀ ਨੂੰ ਮਿਲਣ ਦੀ ਚਾਹਤ ਇਸ ਤਰਾਂ ਹੋ ਗਈ, ਜਿਵੇ' ਭੰਵਰੇ? ਨੂੰ ਫੁੱਲ$ 
ਦੇ ਢੁੰਢਣ ਦੀ ਹੋਇਆ ਕਰਦੀ ਹੈ। ਜਿਵੇਂ ਤਿਹਾਏ ਮਿਰਗ ਨੂੰ ਜਲ ਦੀ ਚਾਹਤ ਹੁੰਦੀ ਹੈ। ਜਿਵੇ 
ਪਪੀਹਾ ਇਕ ਬੂੰਦ ਲਈ ਬੇਨਤੀ ਕਰਦਾ ਹੁੰਦਾ ਹੈ। ॥੨੨॥ 


ਫਿਰ ਦੇਵੀ ਮਾਤਾ ਦੇ ਦਰਸ਼ਨ ਕਰਨ ਦਾ ਦਿਨ ਆਇਆ ਤਾਂ ਉਨ੍ਹਾਂ ਨੇ ਸਭ ਬੰਦਿਆਂ ਨੂੰ ਨਾਲ 
ਲੈ ਕੇ ਚੱਲਣ ਦੀ ਮਨ ਵਿਚ ਮਿੱਥ ਲਈ। ਬਹੁਤ ਹੀ ਬੰਦੇ ਲਹਿਣੇ ਦੇ ਨਾਲ ਜਵਾਲਾ ਦੇਵੀ ਦੇ 
ਦਰਸ਼ਨ ਕਰਨ ਲਈ ਬੜੇ ਉਤਸ਼ਾਹ ਨਾਲ ਚੱਲ ਪਏ ਸਨ। ॥੨੩॥ 


ਉਨ੍ਹਾਂ ਨੇ ਸਾਰੇ ਸੰਗੀਆਂ ਨੂੰ ਕਿਹਾ, “ਇਸ ਵਾਰ ਆਪਾਂ ਹੋਰ” ਰਸਤੇ ਤੋਂ ਚੱਲ ਕੇ ਜਾਵਾਂਗੇ। 
ਇਕ ਬਹੁਤ ਹੀ ਮਹਾਨ ਪੁਰਖ ਗੁਰੂ ਨਾਨਕ ਜੀ ਹਨ। ਹੇ ਮਤਵਾਲਿਓ! ਉਨ੍ਹਾਂ ਦੇ ਦਰਸ਼ਨ” 
(ਪਹਿਲਾਂ) ਕਰਨੇ ਹਨ। ॥੨੪॥ 


5।। 53000 38000 50101 । ੬0੫9 ਨੀ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਇਹ ਮਗਾਂ ਜਾਵਨ ਫਲ ਸੁ ਬਿਸਾਲੇ । ਦੈ ਕੌ ਦਰਸ਼ਨ ਹੋਇ ਸੁਖਾਲੇ”। 
ਇਉਂ ਸੁਨ ਨਰ ਬਹੁ ਸੰਗ ਸਿਧਾਰੇ । ਕਹੈ ਕਿ “ਚਲਹੂ ਸੁ ਲੇਹੁ ਨਿਹਾਰੇ” ॥੨੫॥ 


ਬਹੁਤ ਭੀਰ ਨਿਜ ਲੇਕਰ ਸੰਗਾ । ਗਮਨਯੋ ਲਹਿਣਾ ਭਾਗ ਉਤੰਗਾ?। 
ਕ੍ਰਮ ਕ੍ਰਮ? ਸਗਰੋ ਮਾਰਗ ਛੋਰੀ । ਪਹੁੰਚੇ ਪੁਰਕਰਤਾਰਹਿਂ ਠੌਰੀ॥ ੨੬॥ 


ਵਹਿਰ ਤਿਸ਼ਟ” ਇਕ ਮਨੁਜ ਬੁਝੇਰਾ । ਇਹ ਜੋ ਗ੍ਰਾਮ ਅਹੈ ਕਿਸ ਕੇਰਾ?'। 
ਕਹੈ ਸੁ ਨਰ “ਜਗ ਗੁਰ ਗਤਿਦਾਈ । ਸ੍ਰੀ ਨਾਨਕ ਜੋ ਤਪਾ ਕਹਾਈ॥ ੨੭॥ 


ਬਹੁ ਨਰ ਦੂਰ ਦੇਸ਼ ਤੇ ਆਵਹਿ' । ਦਰਸ ਕਰਹਿ' ਨਿਜ ਇੱਛ ਪੁਜਾਵਹਿ” । 
ਨਿਜ ਉਪਦੇਸ਼ਯੇ ਜਗ ਮਹਿ' ਨਾਮੂ । ਤਿਨ ਕੋ ਜਾਨ ਲੇਹੁ ਇਹੁ ਗ੍ਰਾਮੂ£”॥੨੮॥ 


ਸੁਨ ਲਹਿਣੇ ਕੇ ਸੰਗੀ ਕਹਿਹੀਂ । “ਜਿਸਕੇ ਸ਼ਬਦ ਪਢਤਿ ਤੂੰ ਰਹਿਹੀਂ। 
ਦਰਸ਼ਨ ਨਿਤਪ੍ਰਤਿ ਰਿਦੇ ਚਹਤਿ ਹੈ । ਸੋ ਸ੍ਰੀ ਨਾਨਕ_ਇਹਾਂ ਬਸਤਿੰ” ਹੈਂ” ॥੨੯॥ 


ਸੁਨ ਹਰਖਿਓ ਨਹਿ ਅੰਗ ਸਮਾਵਹਿ । ਜਿਉਂ ਕਿਰਪਨਦ ਕੋ ਧਨ ਬਹੁ ਪਾਵਹਿ। 
ਭਯੋ ਠਾਂਢ? ਨਿਜ ਸਾਥ ਅਗਾਰੀ । ਸਬਹਨ ਸੋਂ ਅਸ ਗਿਰਾ ਉਚਾਰੀ ॥੩੦॥ 


ਦੋਹਰਾ 
“ਨਹਿਰੋ ਇਹ ਨਾਂ ਤੁਮ ਸਬੈ,ਹੋਂ, ਦਰਸ਼ਨ ਕਰ ਆਇ। 
ਬਹੁਰੋ ਡੇਰਾ ਕਰੈ ਮਿਲ ਕਿਧੌ' ਅਗਾਰੀ'£ ਜਾਇ” ॥੩੧॥ 


ਅਸ ਕਹਿ ਗ੍ਰਾਮ ਸਾਮੁਹਿ'' ਗਮਨੰ । ਮਨ ਮੈਂ' ਗੁਨੀ ਗੁਰੂ ਗੁਨ ਭਵਨੰ। 
--ਸੇਵਕ ਹਮਰਾ ਆਵਤ ਸੋਈ । ਮੋਹਿ ਰਾਜ ਕਾ ਧਨੀ ਜੁ ਹੋਈ-- ॥੩੨॥ 


ਨਿਜ ਆਸਨ ਤਜ? ਕਰ ਤਬ ਆਏ । ਵਹਿਰ ਗ੍ਰਾਮ ਠਾਢੇ ਇਕ ਥਾਂਏ। 
ਮਿਲੇ ਸਰਬ ਤੇ ਹੋਇ ਨਿਆਰੇ । ਸ੍ਰੀ ਨਾਨਕ ਲਹਿਣੇ ਨਿਜ ਪਯਾਰੇ ॥੩੩॥ 


470 


5।। 53000 38000 50101 ਹ। ੬0੫ ੧31101500੫੧)6011.60।। 


ਅਧਿਆਇ 47 ਭਾਈ ਲਹਿਣਾ ਜੀ ਨਾਲ ਮਿਲਾਪ 


ਇਸ ਰਸਤੇ” ਪਰ ਜਾਣ ਨਾਲ ਬਹੁਤਾ ਫਲ ਪ੍ਰਾਪਤ ਹੋਵੇਗਾ ਅਤੇ ਦੋਨਾਂ ਦੇ ਦਰਸ਼ਨ ਵੀ ਸੌਖੇ ਹੋ 
ਜਾਣਗੇ ਅਤੇ ਇਹ ਸੁਣ ਕੇ ਬਹੁਤ ਸਾਰੇ ਬੰਦੇ ਨਾਲ ਚੱਲ ਪਏ । ਉਨ੍ਹਾਂ ਨੇ ਲਹਿਣਾ ਜੀ ਨੂੰ ਕਿਹਾ, 
“ਚੱਲੋ (ਇਸੇ ਰਸਤੇ ਹੀ ਚੱਲਦੇ ਹਾਂ) ਜਾ ਕੇ (ਉਨ੍ਹਾਂ ਦੇ) ਦਰਸ਼ਨ ਕਰਾਂਗੇ” ॥੨੫॥ 


ਇਸ ਤਰਾਂ ਵੱਡੇ2 ਭਾਗਾਂ ਵਾਲੇ ਲਹਿਣਾ ਜੀ ਬਹੁਤ ਸੰਗਤ ਨੂੰ ਨਾਲ ਲੈ ਕੇ ਚੱਲ ਪਏ। ਕਦਮ- 
ਕਦਮ? ਸਾਰਾ ਰਸਤੇ ਲੰਘਦੇ ਹੋਏ ਕਰਤਾਰਪੁਰ ਨਗਰ ਵਿਚ ਪਹੂੰਚ ਗਏ। ॥੨੬॥ 


ਤੇ ਉਨ੍ਹਾਂ ਨੇ (ਪਿੰਡ ਦੇ) ਬਾਹਰ ਖੜੋ“ ਕੇ ਇਕ ਬੰਦੇ ਨੂੰ ਪੁੱਛਿਆ, “ਇਹ ਜੋ ਪਿੰਡ ਹੈ, ਇਹ 
ਕਿਸ ਦਾ ਹੈ?” ਉਸ ਬੰਦੇ ਨੇ ਦੱਸਿਆ, “ਸ੍ਰੀ ਗੁਰੂ ਨਾਨਕ ਜੀ, ਜੋ ਤਪਾ ਕਹਾਉਂਦੇ ਹਨ ਤੇ 
ਮੁਕਤੀ ਦੇ ਦਾਤੇ ਜਗਤ ਗੁਰੂ ਹਨ। ॥੨੭॥ 


(ਜਿਨ੍ਹਾਂ ਕੋਲ) ਬਹੁਤ ਲੋਕ ਦੂਰ-ਦੂਰ ਦੇਸ਼ਾਂ ਤੋਂ ਆਉਂਦੇ ਹਨ ਤੇ ਉਨ੍ਹਾਂ ਦੇ ਦਰਸ਼ਨ ਕਰਕੇ 
ਆਪਣੀਆਂ ਇੱਛਾ ਪੂਰੀਆਂ” ਕਰਦੇ ਹਨ। ਜਿਨ੍ਹਾਂ ਦਾ ਆਪਣੇ ਉਪਦੇਸ਼ ਦੇਣ ਕਰਕੇ ਜੱਗ ਵਿਚ 
ਨਾਂ ਪਰਸਿੱਧ ਹੈ। ਜਾਣੋ, ਇਹ ਉਨ੍ਹਾਂ ਦਾ ਹੀ ਪਿੰਡ$ ਹੈ।” ॥੨੮॥ 


ਇਹ ਸੁਣ ਕੇ ਲਹਿਣੇ ਦੇ ਸੰਗੀ ਕਹਿਣ ਲੱਗੇ, “ਜਿਸ ਦੇ ਤੂੰ ਸ਼ਬਦ ਪੜ੍ਹਦਾ ਰਹਿੰਦਾ ਹੈ। ਤੇਰੇ 
ਹਿਰਦੇ ਵਿਚ ਜਿਨ੍ਹਾਂ ਦੇ ਦਰਸ਼ਨਾਂ ਦੀ ਹਮੇਸ਼ਾ ਇੱਛਾ ਰਹਿੰਦੀ ਹੈ, ਉਹ ਨਾਨਕ ਜੀ ਇਥੇ ਰਹਿੰਦੇ” 
ਹਨ।” ॥੨੯॥ 


(ਇਹ) ਸੁਣ ਕੇ ਉਸ ਨੂੰ ਇੰਨੀ ਖੁਸ਼ੀ ਹੋਈ ਕਿ ਉਹ ਅੰਗਾਂ ਵਿਚ ਨਾ ਸਮਾਵੇ। ਜਿਵੇਂ ਕਿਸੇ 
ਕੰਜੂਸਦ ਨੂੰ ਬਹੁਤ ਸਾਰਾ ਧਨ ਪ੍ਰਾਪਤ ਹੋ ਗਿਆ ਹੋਵੇ। ਤਾਂ ਲਹਿਣਾ ਜੀ ਨੇ ਆਪਣੇ ਸਾਥੀਆਂ 
ਦੇ ਅੱਗੇ ਖੜ੍ਹੇ ਹੋ ਕੇ ਸਾਰਿਆਂ ਨੂੰ ਕਿਹਾ। ॥੩੦॥ 


ਦੋਹਰਾ 
“ਤੁਸੀਂ ਸਾਰੇ ਜਣੇ ਇਸ ਥਾਂ 'ਤੇ ਰੂਕੋ, ਮੈਂ ਦਰਸ਼ਨ ਕਰਕੇ ਆਉਂਦਾ ਹਾਂ। ਫਿਰ ਮਿਲ ਕੇ ਡੇਰਾ 
ਕਰ ਲਵਾਂਗੇ ਜਾਂ ਫਿਰ ਅੱਗੇ'$ ਚੱਲਾਂਗੇ। ” ॥੩੧॥ 


ਚੌਪਈ 

ਇਸ ਤਰਾਂ ਕਹਿ ਕੇ ਲਹਿਣਾ ਜੀ ਪਿੰਡ ਵੱਲ ਮੂੰਹ'' ਕਰਕੇ ਚੱਲ ਪਏ। ਉਧਰੋਂ ਗੁਣਾਂ ਦੇ ਘਰ 
(ਗੁਰੂ ਨਾਨਕ ਜੀ) ਨੇ ਮਨ ਵਿਚ ਵਿਚਾਰਿਆ -ਸਾਡਾ ਸੇਵਕ ਆ ਰਿਹਾ ਹੈ, ਜੋ ਮੇਰੇ ਰਾਜ 
(ਗੁਰਗੱਦੀ) ਦਾ ਮਾਲਕ ਹੋਵੇਗਾ-। ॥੩੨॥ 


ਤਾਂ (ਗੁਰੂ ਜੀਆਪਣਾ ਆਸਨ ਛੱਡ!£ ਕੇ ਆ ਗਏ ਤੇ ਪਿੰਡ ਦੇ ਬਾਹਰ ਇਕ ਥਾਂ ਉੱਤੇ ਖੜ੍ਹੇ 
ਹੋ ਗਏ। ਗੁਰੂ ਨਾਨਕ ਜੀ ਆਪਣੇ ਪਿਆਰੇ 'ਲਹਿਣੇ" ਨੂੰ ਸਭ ਤੋਂ ਵੱਖਰੀ ਤਰਾਂ ਮਿਲੇ॥੩੩॥ 


ਰ੍ 471 
5।। 53000 8001 50101 ਹ। ੬099 ੧3101500੫੧)6011.60।। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਅਵਿਲੋਕਤ ਬੋਲਯੋ ਤਬੈ ਸ੍ਰੀ ਨਾਨਕ ਗੁਨ ਖਾਨ । 
ਤਿਨ ਦਰਸ਼ਨ ਕੀ ਚਾਹ ਮੁਝ ਅਹੈਂ' ਸੁ ਕੌਨੇ ਥਾਨ'?”॥੩੪॥ 


ਚੌਪਈ 
ਸ੍ਰੀ ਪ੍ਰਭੁ ਸੁਨ ਕੈ ਬੈਨ ਉਚਾਰੇ । “ਆਵਹੁ ਤੁਮ ਹਮਰੇ ਸੰਗਾਰੇ। 
ਸ੍ਰੀ ਨਾਨਕ ਕੋ ਦੇਉ ਦਿਖਾਏ । ਜਿਹ ਕੋ ਤੂੰ ਬੂਝਤ£ ਹਿਤ ਲਾਏ”॥੩੫॥ 


ਅਸ ਕਹਿ ਸ੍ਰੀ ਗੁਰ ਚਲੇ ਅਗਾਰੀ । ਇਹ ਬਾਜਨਿ? ਪਰ ਜਾਇ ਪਿਛਾਰੀ। 
ਪਹੁੰਚੇ ਜਬ ਸਮੀਪ ਧ੍ਰਮਸਾਲਾ। ਬੋਲੇ ਠਾਂਢੇ ਹੋਇ ਕ੍ਰਿਪਾਲਾ॥ ੩੬॥ 


“ਬੜਵਾ” ਪਰ ਤੇ ਅਬ ਉਤਰੀਜੈ । ਇਸ ਕਾਸ਼ਟਾੰ ਕੇ ਸੰਗ ਬੱਧੀਜੈ। 
ਤੁਮਰੇ ਸਨਮੁਖ ਹੈ ਦਰ ਜੋਊ 1 ਪ੍ਰਵਿਸਹੁ ਤਿਸ ਮਹਿ ਦਰਸਹੁ ਸੋਊ”॥੩੭॥ 


ਦੋਹਰਾ 
ਇਸ ਪ੍ਰਕਾਰ ਮ੍ਰਦੁ ਬਚਨ ਕਹਿ ਤਹਿ ਤੇ ਆਗੇ ਜਾਇ। 
ਲਘੁ ਦਰ ਧ੍ਰਮਸਾਲਾ ਦੁਤਿਯ£ ਪ੍ਰਵਿਸ਼ੇ ਗੁਰ ਗਤਿਦਾਇ॥ ੩੮॥ 


ਚੌਪਈ 
ਅੰਤਰ ਜਾਇ ਸਿੰਘਾਸਨ ਬੈਸੇ । ਧਰਯੋ ਸਰੀਰ ਸ਼ਾਂਤਿ ਰਸ ਜੈਸੇ। 
ਬਾਂਧਿ ਤੁਰੰਗਨਿੰ” ਲਹਿਣਾ ਗਯੋ । ਸੀ ਨਾਨਕ ਕੋ ਦੇਖਤ ਭਯੋ॥੩੯॥ 


“ਸ਼ਰਨ ਸ਼ਰਨ” ਕਹਿ ਬੰਦਨ ਕੀਨੀ । ਅਤਿ ਸ਼ਰਧਾ ਮਹਿਂ ਮਤਿ ਜਿਹ ਭੀਨੀ। 
ਬੈਠ ਪਛਾਨਯੋ --ਹੈ ਇਹ ਸੋਈ । ਪੰਥ ਬਤਾਵਤ ਆਵਤ ਜੋਈ --॥੪੦॥ 


ਅਚਰਜ ਗੁਨ ਕੈ ਭਯੋ ਹਰਾਨਾ । ਔਗੂਨ ਬਡੋ ਆਪ ਤੇ ਜਾਨਾ। 
ਰਿਦੇ ਬਿਸੂਰਤ” --ਜੇ ਹਉਂ ਜਾਨਤ । ਉਤਰ ਤੁਰੰਗਨਿ ਬੰਦਨ ਨਾਨਤ--॥ ੪੧॥ 


ਦੋਹਰਾ 
ਭੀਤ ਭਯੋ, ਬਿਸਮਾਦਿਓ, ਨਹਿ ਬੋਲੈ ਕਛੂ ਬੈਨ। 
-ਬਡੀ ਭੂਲ ਮੋਤੇ'? ਭਈ-- ਰਹਯੇ ਨੀਚ ਕਰ ਨੈਨ॥੪੨॥ 


472 
5।। 53000 38000 50101 ਹ। ੬0੫ ੧3101500੫੧)6011.60।। 


ਅਧਿਆਇ 47 ਭਾਈ ਲਹਿਣਾ ਜੀ ਨਾਲ ਮਿਲਾਪ 


ਦੋਹਰਾ 
ਦੇਖ ਕੇ ਲਹਿਣਾ ਜੀ ਨੇ ਕਿਹਾ, “ਜੋ ਗੁਣਾਂ ਦੀ ਖਾਣ ਗੁਰੂ ਨਾਨਕ ਜੀ ਹਨ, ਮੇਰੀ, ਉਨ੍ਹਾਂ ਦੇ 
ਦਰਸ਼ਨ ਕਰਨ ਦੀ ਬਹੁਤ ਇੱਛਾ ਹੈ, ਉਹ ਕਿਸ ਥਾਂ" ਹੋਣਗੇ?” ॥੩੪॥ 


ਚੌਪਈ 
ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਦੀ ਗੱਲ ਸੁਣ ਕੇ ਕਿਹਾ, “ਤੁਸੀਂ' ਮੇਰੇ ਨਾਲ ਆਓ, ਸ੍ਰੀ 
ਨਾਨਕ ਜੀ, ਜਿਨ੍ਹਾਂ ਨੂੰ ਤੁਸੀਂ ਬੜੇ ਪ੍ਰੇਮ ਨਾਲ ਪੁੱਛ ਰਹੇ ਹੋ, ਤੁਹਾਨੂੰ ਦਿਖਾ ਦਿੰਦੇ ਹਾਂ। ”॥੩੫॥ 


ਇਸ ਤਰਾਂ ਕਹਿ ਕੇ ਗੁਰੂ ਨਾਨਕ ਜੀ ਅੱਗੇ-ਅੱਗੇ ਅਤੇ ਲਹਿਣਾ ਜੀ ਘੋੜੀ” ਉੱਤੇ ਪਿੱਛੇ-ਪਿੱਛੇ ਚੱਲ 
ਪਏ। ਜਦੋਂ ਧਰਮਸਾਲਾ ਦੇ ਕੋਲ ਪਹੁੰਚੇ ਤਾਂ ਕਿਰਪਾਲੂ (ਗੁਰੂ ਨਾਨਕ) ਜੀ ਨੇ ਖੜ੍ਹੇ ਹੋ ਕੇ ਕਿਹਾ ॥੩੬॥ 


“ਹੁਣ ਘੋੜੀ” ਤੋਂ ਉਤਰ ਆਵੋ ਅਤੇ ਇਸ ਨੂੰ ਇਸ ਲੱਕੜਾਂ ਨਾਲ ਬੰਨ ਦਿਓ। ਤੁਹਾਡੇ ਸਾਹਮਣੇ 
ਜੋ ਦਰਵਾਜ਼ਾ ਹੈ, ਉਸ ਦੇ ਅੰਦਰ ਦੀ ਪਰਵੇਸ਼ ਕਰਨਾ ਤੇ ਉਨ੍ਹਾਂ ਦੇ ਦਰਸ਼ਨ ਕਰ ਲੈਣਾ” ॥੩੭॥ 


ਦੋਹਰਾ 
ਇਸ ਤਰਾਂ ਮਿੱਠੇ ਬੋਲ ਬੋਲ ਕੇ ਗੁਰੂ ਨਾਨਕ ਜੀ ਅੱਗੇ ਚਲੇ ਗਏ । ਮੁਕਤੀਦਾਤਾ (ਗੁਰੂ ਜੀ) 
ਆਪ ਧਰਮਸਾਲਾ ਦੇ ਦੂਸਰੇ£ ਪਾਸਿਓਂ, ਛੋਟੇ ਦਰਵਾਜ਼ੇ ਰਾਹੀਂ ਪਰਵੇਸ਼ ਕਰ ਗਏ । ॥੩੮॥ 


ਚੌਪਈ 

ਗੁਰੂ ਜੀ ਅੰਦਰ ਸਿੰਘਾਸਨ ਪਰ ਇਸ ਤਰਾਂ ਜਾ ਬੈਠੇ ਜਿਵੇਂ ਸ਼ਾਂਤ ਰਸ ਸਮਾਨ ਸਰੀਰ ਧਰਿਆ 
ਹੋਵੇ। ਸ੍ਰੀ ਲਹਿਣਾ ਜੀ ਘੋੜੀ” ਨੂੰ ਬੰਨ ਕੇ ਅੰਦਰ ਚਲੇ ਗਏ, ਉਨ੍ਹਾਂ ਗੁਰੂ ਨਾਨਕ ਜੀ ਨੂੰ 
ਦੇਖਿਆ। ॥੩੯॥ 

ਵਿਚ ਭਿੱਜੀ ਹੋਈ ਸੀ, ਗੁਰੂ ਜੀ ਨੂੰ ਨਮਸਕਾਰ ਕੀਤੀ। ਉਨ੍ਹਾਂ, ਗੁਰੂ ਜੀ ਨੂੰ ਸਾਹਮਣੇ ਬੈਠਿਆਂ 
ਨੂੰ ਪਛਾਣਿਆ, -ਇਹ ਤਾਂ ਉਹੋ ਹੀ ਹਨ ਜੋ ਮੈਨੂੰ ਗੁਰੂ ਜੀ ਦੇ ਘਰ ਦਾ ਰਾਹਾਂ ਦੱਸਣ ਲਈ ਨਾਲ 
ਆਏ ਸਨ-1। ॥੪੦॥ 


ਅਸਚਰਜ ਸਮਝ ਕੇ ਉਹ ਹੈਰਾਨ ਹੋ ਗਏ। ਉਨ੍ਹਾਂ ਆਪਣੇ ਕੋਲੋਂ ਬਹੁਤ ਵੱਡਾ ਪਾਪ ਹੋਇਆ 
ਸਮਝਿਆ ਤੇ ਚਿੱਤ ਵਿਚ ਝੂਰਦੇ? ਹੋਏ (ਸੋਚਣ ਲੱਗੇ) -ਜੇ ਪਤਾ ਹੁੰਦਾ, ਘੋੜੀ ਤੋਂ ਉਤਰ ਕੇ ਮੈਂ 
(ਇਨ੍ਹਾਂ ਅੱਗੇ) ਮੱਥਾ ਟੇਕਦਾ-। ॥੪੧॥ 

ਦੋਹਰਾ 

ਉਹ ਹੈਰਾਨ ਹੋਇਆ, ਭੈਭੀਤ ਹੋ ਗਿਆ, ਉਹ ਮੂੰਹੋਂ ਕੁਝ ਵੀ ਨਹੀਂ ਸੀ ਬੋਲ ਰਿਹਾ। ਉਹ ਹੇਠਾਂ” 
ਵੱਲ ਨੀਵੀਂ ਪਾਈ ਹੋਈ ਸੋਚੀ ਜਾਣ -ਮੇਰੇ? ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ-। ॥੪੨॥ 


5।। 53000 38000 50101 ਹ। ੬0੫9 ਨ ੧3101500੫੧)60011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
-- ਹੌ ਬਾਜਨਿ ਪਰ ਚਢਯੋ ਕੁਭਾਗਾ । ਪਗ ਸੋਂ ਚਲਿ ਆਏ ਮੁਰਿ'ਂ ਆਗਾ?। 
ਇਹ ਬਡ ਗੁਨਹਿੰ ਛਿਮਹਿਂ? ਕਿਵ ਮੇਰਾ --। ਇਸ ਬਿਧਿ ਸੋਚਤ ਭਯੋ ਘਨੇਰਾ॥੪੩॥ 


ਸ੍ਰੀ ਨਾਨਕ ਸਬ ਮਨ ਕੀ ਜਾਨੀ । ਕ੍ਰਿਪਾ ਨਿਧਾਨ ਕਹੀ ਮ੍ਰਿਦੁ ਬਾਨੀ। 
“ਪੁਰਖਾ! ਕੁਸ਼ਲ” ਤੁਮਾਰੇ ਅਹੇ?” । ਸੁਨਤ ਸ਼੍ਰੋਨ ਲਹਿਣੇ ਬਚ ਕਹੇ ॥੪੪॥ 


“ਤੁਮ ਦਰਸ਼ਨ ਤੇ ਪਰਮ ਅਨੰਦਾ । ਪ੍ਰਾਪਤਿ ਭਯੋ ਮੋਹਿ ਸੁਖਕੰਦਾ? !”। 
ਬੇਖ ਭਗਤ ਦੇਵੀ ਕੋ ਸਬਹੀ । ਕਰ ਬਿਚਾਰ ਕੋ ਤਯਾਗਯੋ ਤਬਹੀ॥ ੪੫॥ 


ਪਗ£ ਸੋਂ ਘੁੰਗਰੂ ਬਾਂਧੇ ਜੋਊ । ਤੋਰ ਦਿਯੇ ਤੂਰਨ ਤਬ ਸੋਊ। 
ਉਰ ਤੇ ਆਸ਼ਾ ਅਪਰ ਬਿਡਾਰੀ । ਹੋਇ ਰਹਯੋ ਗੁਰ ਚਰਨ ਅਧਾਰੀਏ॥੪੬॥ 


੯੦ 


ਦੋਹਰਾ 
ਉਰ ਮਹਿ' ਕਰਤ ਬਿਚਾਰ ਪੁਨ -- ਅੰਤਰਜਾਮੀ ਜੇਯ। 
ਬਿਦਾ ਕਰਹਿ! ਮੁਝ ਸਦਨ ਕੋ, ਆਪੇ ਆਇਸੁ ਦੇਯ॥੪੭॥ 


ਚੌਪਈ 
ਉਰ ਮਹਿਂ ਧਰ ਕੈ ਭਾਉ ਘਨੇਰੋ । ਪੁਨ ਆਵੋਂ ਮੈ ਦਰਸ਼ਨ ਹੇਰੋ' --। 
ਰਿਦੈ ਮਨੋਰਥ ਜਬਹਿ ਉਠਾਨਾ । ਗੁਨ ਖਾਨੀ ਤਬ ਬਚਨ ਬਖਾਨਾ॥੪੮॥ 


“ਪੁਰਖਾ! ਜਾਨੋ? ਜਿਹ ਥਲ ਮਾਂਹੀ'` । ਬੇਖ ਉਤਾਰਯੋ, ਜਾਹੁ ਕਿ ਨਾਹੀਂ” । 
“ਸੁਨਹੁ ਪ੍ਰਭੂ ਮਧੁ'$ ਟੋਰਨਾਂ' ਹੇਤਾ । ਕੋਇ ਜਿ ਗਮਨਯੋ ਛੋਰ ਨਿਕੇਤਾ॥੪੯॥ 


ਤਿਹਕੋ ਮਗ ਮਹਿ ਅੰਮ੍ਰਿਤ ਪਾਈ । ਸੋ ਨਰ ਕਿਉਂ ਮਧੁ ਟੋਰਨ ਜਾਈ”। 
ਮੁਸ਼ਕਤ'? ਬੂਝਯੋ ਪ੍ਰਭੂ ਬਹੋਰੀ । “ਪੁਰਖਾ ਸਦਨ ਅਹੈ' ਕਿਸ ਠੌਰੀ'2?॥੫੦॥ 


5।। 53000 8001 5001 61080” ੧3101500੫੧)6011.60।। 


ਅਧਿਆਇ 47 ਭਾਈ ਲਹਿਣਾ ਜੀ ਨਾਲ ਮਿਲਾਪ 


ਚੌਪਈ 

-ਮੈਂ' ਮਾੜੇ ਭਾਗਾਂ ਵਾਲਾ ਘੋੜੀ ਉੱਤੇ ਚੜ੍ਹ ਕੇ ਆਇਆ ਤੇ (ਗੁਰੂ ਜੀ) ਮੇਰੇ' ਅੱਗੇ-ਅੱਗੇ? 
ਰਾਹ `ਤੇ ਪੈਦਲ ਚੱਲ ਕੇ ਆਏ। ਇਤਨਾ ਵੱਡਾ ਮੇਰੇ ਕੋਲੋਂ ਜੋ ਗੁਨਾਹ ਹੋਇਆ ਹੈ, ਇਹ ਕਿਸ 
ਤਰਾਂ ਬਖਸ਼ਿਆ? ਜਾਵੇਗਾ-? ਉਹ ਇਸ ਤਰਾਂ ਗਹਿਰੀਆਂ ਸੋਚਾਂ ਵਿਚ ਪੈ ਗਏ ਸਨ ॥੪੩॥ 


ਗੁਰੂ ਨਾਨਕ ਜੀ ਨੇ ਉਸ ਦੀ ਸਾਰੀ ਮਨ ਦੀ ਜਾਣ ਲਈ ਸੀ। ਕਿਰਪਾ-ਨਿਧਾਨ ਨੇ ਮਿੱਠੇ ਬੋਲ 
ਬੋਲਦਿਆਂ ਕਿਹਾ, “ਹੇ ਪੁਰਖਾ! ਆਪ ਦੇ ਘਰ ਸਭ ਸੁੱਖ-ਸਾਂਦ” ਹੈ ਨਾ?” ਗੁਰੂ ਜੀ ਦੇ ਬਚਨ 
ਸੁਣ ਕੇ ਲਹਿਣਾ ਜੀ ਨੇ ਆਖਿਆ। ॥੪੪॥ 


“ਹੇ ਸੁੱਖਾਂ ਦੇ ਮੂਲਾੰ ! ਆਪ ਜੀ ਦੇ ਦਰਸ਼ਨ ਕਰਕੇ ਮੈਨੂੰ ਮਹਾਂ-ਅਨੰਦ ਪ੍ਰਾਪਤ ਹੋਇਆ ਹੈ। ” 
ਤੇ (ਲਹਿਣਾ ਜੀ ਨੇ) ਵਿਚਾਰ ਕਰਕੇ ਦੇਵੀ ਦੇ ਭਗਤਾਂ ਵਾਲਾ ਪਹਿਨਿਆ ਹੋਇਆ ਸਾਰਾ ਭੇਸ 
ਉਸੀ ਵੇਲੇ ਉਤਾਰ ਦਿੱਤਾ। ॥੪੫॥ 


ਪੈਰਾਂ£ ਵਿਚ ਜੋ ਉਸ ਦੇ ਘੁੰਗਰੂ ਬੰਨੇ ਹੋਏ ਸਨ, ਉਸ ਨੇ ਉਸੀ ਵਕਤ ਹੀ ਤੋੜ” ਦਿੱਤੇ। ਮਨ 
ਵਿਚ ਜੋ ਅੱਗੇ ਜਾਣ ਦੀ ਪੁਨਰ ਆਸਾ ਰੱਖੀ ਸੀ, ਉਨ੍ਹਾਂ ਨੇ ਤਿਆਗ ਦਿੱਤੀ ਤੇ ਉਹ ਗੁਰੂ ਜੀ 
ਦੇ ਚਰਨਾਂ ਦੇ ਆਸਰੇ£ ਦਾ ਹੀ ਹੋ ਗਿਆ ਸੀ। ॥੪੬॥ 


ਦੋਹਰਾ 

ਉਸ ਤੋਂ ਬਾਅਦ ਲਹਿਣਾ ਜੀ ਨੇ ਆਪਣੇ ਚਿੱਤ ਵਿਚ ਫੇਰ ਸੋਚਿਆ -ਜੇਕਰ ਇਹ (ਗੁਰੂ ਜੀ) 
ਮੈਨੂੰ ਆਪਣੇ ਘਰ ਜਾਣ ਦੀ ਆਪ ਹੀ ਆਗਿਆ ਦੇ ਦੇਣ (ਤਾਂ ਮੈ' ਮੰਨਾਂਗਾ), ਕਿ ਇਹ ਸੱਚਮੁੱਚ 
ਹੀ ਅੰਤਰਜਾਮੀ ਹਨ। ॥੪੭॥ 


ਚੌਪਈ 

ਫਿਰ ਮੈਂ ਆਪਣੇ ਮਨ ਵਿਚ ਬਹੁਤ ਪ੍ਰੇਮ ਰੱਖ ਕੇ ਦੁਬਾਰਾ (ਇਨ੍ਹਾਂ ਦੇ) ਦਰਸ਼ਨ ਕਰਨ ਲਈ 
ਆਵਾਂਗਾ-। ਜਿਉਂ ਹੀ ਲਹਿਣਾ ਜੀ ਨੇ ਮਨ ਵਿਚ ਇਹ ਮਨੋਰਥ ਚਿਤਵਿਆ`ਤਾਂ ਗੁਣਾਂ ਦੀ 
ਖਾਣ (ਗੁਰੂ ਜੀ) ਨੇ ਬਚਨ ਕੀਤਾ। ॥੪੮॥ 


“ਹੇ ਪੁਰਖਾ! ਜਿਸ ਸਥਾਨ 'ਤੇ ਤੂੰ ਜਾਣਾ? ਸੀ, ਤੂੰ (ਉਥੋ' ਵਾਲਾ) ਭੇਸ ਉਤਾਰ ਦਿੱਤਾ ਹੈ, ਹੁਣ 
ਕਿਉਂ ਨਹੀਂ' ਜਾਂਦਾ?” ਤਾਂ ਲਹਿਣਾ ਜੀ ਨੇ ਕਿਹਾ, “ਹੇ ਪ੍ਰਭੂ (ਗੁਰੂ) ਜੀ ਸੁਣੋ, ਜੇ ਕੋਈ 
ਸ਼ਹਿਦ? ਦੂੰਡਣਾਂ' ਲਈ ਆਪਣਾ ਘਰ ਛੱਡ ਕੇ ਚੱਲ ਪਵੇ। ॥੪੯॥ 


ਤੇ ਉਸ ਨੂੰ ਰਸਤੇ ਵਿੱਚੋ' ਹੀ ਅੰਮ੍ਰਿਤ (ਦਾ ਖਜ਼ਾਨਾ) ਮਿਲ ਪਵੇ ਤਾਂ ਉਹ ਮਨੁੱਖ ਫਿਰ ਕਿਉਂ 


ਸ਼ਹਿਦ ਲੱਭਣ ਲਈ ਅੱਗੇ ਜਾਵੇਗਾ?” ਤੇ ਫਿਰ ਗੁਰੂ ਜੀ ਨੇ ਮੁਸਕਰਾਉਂਦੇ' ਹੋਏ ਪੁੱਛਿਆ, 
“ਪੁਰਖਾ! ਤੇਰਾ ਘਰ ਕਿਹੜੀ ਥਾਂ” 'ਤੇ ਹੈ? ॥੫੦॥,, 


5॥ 58000 28001 5000 2 ੪00੫੧ _“” ।੧੫੧0੧੫1500੫੧॥6%080। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕਉਨ ਨਾਮ ਨਿਜ ਦੇਹਿ ਬਤਾਈ?? । ਸੁਨ ਬੋਲੋ ਲਹਿਣਾ ਸੁਖ ਪਾਈ। 
“ਹੇ ਸਤਗੁਰ! ਤੁਮ ਬਖ਼ਸ਼ਨ ਹਾਰੇ । ਗ੍ਰਾਮ ਖਡੂਰ ਨਿਕੇਤਂ ਹਮਾਰੇ॥੫੧॥ 


ਲਹਿਣਾ ਨਾਮ ਕਹਤਿ ਹੈਂ ਮੇਰਾ । ਸੁਨਯੋ ਸੁਜਸ ਮੈਂ ਰਾਵਰ£ ਕੇਰਾ। 
ਬਹੁਤ ਦਿਵਸ ਕੀ ਦਰਸ਼ਨ ਚਾਹੀ । ਮਨ ਅਬ ਕਰਖ” ਬੋਲ ਲਿਯ ਪਾਹੀ॥੫੨॥ 


ਅਹੈ ਸੁਗੰਧ ਕੀਰਤੀ ਪਾਵਨ” । ਹੈ ਆਯੋ ਮੈਂ ਭੌਰ” ਲੁਭਾਵਨ”। 
ਸ੍ਰੀ ਗੁਰ ਕਹਿ' “ਲਹਿਣੇ ! ਤੈ' ਲਹਿਣਾ । ਸੂਨ ਪੁਰਖਾ! ਹਮ ਨੈ ਹੈ ਦੇਣਾ॥੫੩॥ 


ਦੋਹਰਾ 
ਅਬ ਜਾਵਹੁ,ਪੁਨ ਆਈਐ ਹ੍ਹੈ ਕੈ ਅਪਨੇ ਧਾਂਮ”। 
ਸੁਨ ਲਹਿਣਾ ਹਰਖਯੋ ਰਿਦੇ ਜਿਉ' ਆਮੀ ਖ੍ਰੈ ਆਮ ॥੫੪॥ 


ਚੌਪਈ 
-ਹੈਂ ਸੀ ਨਾਨਕ ਅੰਤਰਜਾਮੀ । ਮੈਂ ਚਿਤਵੀ ਚਿਤ ਜਾਨੀ£ ਸ੍ਹਾਮੀ-। 
ਆਇਸੁ ਸਿਰ ਧਰ ਕਲੂਖ ਨਿਕੰਦਨ”ੰ । ਹਾਥ ਬੰਦ ਪਦ ਕੀਨੀ ਬੰਦਨ॥੫੫॥ 


ਹੋਇ ਬਿਦਾ ਸ੍ਰੀ ਗੁਰ ਤੇ ਆਵਾ ) ਮਿਲ ਸੰਗਤ ਸੋਂ ਵਾਕ ਅਲਾਵਾ। 
“ਸਬ ਸੋ ਰਾਮ ਰਾਮ ਹੈ ਮੇਰੀ । ਮਨ ਇੱਛਾ ਘਰ ਮੁਰਨੇ£ ਕੇਰੀ” ॥੫੬॥ 


ਬਿਸਮਾਏ ਸਾਥੀ ਸੁਨ ਬੈਨਾ । ਕਹਨ ਲਗੇ “ਕਿਉਂ ਜਾਵਉ ਐਨਾ? । 
ਨਹੀਂ ਚਲਤ ਅਬ ਜ੍ਹਾਲਾ ਭੌਂਨਾ?? । ਅਹੈ ਸੰਗ ਕੋ ਮਾਲਕ? ਕੌਨਾ?॥੫੭॥ 


ਦੋਹਰਾ 
ਸੁਨ ਲਹਿਣਾਂ ਪੁਨ ਬੋਲਿਓ “ਜਿਸ ਹਿਤਾਂ' ਜਹਾਲਾ ਜਾਇ । 
ਸੋ ਕਾਰਜ ਪੂਰਨ ਭਯੋ ਸ਼ਾਂਤਿ ਭਈ ਚਿਤ ਆਇ” ॥੫੮॥ 


476 
5।। 53000 38000 50101 ਹ। ੬0੫9 ੧3101500੫੧6011.60।। 


ਅਧਿਆਇ 47 ਭਾਈ ਲਹਿਣਾ ਜੀ ਨਾਲ ਮਿਲਾਪ 


ਇਹ ਦੱਸੋ, ਆਪ ਦਾ ਨਾਂ ਕੀ ਹੈ?” ਸ੍ਰੀ ਲਹਿਣਾ ਇਹ ਬੋਲ ਸੁਣ ਕੇ ਸੁਖੀ ਹੋਇਆ ਬੋਲਿਆ, 
“ਹੇ ਗੁਰੂ ਜੀ! ਆਪ ਬਖਸ਼ਣਹਾਰੇ ਹੋ, ਮੇਰਾ ਘਰਾਂ ਖਡੂਰ ਪਿੰਡ ਵਿਚ ਹੈ। ॥੫੧॥ 


ਮੈਨੂੰ “ਲਹਿਣਾ” ਨਾਮ ਨਾਲ ਬੁਲਾਉਂਦੇ ਹਨ। ਮੈਂ ਆਪ ਜੀ? ਦੀ ਬਹੁਤ ਮਹਿਮਾ ਸੁਣੀ ਸੀ ਤੇ 
ਆਪ ਜੀ ਦੇ ਦਰਸ਼ਨਾਂ ਦੀ ਬਹੁਤ ਦਿਨਾਂ ਤੋ ਚਾਹਤ ਸੀ। ਆਪ ਦੇ ਬੋਲਾਂ ਨੇ ਰਾਹੀ ਦੇ ਮਨ ਨੂੰ 
ਆਪਣੇ ਕੋਲ ਖਿੱਚ? ਕੇ ਬੁਲਾ ਲਿਆ ਹੈ। ॥੫੨॥ 


ਆਪ ਜੀ ਦਾ ਪਵਿੱਤਰ ਜਸ ਸੁਗੰਧੀ ਹੈ ਤੇ ਮੈਂ ਭੰਵਰਾ” ਬਣ ਕੇ ਮਨ ਨੂੰ ਲੁਭਾਉਣ ਵਾਸਤੇ 
ਆਇਆ ਹਾਂ।” ਤਾਂ ਗੁਰੂ ਨਾਨਕ ਜੀ ਨੇ ਕਿਹਾ, “ਹੇ ਲਹਿਣੇ ! ਤੂੰ ਲਹਿਣਾ (ਲੈਣਾ) ਹੈ। ਹੇ 
ਪੁਰਖਾ! ਸੁਣ, ਅਸਾਂ ਨੇ ਦੇਣਾ ਹੈ। ॥੫੩॥ 


ਦੋਹਰਾ 
ਹੁਣ ਤੂੰ ਚਲਾ ਜਾ।ਆਪਣੇ ਘਰੋਂ ਹੋ ਕੇ ਫਿਰ ਸਾਡੇ ਸਥਾਨ 'ਤੇ ਆਉਣਾ” (ਗੁਰੂ ਜੀ ਦੇ ਬਚਨ) 
ਸੁਣ ਕੇ ਲਹਿਣਾ ਇੰਜ ਖੁਸ਼ ਹੋਇਆ, ਜਿਵੇਂ ਅੰਬ ਖਾਣ ਦੇ ਪ੍ਰੇਮੀ ਨੂੰ ਅੰਬ ਮਿਲ ਗਏ ਹੋਣ॥੫੪॥ 


ਚੌਪਈ 

(ਉਹ ਮਨ ਵਿੱਚ ਮਨ ਸੋਚਣ ਲੱਗਾ) -ਨਾਨਕ ਜੀ ਅੰਤਰਜਾਮੀ ਹੀ ਹਨ ਜੋ ਮੈਂ ਮਨ ਵਿਚ 
ਚਿਤਵਿਆ ਸੀ। ਸਵਾਮੀ ਜੀ ਨੇ ਸਭ ਜਾਣ ਲਈ ਹੈ-। ਉਸ ਨੇ ਪਾਪਾਂ ਦੇ ਨਾਸ਼-ਕਰਤਾੰ 
ਜੀ ਦੀ ਆਗਿਆ (ਅਸ਼ੀਰਵਾਦ) ਸਿਰ ਪਰ ਧਰ ਕੇ (ਮੰਨ ਕੇ) ਦੋਨੋਂ ਹੱਥ ਜੋੜ ਕੇ (ਗੁਰੂ ਜੀ) 
ਦੇ ਚਰਨਾਂ ਵਿਚ ਨਮਸਕਾਰ ਕੀਤੀ। ॥੫੫॥ 


ਤੇ ਗੁਰੂ ਜੀ ਪਾਸੋਂ ਵਿਦਾ ਹੋ ਕੇ ਵਾਪਸ ਆ ਗਿਆ ਅਤੇ ਆਪਣੇ ਨਾਲ ਦੇ ਸੰਗੀਆਂ ਨੂੰ ਮਿਲ 
ਕੇ ਕਿਹਾ, “ਤੁਹਾਨੂੰ ਸਾਰਿਆਂ ਨੂੰ ਮੇਰੀ ਰਾਮ-ਰਾਮ। ਮੇਰੀ ਤਾਂ ਹੁਣ ਇਥੋਂ' ਹੀ ਘਰ ਨੂੰ ਵਾਪਸ 
ਮੁੜ ਜਾਣ ਦੀ ਇੱਛਾ ਹੈ।” ॥੫੬॥ 


(ਭਾਈ ਲਹਿਣਾ ਜੀ ਦੀ) ਇਹ ਗੱਲ ਸੁਣ ਕੇ ਉਸ ਦੇ ਸਾਥੀ ਹੈਰਾਨ ਹੋ ਗਏ ਤੇ ਕਹਿਣ ਲੱਗੇ, 
“ਤੁਸੀਂ ਘਰ ਵਾਪਸ ਕਿਉਂ ਜਾਣਾ ਹੈ? ਹੁਣ ਜਵਾਲਾ ਜੀ ਦੇ ਭਵਨਾਂ” ਨੂੰ ਨਹੀਂ ਚੱਲਣਾ? ਸਾਡੀ. 
ਇਸ ਸੰਗਤ ਦਾ ਮੁਖੀ$ ਕੌਣ ਹੋਵੇਗਾ?” ॥੫੭॥ 


ਦੋਹਰਾ 


ਲਹਿਣਾ ਸੁਣ ਕੇ ਫਿਰ ਬੋਲਿਆ, “ਜਿਸ ਕਾਰਨ'' ਕਰਕੇ ਜਵਾਲਾ ਜੀ ਜਾੰਦੇ ਸਾਂ, ਉਹ ਕਾਰਜ 
ਪੂਰਾ ਹੋ ਗਿਆ ਹੈ ਅਤੇ ਮਨ ਨੂੰ ਸ਼ਾਂਤੀ ਮਿਲ ਗਈ ਹੈ। ” ॥੫੮॥ 


5।। 53000 8000 50101 0। ੬0) “77 ੧੧80੧1ਇ॥0੫੧601੧8॥.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਪੁਨ ਸੰਗੀ ਬੂਝਤ ਹਿਤ ਪਾਏ । “ਤੁਮਕੋ ਸ਼ਾਂਤਿ ਭਈ ਇਹ ਥਾਏ। । 
ਮਾਨਵ' ਸਰਬ ਸੰਗ ਜੋ ਆਏ । ਕੌਨ ਹਾਲ ਇਨ ਦੇਹੁ ਬਤਾਏ”?॥੫੯॥ 


ਲਹਿਣਾ ਕਹਿ “ਅਬ ਜ੍ਰਾਲਾ ਜਾਵਹੁ । ਭੌਨ ਪਰਸ? ਕਰ ਇਹ ਥਲ ਆਵਹੁ। 
ਮਨੋ ਕਾਮਨਾਂ ਨਿਜ ਨਿਜ ਧਾਰੀ । ਦਰਸਹੁ ਸਤਿਗੁਰ ਦਰਸ ਦੁਖਾਰੀ॥੬੦॥ 


ਕ੍ਰਿਪਾਨਿਧਾਨ ਕ੍ਰਿਪਾ ਕਰ ਤਬਹੀ । ਆਸਾ ਤੁਮਰੀ ਪੂਰਹਿਂ? ਸਬਹੀ”। 
ਇਉਂ ਕਹਿ ਬਿਦਾ” ਕੀਨ ਤਿਨ ਸੰਗਾ । ਗਯੋ ਸੰਗ ਜ਼੍ਰਾਲਾ ਸ ਉਮੰਗਾ॥੬੧॥ 


ਦੋਹਰਾ 
ਆਯੋ ਆਪ ਖਡੂਰ ਮਹਿ' ਕਿਹ ਸੋ ਬੋਲ ਨ ਬੈਨ । 
ਲਿਵ ਲਾਗੀ ਗੁਰ ਚਰਨ ਕੀ ਬਧੀ ਚਾਹਿ ਦਿਨ ਰੈਨਾਂ ॥੬੨॥ 


ਚੌਪਈ 
ਆਇ ਲੋਕ ਸਬ ਬੂਝਤ ਭਏ 1 'ਤੁਮ ਤਉ ਜ੍ਰਾਲਾ ਪਰਸਨ ਗਏ । 
ਕਿਉਂ ਮਾਰਗ ਤੇ ਹਟ ਕਰ ਆਏ? । ਨਿਜ ਬਿਰਥਾ£ ਸਬ ਦੇਹੁ ਬਤਾਏ?”॥੬੩॥ 


ਲਹਣੇ ਕਹਯੋ “ਨ ਅਬ ਕੇ ਗਯੋ । ਸੰਗ ਬਿਦਾ ਕਰ ਮੈਂ ਘਰ ਅਯੋ”। 
ਸੁਨਿ ਲੋਕਨਿ ਇਉਂ ਤੂਸ਼ਨ” ਕੀਨੰ । ਅਉਰ ਭੇਦ ਕੋਊ ਨਹਿ' ਚੀਨੰ$ ॥੬੪॥ 


ਨਿਜ ਨਿਕੇਤ ਮਹਿ ਬੈਠਯੋ ਜਾਈ । ਕਿਸ ਕੇ ਸੰਗ ਨ ਕਛੂ ਅਲਾਈ । 
ਅਤਿਸ਼ੈ? ਹਿਰਦੇ ਬਿਸ਼ੈ ਉਦਾਸੀ । ਏਕ ਨਿਸਾ ਨਿਜ ਬਸਯੋ'£ ਅਵਾਸੀ॥੬੫॥ 


ਦੋਹਰਾ 
ਤਰਫਤ'' ਭੀ ਭੂਨਸਾਰ ਪੁਨ ਉਠ ਕੀਨੋ ਅਸ ਕਾਮ। 
ਭਾਰ ਸਵਾ ਮਨ'£ ਲੌਨਾਂ” ਕੋ ਕਾਢਿ ਲੀਨ ਨਿਜ ਧਾਮ॥੬੬॥ 


੨1 50000 980 2॥0।  €08//! ੧੧॥੧018।1ਇ00੫6018.60।। 


ਅਧਿਆਇ 47 ਭਾਈ ਲਹਿਣਾ ਜੀ ਨਾਲ ਮਿਲਾਪ 


ਚੌਪਈ 

(ਲਹਿਣਾ ਜੀ ਦੇ) ਸੰਗੀ ਫਿਰ ਪਿਆਰ ਨਾਲ ਪੁੱਛਣ ਲੱਗੇ, “(ਜਿਸ ਤਰਾਂ) ਤੁਹਾਨੂੰ ਇਸ ਥਾਂ ਤੋਂ 
ਸ਼ਾਂਤੀ ਪ੍ਰਾਪਤ ਹੋ ਗਈ ਹੈ, ਇਹ ਜੋ ਸਾਰੇ ਬੰਦੇ' ਨਾਲ ਆਏ ਹਨ, ਇਨ੍ਹਾਂ ਨੂੰ ਸਾਰਾ ਹਾਲ ਦੱਸੋ, 
ਕਿਵੇਂ ਹੋਇਆ?” ॥੫੯॥ 


ਲਹਿਣਾ ਜੀ ਨੇ ਕਿਹਾ, “ਤੁਸੀਂ ਹੁਣ ਜਵਾਲਾ ਜਾਵੋ, ਭਵਨਾਂ ਦੇ ਦਰਸ਼ਨ£ ਕਰਨ ਪਿੱਛੋਂ ਵਾਪਸ 
ਇਥੇ ਆ ਜਾਣਾ। ਜੋ ਤੁਸੀਂ ਆਪਣੇ ਮਨਾਂ ਵਿਚ ਸੋਚਿਆ ਹੋਇਆ ਹੈ, ਆ ਕੇ ਦਰਸ਼ਨ 
ਕਰਨਾ। ਸਤਿਗੁਰੂ ਦੇ ਦਰਸ਼ਨ ਕਰੋ, ਜੋ ਦੁੱਖਾਂ ਦੇ ਵੈਰੀ ਹਨ। ॥੬੦॥ 


ਕਿਰਪਾ-ਨਿਧਾਨ (ਗੁਰੂ ਨਾਨਕ ਜੀ) ਉਸੀ ਵਕਤ ਹੀ ਆਪਣੀ ਕਿਰਪਾ ਕਰਨਗੇ। _ਆਪ 
ਦੀਆਂ ਸਾਰੀਆਂ ਮਨੋਂ ਕਾਮਨਾਵਾਂ ਪੂਰੀਆਂ? ਕਰ ਦੇਣਗੇ। ” (ਉਨ੍ਹਾਂ) ਇੰਜ ਕਹਿ ਕੇ ਸੰਗਤ ਨੂੰ 
ਵਿਦਾ” ਕਰ ਦਿੱਤਾ ਤੇ ਉਸ ਦੇ ਸੰਗੀ, ਉਤਸ਼ਾਹ ਨਾਲ ਜਵਾਲਾ ਜੀ ਨੂੰ ਚਲੇ ਗਏ ਸਨ। ॥੬੧॥ 
ਦੋਹਰਾ ਰ 

ਆਪ ਲਹਿਣਾ ਜੀ ਖਡੂਰ ਸਾਹਿਬ ਵਾਪਸ ਆ ਗਏ (ਤਾਂ) ਉਹ ਕਿਸੇ ਨਾਲ ਵੀ ਬੋਲ ਸਾਂਝੇ 
ਕਰਨ। ਉਨ੍ਹਾਂ ਦੀ ਗੁਰੂ ਜੀ ਦੇ ਚਰਨਾਂ ਦੀ ਚਾਹਿਤ ਵਿਚ ਹੀ ਲਿਵ ਲੱਗੀ ਰਹੀ ਤੇ ਦਿਨ-ਰਾਤ” 
ਚਾਹਤ ਵਧਦੀ ਗਈ। _॥੬੨॥ 


ਚੌਪਈ 

ਲੋਕੀਂ, ਲਹਿਣਾ ਜੀ ਨੂੰ ਵਾਪਸ ਆਏ ਹੋਏ ਨੂੰ ਪੁੱਛਣ ਲੱਗੇ, “ਤੁਸੀਂ ਤਾਂ ਜਵਾਲਾ ਜੀ ਦੇ ਦਰਸ਼ਨ 
ਕਰਨ ਗਏ ਸੀ, ਰਾਹ ਵਿੱਚੋਂ ਹੀ ਵਾਪਸ ਕਿਉਂ ਮੁੜ ਆਏ, ਆਪਣੀ ਸਾਰੀ ਵਿਥਿਆ£ 
ਦੱਸੋ? ॥੬੩॥ 


ਲਹਿਣਾ ਜੀ ਨੇ ਕਿਹਾ, “ਇਸ ਵਾਰੀ ਮੈਂ ਨਹੀਂ ਗਿਆ, ਨਾਲਦਿਆਂ ਨੂੰ ਵਿਦਾ ਕਰਕੇ ਮੈਂ ਘਰ 
ਆ ਗਿਆ ਹਾਂ।” ਸੁਣ ਕੇ ਸਾਰੇ ਲੋਕ ਚੁੱਪਾੰ ਹੀ ਰਹੇ। ਹੋਰ ਜੋ ਦੂਜਾ ਅਸਲ ਭੇਦ ਸੀ, ਕਿਸੇ 
ਨੇ ਨਾ ਜਾਣਿਆ। ॥੬੪॥ 


ਆਪਣੇ ਘਰੇ ਜਾ ਕੇ ਬੈਠ ਗਏ ਅਤੇ ਕਿਸੇ ਨਾਲ ਕੋਈ ਵੀ ਗੱਲ ਨਹੀਂ ਕੀਤੀ। ਉਨ੍ਹਾਂ ਦੇ ਹਿਰਦੇ 
ਵਿਚ ਬਹੁਤ ਜ਼ਿਆਦਾ? ਉਦਾਸੀ ਸੀ, ਇਕ ਰਾਤ ਉਹ ਆਪਣੇ ਘਰੇ ਰਹੇ'? ਸਨ। ॥੬੫॥ 


੪੫ 


ਦੋਹਰਾ 
ਵਿਆਕੁਲ! ਹੋਇਆਂ ਜੈਸੇ ਹੀ ਸਵੇਰ ਦਾ ਸੂਰਜ ਚੜ੍ਹਿਆ, ਉਨ੍ਹਾਂ ਨੇ ਉੱਠ ਕੇ ਫਿਰ (ਪਹਿਲਾਂ) 
ਇਹ ਕੰਮ ਕੀਤਾ, ਉਨ੍ਹਾਂ ਆਪਣੇ ਘਰੋਂ ਸਵਾ ਮਣਾਂ£ ਲੂਣ “ ਨਿਕਾਲਿਆ। ॥੬੬॥ 


5।। 58000 3800 5010 ਹ। ੬003੧) “2 ।080੧0੧1੨॥॥%੧॥60੧10।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਭਗਨੀ' ਸੁਤ ਆਵਾ ਛਿਨ ਤਾਂਹੀ । ਮਿਲਯੋ ਸੁ ਹੇਤ ਕੀਨ ਮਨ ਮਾਂਹੀ। 
ਤਿਹ ਸੋ ਕਹਯੋ, “ਕਾਜ ਅਸ ਕੀਜੈ । ਮੁਰ ਸਿਰ ਭਾਰ? ਉਠਾਇ ਸੁ ਦੀਜੈ”॥੬੭॥ 


ਸੋ ਬੋਲਿਓ “ਮਾਤੁਲ? ਜੀ, ਸੁਨੀਏ ! ਬਹੁ ਮਾਨਵ ਤੁਮ ਆਇਸੁ ਮਨੀਏ। 
ਤਿਨਕੇ ਸਿਰ ਉਚਵਾਵਹੁ ਭਾਰਾ । ਦੇ' ਪਹੁਚਾਇ ਕਰਹੁ ਨਿਜ ਕਾਰਾ” ॥੬੮॥ 


ਇਉਂ ਨ ਕਰਹੁ ਜੇ, ਮੁਝ ਸਿਰ ਦੀਜੈ ।ਜਹਿ' ਲੇ ਚਲੋ ਤਾਂਹਿ ਗਮਨੀਜੈ। 
ਨਿਜ ਸਿਰ ਪਰ ਨਹਿ' ਭਾਰ ਉਚਾਵਹੁ। ਇਹ ਤੁਮ ਉਚਿਤ ਨਹੀਂ ਦੁਤਿ ਪਾਵਹੁ” ॥੬੯॥ 


ਦੋਹਰਾ 
ਕਹਿ ਲਹਿਣਾ “ਸੁਨ ਸ਼੍ਰੋਨ ਮਹਿਂ ਜਿ ਕੁਛ ਪਦਾਰਥ ਪਾਇ₹ । 
ਸੋ ਲੇਵਹਿੰ ਤੂੰ ਕੈ ਨਹੀ' ਕਿਧੋ' ਦੇਇ' ਕਿਸੁ ਜਾਇ॥ ੭੦॥ 


ਚੌਪਈ 


ਸਮਝਹੁ ਇਸ ਬਿਧ ਰਿਦੇ ਮਝਾਰਾ । ਤੂਰਨ ਉਚਵਾਵਹੁ” ਸਿਰ ਭਾਰਾ”। 
ਇਉਂ ਕਹਿ ਲੀਨੋ ਸੀਸ ਉਠਾਈ । ਨਿਕਸਯੋ ਵਹਿਰ ਪਾਇ ਮਗ ਪਾਈ॥ ੭੧॥ 


ਅਪਰ ਨ ਕਿਸ ਢਿਗ ਭੇਦ ਬਖਾਨਾ । ਜਸਪਦਾ ਪੁਰ ਕਰਤਾਰ ਪਯਾਨਾ। 
ਕ੍ਰਮ ਕਰਿ ਤਹਾਂ ਪਹੂੰਚਕੇ ਜਾਈ । ਸ੍ਰੀ ਨਾਨਕ ਜਹਿ' ਭੌਨ ਸੁਹਾਈ॥ ੭੨॥ 


ਵਹਿਰ ਕਿਦਾਰ? ਦੇਖਨੇ ਹੇਤਾ । ਗਏ ਹੁਤੇ ਬੇਦੀ ਕੁਲਕੇਤਾ। 
ਸਦਨ'? ਸੁਲਖਣੀ ਕੇ ਢਿਗ ਜਾਈ । ਭਾਰ ਉਤਾਰਯੋ ਦੀਨ ਟਿਕਾਈ॥ ੭੩॥ 


ਬੂਝਨ ਲਗਜੋ “ਗੁਰੂ ਗੋਸਾੀਈ । ਕਿਤ ਦਿਸਾਂ' ਗਮਨੇ'£ ਦੇਹੁ ਬਤਾਈ”। 
ਕਹੈ ਸੁਲਖਣੀ “ਕੋ ਤੂੰ ਅਹਿਈ? । ਕਿਉਂ ਬੂਝਤ, ਕਿਸ ਪੁਰ ਮਹਿ' ਰਹਿਈ?॥ ੭੪॥ 


5।। 53000 800 50101 । 07 ੧3101500੫੧)6001੧.60।। 


ਅਧਿਆਇ 47 ਭਾਈ ਲਹਿਣਾ ਜੀ ਨਾਲ ਮਿਲਾਪ 


ਚੌਪਈ 

ਉਸੀ ਪਲ ਉਥੇ ਉਸ ਦੀ ਭੈਣ' ਦਾ ਲੜਕਾ (ਭਾਣਜਾ) ਆ ਗਿਆ। ਉਹ ਉਨ੍ਹਾਂ ਨੂੰ ਬਹੁਤ 
ਦਿਲੀ-ਪਿਆਰ ਨਾਲ ਮਿਲਿਆ ਤੇ ਉਸ ਨੂੰ (ਲਹਿਣਾ ਜੀ ਨੇ ਪ੍ਰੇਮ ਨਾਲ) ਕਿਹਾ, “ਤੂੰ ਮੇਰਾ 
ਇਹ ਕੰਮ ਕਰ, ਮੇਰੇ ਸਿਰ 'ਤੇ ਇਹ (ਲੂਣ ਦੀ) ਪੰਡ? ਚੁੱਕਾ ਦੇ। ” ॥੬੭॥ 


ਭਾਣਜਾ ਬੋਲਿਆ, “ਮਾਮਾ? ਜੀ! ਸੁਣੋ, ਬਹੁਤ ਆਦਮੀ ਤੁਹਾਡੀ ਆਗਿਆ ਮੰਨਦੇ ਹਨ, ਇਸ 
ਪੰਡ ਨੂੰ ਉਨ੍ਹਾਂ ਦੇ ਸਿਰ 'ਤੇ ਚੁੱਕਾ ਦੇਵੋ। ਤੁਸੀਂ ਆਪਣਾ ਕੰਮ” ਕਰੋ, ਉਹ ਪਹੁੰਚਾ ਦੇਣਗੇ । ॥੬੮॥ 


ਜੇਕਰ ਇਸ ਤਰਾਂ ਨਹੀਂ ਕਰਨਾ ਹੈ ਤਾਂ ਇਸ ਪੰਡ ਨੂੰ ਮੇਰੇ ਸਿਰ ਉੱਤੇ ਚੁੱਕਾ ਦੇਵੋ। ਜਿਥੇ ਲੈ ਕੇ 
ਜਾਣੀ ਹੈ, ਉਥੇ ਚਲੇ ਚੱਲਾਂਗੇ। ਤੁਸੀਂ ਆਪਣੇ ਸਿਰ 'ਤੇ ਭਾਰ ਨਾ ਚੁੱਕੋ। ਇਹ ਤੁਹਾਡੇ ਲਈ 
ਸੋਭਾ ਨਹੀਂ ਪਾਉਂਦਾ।” ॥੬੯॥ 


ਦੋਹਰਾ 
ਲਹਿਣਾ ਜੀ ਨੇ (ਭਾਣਜੇ ਨੂੰ) ਕਿਹਾ, “ਕੰਨ ਵਿਚ ਧਿਆਨ ਨਾਲ ਸੁਣ, ਜੋ ਪਦਾਰਥ ਪਾਉਂਦਾ? 
ਹੈ, ਉਹ ਹੀ ਲੈਂਦਾ£ ਹੈ, `ਤੈਨੂੰ ਨਹੀਂ ਪਤਾ ਕਿ ਇਹ ਕਿਸ ਨੂੰ ਦੇਣਾ ਹੈ? ॥੭੦॥ 


ਚੌਪਈ 

ਤੂੰ ਚਿੱਤ ਵਿਚ ਇਸ ਤਰਾਂ ਸਮਝ ਲੈ ਅਤੇ ਛੇਤੀ ਨਾਲ ਇਸ ਪੰਡ ਨੂੰ ਮੇਰੇ ਸਿਰ 'ਤੇ ਚੁਕਾਂ 
ਦੇਵੋ। ” ਇਸ ਤਰਾਂ ਲਹਿਣਾ ਜੀ ਨੇ ਕਹਿ ਕੇ ਪੰਡ ਸਿਰ ਉੱਤੇ ਚੁੱਕ ਲਈ ਤੇ ਬਾਹਰ ਨਿਕਲ 
ਕੇ ਰਸਤੇ `ਤੇ ਕਦਮ ਰੱਖ ਲਏ ਸਨ। ॥੭੧॥ 


ਉਨ੍ਹਾਂ ਹੋਰ ਕਿਸੇ ਨੂੰ ਵੀ ਭੇਦ ਨਹੀਂ ਸੀ ਦੱਸਿਆ ਤੇ ਛੇਤੀ£ ਨਾਲ ਕਰਤਾਰਪੁਰ ਵੱਲ ਚੱਲ ਪਏ । 
ਹੌਲੀ ਹੌਲੀ ਕਦਮ-ਕਦਮ ਚੱਲਦੇ ਹੋਏ ਉਥੇ ਜਾ ਪਹੁੰਚੇ, ਜਿਥੇ ਗੁਰੂ ਨਾਨਕ ਜੀ ਦਾ ਘਰ 
ਸੁਹਾਂਵਦਾ ਸੀ। ॥੭੨॥ 


ਅੱਗੇ ਬੇਦੀ ਕੁਲ ਦੇ ਨਿਸ਼ਾਨ (ਗੁਰੂ ਨਾਨਕ ਜੀ) ਖੇਤ” ਦੇਖਣ ਲਈ ਬਾਹਰ ਗਏ ਹੋਏ ਸਨ। 
ਲਹਿਣਾ ਜੀ ਨੇ ਘਰੇ£? ਮਾਤਾ ਸੁਲੱਖਣੀ ਜੀ ਪਾਸ ਜਾ ਕੇ ਸਿਰ ਤੋਂ ਪੰਡ ਉਤਾਰ ਕੇ ਟਿਕਾ 
ਦਿੱਤੀ। ॥ ੭੩॥ 


ਤੇ ਫਿਰ ਪੁੱਛਣ ਲੱਗੇ, “ਸਵਾਮੀ (ਗੁਰੂ ਜੀ) ਕਿਸ ਤਰਫ'' ਗਏ'£ ਹਨ, ਮੈਨੂੰ ਦੱਸ ਦੇਵੋ।” 
ਮਾਤਾ ਸੁਲੱਖਣੀ ਜੀ ਨੇ ਆਖਿਆ, ' “ਤੁਸੀਂ ਕੌਣ ਹੋ? ਤੁਸੀਂ ਕਿਉਂ ਪੁੱਛ ਰਹੇ ਹੋ? ਤੁਸੀਂ' ਕਿਸ 
ਨਗਰ ਦੇ ਰਹਿਣ ਵਾਲੇ ਹੋ?” ॥੭੪॥ 


5।। 53000 8000 50101 ਹ। ੬0) _ “5! ੧800੧1ਇ॥0੫੧60੧8॥.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਭਾਰ ਬਿਖੈ ਕਯਾ ਆਨਯੋ ਤੋਹੀ? । ਦੇਹੁ ਬਤਾਇ ਕਾਜ ਜੋ ਹੋਹੀ”। 
ਸੁਨਕੈ ਲਹਿਣੇ ਗਿਰਾ ਅਲਾਈ । “ਭਾਰ ਲਵਣ£ ਕੋ ਹੈ ਇਹ ਮਾਈ !॥ ੭੫॥ 


ਆਨਯੋ ਭੇਟ ਦੇਨ ਕੇ ਕਾਜੇ । ਕਰਹੋਂ' ਗੁਰੂ ਗਰੀਬ ਨਿਵਾਜੇ। 
ਰਾਖਹੁ ਇਹੁ ਨਿਕੇਤ ਕੇ ਮਾਂਹੀ । ਤਿਨਹਿ' ਬਤਾਵੋ ਜਾਵੋ' ਪਾਹੀ2”॥ ੭੬॥ 


ਸੁਨਕੈ ਬਚਨ ਲਵਣ ਕੋ ਭਾਰਾ । ਰਖਵਾਯੋ ਨਿਜ ਸਦਨ ਮਝਾਰਾ। 
ਕਹਯੋ “ਕਿਦਾਰ ਧਾਂਨ” ਕੇ ਜਹਿੰਵਾ । ਕਰਿਵਾਵਹਿਂ' ਕ੍ਰਿਤ ਬੈਠੇ ਤਹਿਂਵਾ'॥੭੭॥ 


ਤਬ ਗਮਨਯੋ ਜਿਤ ਦਿਸਾ ਬਤਾਏ । ਪਿਖਤ ਦੂਰ ਤੇ ਰਹਿ ਹੁਲਸਾਏ?। 
ਪਰਮ ਪ੍ਰੇਮ ਕਰਕੈ ਤਤਕਾਲਾ । ਪਰਯੋ ਪਾਇ' ਪੰਕਜ ਧਰ ਭਾਲਾ”॥ ੭੮॥ 


“ਨਿਤ ਆਵਹਿ' ਚਿਤ ਸ੍ਰੀ ਜਗਨਾਥਾਂ” । ਅਸ ਕਹਿ ਧਰਯੋ ਸੀਸ ਪਰ ਹਾਥਾ। 
ਕ੍ਰਿਪਾ ਢ੍ਰਿਸ਼ਟ ਕੋ ਤਿਹ ਛਿਨ ਦੇਖੀ । ਸਰਧਾ ਉਪਜੀ ਰਿਦੈ ਬਿਸੇਖੀ॥ ੭੯॥ 


ਅਪਨੌ ਤਨ ਮਨ ਜੋ ਸਰਬੰਸ਼ੇ । ਅਰਪਯੋ ਤ੍ਰੇਹਣ ਕੁਲ ਅਵਿਤੰਸ਼ੇ?। 
ਇਨ ਸੋ ਕਾਰਜ ਨਿਜ ਨਹਿ ਰਾਖਾ । ਗੁਰ ਅਨੁਸਾਰ ਬਧੀ? ਅਭਿਲਾਖਾ॥੮੦॥ 


ਕਾਮ ਨ ਕ੍ਰੋਧ ਹੰਕਾਰ ਨ ਧਰਹੀ । ਅਪਨੇ ਮਾਨਹੁ ਤਉ ਕਿਛੁ ਕਰਹੀਂ। 
ਜਾਨਯੋ ਸਭ ਕੁਛ ਸ੍ਰੀ ਗੁਰ ਕੇਰਾ । ਚਰਨ ਧਯਾਨ ਉਰ ਪ੍ਰੇਮ ਘਨੇਰਾ॥ ੮੧॥ 


ਸਬ ਸੇਵਕ ਤਹਿ' ਕ੍ਰਿਤਕੋ ਕਰਹੀ' । ਧਾਨ ਬਿਖੈ ਤੇ ਤ੍ਰਿਣਨ'' ਨਿਕਰਹੀ'। 
ਤਿਨਹਿ ਬਿਲੋਕਤ ਬੋਲਯੋ ਬੈਨਾ । “ਇਕ ਰੰਬੀ ਮੁਝ ਦਿਹੁ ਗੁਨਐਨਾ'? !॥ ੮੨॥ 


ਦਾਸਨ ਸਾਥ ਕਰੋਂ ਕ੍ਰਿਤ ਏਹੀ । ਸਫਲੀ ਹ੍ਹੈ ਹੈ ਸਗਰੀ ਦੇਹੀ”। 
ਅਸ ਕਹਿ ਲਾਗਯੋ ਕਰਨ ਨਿੰਦਾਈ'? । ਕਰਤ ਹੁਤੇ ਸੇਵਕ ਜਿਹ ਥਾਂਈ' ॥੮੩॥ 


5।। 58000 2800 501। ਹ। ੬0੧” ੧(3॥101੪5॥0੫੧॥60118.60।। 


ਅਧਿਆਇ 47 ਭਾਈ ਲਹਿਣਾ ਜੀ ਨਾਲ ਮਿਲਾਪ 


ਇਸ ਪੰਡ ਵਿਚ ਤੁਸੀਂ' ਕੀ ਲੈ! ਕੇ ਆਏ ਹੋ? (ਮੈਨੂੰ? ਦੱਸੋ, ਆਪ ਨੂੰ ਕੀ ਕੰਮ ਹੈ?” (ਮਾਤਾ 
ਸੁਲੱਖਣੀ ਜੀ ਦੇ ਇਹ ਬੋਲ) ਸੁਣ ਕੇ ਲਹਿਣਾ ਜੀ ਨੇ ਆਖਿਆ, “ਹੇ ਮਾਤਾ ਜੀ! ਇਹ ਲੂਣ? 
ਦੀ ਪੰਡ ਹੈ। ॥੭੫॥ 


ਇਹ ਭੇਟਾ ਕਰਨ ਦੇ ਕੰਮ ਲਈ ਆਇਆ ਹਾਂ। ਗੁਰੂ ਗਰੀਬ ਨਿਵਾਜ ਦੇ ਭੇਟ ਕਰਨੀ ਹੈ। ਇਸ 
ਨੂੰ ਘਰੇ ਰੱਖ ਲਵੋ। (ਮੈਨੂੰ) ਉਨ੍ਹਾਂ ਦਾ ਪਤਾ ਦੱਸ ਦੇਵੋ (ਤਾਂ ਕਿ) ਮੈਂ ਉਨ੍ਹਾਂ ਪਾਸ ਚਲਾ ਜਾਵਾਂ ॥੭੬॥ 


(ਮਾਤਾ ਸੁਲੱਖਣੀ ਨੇ) ਲੂਣ ਦੀ ਪੰਡ ਦੇ ਬੋਲ ਸੁਣ ਕੇ ਉਸ ਨੇ ਆਪਣੇ ਘਰ ਅੰਦਰ ਰਖਵਾ ਲਈ 
ਤੇ ਕਿਹਾ, “ਜਿਥੇ ਚਾਵਲਾਂ” ਦੇ ਖੇਤ ਹਨ, ਉਹ ਉਥੇ ਬੈਠ ਕੇ ਕੰਮ ਕਰਵਾ ਰਹੇ ਹਨ। ॥੭੭॥ 


ਫਿਰ (ਲਹਿਣਾ ਜੀ) ਜਿਸ ਪਾਸੇ ਵੱਲ ਦੱਸਿਆ ਸੀ, ਉਧਰ ਵੱਲ ਚਲੇ ਗਏ ਤੇ ਦੂਰੋਂ ਹੀ (ਗੁਰੂ 
ਜੀ ਨੂੰ) ਵੇਖ ਕੇ ਪਰਸੰਨ£ ਹੋਣ ਲੱਗੇ। ਕਹਤ ਉਤ 
ਕਮਲਾਂ 'ਤੇ ਮੱਥਾ” ਟਿਕਾ ਦਿੱਤਾ। ॥੭੮॥ 


ਤੇ ਗੁਰੂ ਜੀ ਨੇ ਇਹ ਕਹਿੰਦੇ ਹੋਏ, “ਤੈਨੂੰ ਹਮੇਸ਼ਾ ਕਰਤਾਰ ਚਿੱਤ ਆਵੇ। ” ਉਨ੍ਹਾਂ ਲਹਿਣਾ ਜੀ 
ਦੇ ਸਿਰ ਉੱਤੇ ਹੱਥ ਰੱਖਿਆ। ਕਿਰਪਾ ਦੀ ਨਜ਼ਰ ਨਾਲ ਜਿਉਂ ਹੀ ਗੁਰੂ ਜੀ ਨੇ ਦੇਖਿਆ, 
ਲਹਿਣਾ ਜੀ ਦੇ ਹਿਰਦੇ ਵਿਚ ਬਹੁਤ ਹੀ ਸ਼ਰਧਾ ਉਪਜ ਆਈ। ॥੭੯॥ 


ਤਦ ਪ੍ਰਜਣ ਕੁਲਾਦੇ ਮੰਕਣ (ਲਹਿਣਾ ਜੀ ਨੇ) ਆਪਣਾ ਸਾਰਾ ਤਨ, ਮਨ, ਧਨ ਸਾਰਾ ਸਰਬੰਸ 
ਹੀ ਅਰਪਣ ਕਰ ਦਿੱਤਾ, ਆਪਣੇ ਪਰਿਵਾਰ ਲਈ ਕੋਈ ਲਾਲਚ ਹੀ ਨਹੀਂ ਰੱਖਿਆ, ਬਸ ਗੁਰੂ 
ਜੀ ਦੇ ਹੁਕਮ ਅਨੁਸਾਰ ਆਪਣੀ ਇੱਫਾਵਾਂ ਨੂੰ ਬੰਨ੍ਹ! ਲਿਆ ॥੮੦॥ 


ਕਾਮ, ਕਰੋਧ, ਹੰਕਾਰ ਤਾਂ ਇਹ ਆਪਣੇ ਮਨ ਵਿਚ ਲਿਆਉਂਦੇ ਹੀ ਨਹੀਂ ਸਨ। ਸੰਸਾਰ ਵਿੱਚ 
ਆਪਣਾ ਕੁਝ ਮੰਨਣ ਤਾਂ ਹੀ ਮਰਜ਼ੀ ਅਨੁਸਾਰ ਕੁਝ ਕਰਨ ਬਾਰੇ ਸੋਚਣ। ਉਨ੍ਹਾਂ ਤਾਂ ਜਾਣ 
ਲਿਆ ਕਿ ਸਭ ਕੁਝ ਗੁਰੂ ਜੀ ਦਾ ਹੀ ਹੈ। ਉਨ੍ਹਾਂ ਦਾ ਸਾਰਾ ਧਿਆਨ ਗੁਰੂ ਜੀ ਦੇ ਚਰਨ-ਕਮਲਾਂ 
ਵਿਚ ਹੀ ਲੱਗ ਗਿਆ ਸੀ ਤੇ ਹਿਰਦੇ ਅੰਦਰ ਅਥਾਹ ਪ੍ਰੇਮ ਪੈਦਾ ਹੋ ਗਿਆ ਸੀ। ॥੮੧॥ 


ਉਥੇ ਸਾਰੇ ਸੇਵਕ ਕੰਮ ਕਰ ਰਹੇ ਸਨ। ਝੋਨੇ ਵਿੱਚੋਂ' ਡੱਕੇ ਤੀਲੇ (ਨਦੀਨ)'' ਕੱਢ ਰਹੇ ਸਨ। 
ਉਨ੍ਹਾਂ ਨੂੰ ਵੇਖ ਕੇ ਲਹਿਣਾ ਜੀ ਨੇ ਆਖਿਆ, “ਹੇ ਗੁਣਾਂ ਦੇ ਘਰ'2(ਗੁਰੂ ਜੀ)! ਇਕ ਰੰਬੀ 
ਮੈਨੂੰ ਵੀ ਦੇ ਦੇਵੋ। ” ॥੮੨॥ 


ਮੈਂ ਵੀ ਆਪ ਦੇ ਸੇਵਕਾਂ ਨਾਲ ਇਹੋ ਕੰਮ (ਖੇਤੀ) ਕਰ ਲਵਾਂ। ਮੇਰੀ ਦੇਹੀ ਸਫਲੀ ਹੋ 
ਜਾਵੇਗੀ। ” ਇਸ ਤਰਾਂ ਕਹਿ ਕੇ ਉਹ ਨਦੀਨ? ਕੱਢਣ ਲੱਗ ਪਏ, ਜਿਥੇ ਗੁਰੂ ਜੀ ਦੇ ਸੇਵਕ 


ਕੰਮ ਕਰ ਰਹੇ ਸਨ। ॥੮੩॥ 


5।। 53000 8000 50101 ਹ। ੬0੫ _ 4੩ ।੧80011£॥00੫੧6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਇਕ ਘਟਿਕਾ' ਲਗ ਕੀਨੀ ਕਾਰਾ । ਪ੍ਰਭੁ ਬਿਲੋਕ ਕੈ ਬਚਨ ਉਚਾਰਾ। 
“ਇਹ ਕ੍ਰਿਤ ਤੁਝ ਤੇ ਹੋਇ ਨ ਆਛੇ । ਧਾਨ ਉਖਾਰੈਂ£ ਪਿਖ ਨਿਜ ਪਾਛੇ ॥੮੪॥ 


ਉਠ ਆਵਹੁ ਤੁਮ ਵਹਿਰ? ਕਿਦਾਰਾ । ਅਪਰ ਬਤਾਵਹਿ' ਕਰੀਏ ਕਾਰਾ। 
ਇਹ ਨਦੀਨ ਕੇ ਬਾਂਧਹੁ ਭਾਰਾ । ਲੇ ਜਾਵਹੁ ਹਿਤ ਪਸੁਨਿ ਅਗਾਰਾ“॥੮੫॥ 


ਲਹਿਣੇ ਆਇ ਵਹਿਰ ਤਤਕਾਲਾ । ਤ੍ਰਿਣ ਕੋ ਬਾਂਧਯੋ ਭਾਰ ਬਿਸਾਲਾ। 
ਪੰਕਨੰ ਨੀਰ ਨੁਚਰਤ ਜਿਹ ਮਾਂਹੀ । ਲੀਨ ਉਠਾਇ ਸੀਸ ਪਰ ਤਾਂਹੀ॥ ੮੬॥ 


ਜਾਮਾਂ$ ਗਰ” ਬਹੁ ਮੋਲਾ ਪਹਿਰਯੋ । ਪੰਕ ਸੰਗ ਸਗਰੋ ਤਿਹ ਭਰਯੋ। 

ਨਹਿਂ ਸ਼ੰਕਾ ਕੁਝ ਰਿਦੇ ਬਿਚਾਰੀ । ਗਮਨਯੋ ਭੌਨ ਭਾਰ ਸਿਰ ਭਾਰੀ॥ ੮੭॥ 
ਠਾਂਢੇ ਹੁਤੇ ਪਸੂ ਜਿੰਹ ਥਾਂਈ । ਤਿਨ ਆਗੇ ਤ੍ਰਿਣ ਦੀਨੇ ਪਾਈ। 

ਦੇਖ ਸੁਲਖਨੀ ਮਨ ਬਿਸਮਾਨੀ । ਅਦਭੁਤ ਗਤਿਦ ਕਿਛੁ ਜਾਇ ਨ ਜਾਨੀ॥੮੮॥ 
ਸੀਸ,ਬਦਨ,ਕਰ,ਪਗ,ਪਟ ਸਾਰੇ । ਰਹਯੋ ਪੰਕ ਲਗ ਦੇਖ ਬਿਚਾਰੇ। 


-ਇਸ ਕੋ ਭਯੋ ਅਨਾਦਰ ਭੂਰੀ? । ਹਿਤਕਰ ਆਯੋ ਹੁਤੋ ਸੁ ਦੂਰੀ-॥੮੯॥ 


ਭਈ ਸੰਝ'? ਬੇਦੀ ਕੁਲਕੇਤਾ । ਆਏ ਦਾਸਨ ਯੁਕਤ ਨਿਕੇਤਾ। 
ਦੇਖ ਸੁਲਖਣੀ ਬਚਨ ਬਖਾਨੇ । “ਕਰਹੁ ਨਿਰਾਦਰ ਮਨੁਜ ਮਹਾਨੇ ॥੯੦॥ 


ਉੱਤਮ ਪੁਰਖ ਆਜ ਜੋ ਆਯੋ । ਗਰ ਜਾਮਾ ਬਹੁ ਮੋਲ ਸੁਹਾਯੋ2। 
ਤਿਹ ਸਿਰ ਪੰਕ ਭਰਯੋ ਬਹੁ ਭਾਰੂ । ਸੋ ਉਚਵਾਇ ਚੀਰ'? ਕਰ ਖੁਆਰੂ '॥੯੧॥ 


ਗੁਨਖਾਨੀ ਸੁਨ ਬੈਨ ਉਚਾਰੇ ।. “ਨਹੀ ਪੰਕ ਸੰਗ ਭਰਯੋ ਭਾਰੇ। 
ਦੀਨ ਦੂਨੀ'“ ਕਾ ਛਤ੍ਹ ਸੁ ਦੀਓ। ਅਪਰ ਨ ਇਹ ਸਮ ਜਗ ਮਹਿ ਬੀਓ॥ ੯੨॥ 


ਪੰਕ ਜੌਨ ਤੁਮ ਕੋ ਦ੍ਰਿਸ਼ਟਾਵਾ । ਕੇਸਰ ਕੋ ਹਮਨੈ ਛਿਰਕਾਵਾ”। 
ਅਬ ਤੁਮ ਦੇਖ, ਖਰੋ ਤੁਮ ਨੇਰੇ । ਦੇਖੋ ਤੋ ਕੇਸਰ ਛਿਰਕੇਰੇ॥ ੯੩॥ 


5।। 53000 8000 50101 0 €03184 ੧3101500੫੧)60011.60।। 


ਅਧਿਆਇ 47 ਭਾਈ ਲੀਹਣਾ ਜ ਨਾਲ ਮਿਲਾਪ 


ਇਕ ਘੜੀ ਤੱਕ, ਜਦ ਉਹਨੇ ਕੰਮ ਕੀਤਾ ਤਾਂ ਗੁਰੂ ਨਾਨਕ ਜੀ ਨੇ ਦੇਖ ਕੈ ਕਿਹਾ, “ਇਹ 
ਕੰਮ ਤੇਰੇ ਤੋਂ ਠੀਕ ਨਹੀਂ ਹੋ ਰਿਹਾ। ਆਪਣੇ ਪਿੱਛੇ ਵੇਖ, ਤੂੰ ਧਾਨ ਪੁੱਟ£ ਰਿਹਾ ਹੈਂ। ॥੮੪॥ 


ਤੂ ਖੇਤ ਵਿੱਚੋਂ ਬਾਹਰ ਨਿਕਲ ਆ, ਤੈਨੂੰ ਹੋਰ ਕੰਮ ਕਰਨ ਲਈ ਦੱਸਦੇ ਹਾਂ। ਤੂੰ ਇਸ ਨਦੀਨ 
ਦੀ ਪੰਡ ਬੰਨ੍ਹ ਲੈ ਤੇ ਪਸ਼ੂਆਂ ਵਾਸਤੇ ਘਰੇ” ਲੈ ਜਾ। ” ॥੮੫॥ 


ਲਹਿਣਾ ਜੀ ਤੁਰੰਤ ਹੀ ਬਾਹਰ ਨਿਕਲ ਆਏ ਸਨ ਤੇ ਨਦੀਨ ਦੀ ਵੱਡੀ ਸਾਰੀ ਪੰਡ ਬੰਨ੍ਹ ਲਈ। 
ਜਿਸ ਵਿੱਚੋਂ ਚਿੱਕੜ” ਵਾਲਾ ਪਾਣੀ ਨੁੱਚੜਦਾ ਸੀ, ਆਪਣੇ ਸਿਰ ਉੱਤੇ ਚੁੱਕ ਲਈ ਸੀ। ॥੮੬॥ 


ਲਹਿਣਾ ਜੀ ਦੇ ਤਨਾਂ ਉੱਤੇ ਬਹੁਤ ਮਹਿੰਗਾ ਲਿਬਾਸ5 ਪਹਿਨਿਆ ਹੋਇਆ ਸੀ, ਉਹ ਸਾਰਾ ਗੰਦੇ 
ਪਾਣੀ ਨਾਲ ਲਿੱਬੜ ਗਿਆ। ਪਰ ਉਸ ਨੇ ਚਿੱਤ ਵਿਚ ਕੋਈ ਪਰਵਾਹ ਨਾ ਕੀਤੀ। ਉਹ ਭਾਰੀ 
ਪੰਡ ਸਿਰ `ਤੇ ਚੁੱਕ ਕੇ ਘਰੇ ਪਹੁੰਚ ਗਏ ॥੮੭॥ 


ਉਨਹਾਂ ਨੇ ਘਾਹ, ਨਦੀਨ ਜਿਥੇ ਪਸ਼ੂ ਖੜ੍ਹੇ ਹੋਏ ਸਨ, ਉਨ੍ਹਾਂ ਮੂਹਰੇ ਪਾ ਦਿੱਤਾ। ਮਾਤਾ ਸੁਲੱਖਣੀ ਇਹ 
ਵੇਖ ਕੇ ਹੈਰਾਨ ਹੋਈ। ਇਹ ਅਜੀਬ ਰੀਤੀ£ ਵਾਲਾ ਹੈ, ਕੁਝ ਵੀ ਸਮਝ ਨਹੀਂ ਲੱਗ ਰਹੀ। ॥੮੮॥ 


ਕੇ ਵਿਚਾਰ ਕਰਨ ਲੱਗੀ, ਇਸ ਦਾ ਤਾਂ ਬਹੁਤ” ਅਨਾਦਰ ਹੋ ਗਿਆ, ਇਹ ਤਾਂ ਕਿਵੇਂ ਪ੍ਰੇਮ 
(ਸ਼ਰਧਾ) ਨਾਲ ਕਿੰਨੀ ਦੂਰ ਤੋਂ ਚੱਲ ਕੇ ਆਏ ਹਨ-। ॥੮੮॥ 


ਉਧਰ ਜਦੋਂ ਸਮਾਂ? ਹੋਈ ਤਾਂ ਬੇਦੀ ਕੁਲ ਦੇ ਨਿਸ਼ਾਨ ਗੁਰੂ ਨਾਨਕ ਜੀ ਆਪਣੇ ਸੇਵਕਾਂ ਸਮੇਤ 
ਘਰੇ ਆ ਗਏ । ਉਨ੍ਹਾਂ ਨੂੰ ਦੇਖ ਕੇ ਮਾਤਾ ਸੁਲੱਖਣੀ ਜੀ ਨੇ ਆਖਿਆ, “(ਤੁਸੀਂ) ਬੰਦਿਆਂ ਦਾ 
ਬਹੁਤ ਨਿਰਾਦਰ ਕਰਦੇ ਹੋ। ” ॥੯੦॥ 


ਅੱਜ ਜੋ ਸਿਆਣਾ ਪੁਰਸ਼ ਆਇਆ ਸੀ, ਜਿਸ ਦੇ ਗਲ ਵਿੱਚ ਬਹੁਤ ਕੀਮਤੀ ਬਸਤਰ ਸੋਂਭ 
ਰਹੇ ਸਨ। ਉਸ ਦੇ ਸਿਰ ਉੱਤੇ ਚਿੱਕੜ ਦੀ ਭਰੀ ਹੋਈ ਪੰਡ ਚੁਕਵਾ ਕੇ ਉਸ ਦੇ ਕੱਪੜੇ ' ਨਾਸ਼ 
ਕਰ ਦਿੱਤੇ।” ॥੯੧॥ 


(ਮਾਤਾ ਦੀ ਗੱਲ ਸੁਣ ਕੇ) ਗੁਣਾਂ ਦੀ ਖਾਣ (ਗੁਰੂ ਜੀ) ਨੇ ਆਖਿਆ, “ਇਹ ਉਸ ਉੱਪਰ 
ਚਿੱਕੜ ਦੀ ਭਰੀ ਹੋਈ ਪੰਡ ਨਹੀਂ ਸੀ, ਇਹ ਤਾਂ ਉਸ ਨੂੰ ਦੀਨ-ਦੁਨੀਆਂ' ਦਾ ਛਤਰ ਦਿੱਤਾ 
ਸੀ। ਇਨ੍ਹਾਂ ਦੇ ਤੁੱਲ ਇਸ ਜੱਗ ਵਿਚ ਹੋਰ ਕੋਈ ਦੂਜਾ ਨਹੀਂ ਹੋਵੈਗਾ। ॥੮੨॥ 

ਜੋ ਤੈਨੂੰ ਚਿੱਕੜ (ਗੰਦਾ ਪਾਣੀ) ਦਿੱਸਦਾ ਸੀ, ਉਹ ਤਾਂ ਅਸਾਂ ਨੇ ਕੇਸਰ ਛਿੜਕਿਆਂ ਹੁਣ 
ਤੁਸੀਂ _ ਦੇਖੋ, ਤੁਹਾਡੇ ਕੋਲ ਹੀ ਖੜ੍ਹਾ ਹੈ, ਦੇਖੋ, ਕੇਸਰ ਛਿੜਕਿਆ ਹੈ।” ॥੯੩॥ 


485 


5।। 53000 38000 50101 । ੬0੫ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਗੁਰ ਕਹਿ' “ਦੇਖਿਓ?” ਕਹਿ 'ਪ੍ਰਭੁ ਦੇਖਾ । ਤੁਮਰੀ ਗਤਿ ਤੁਮ ਲਖਹੁ ਅਲੇਖਾ'”। 
“ਭਵ ਸਾਗਰ ਦਾਰੁਨ£ ਕੇ ਮਾਂਹੀ” । ਗੁਰ ਕਹਿ' “ਨਰ ਬਹ ਬੂਡਤ? ਜਾਂਹੀ॥ ੯੪॥ 


ਬਹੁ ਨਰ ਕੋ ਮਲਾਹ ਇਹ ਹੋਈ । ਪਾਰ ਕਰਹਿ ਭਵਸਾਗਰ ਜੋਈ”। 
ਤੂਸ਼ਨ ਭਈ ਸੁਲਖਣੀ ਸੁਨ ਕੈ । ਲਹਣਾ ਹਰਖਯੋ ਕਰੁਣਾ" ਗੁਨ ਕੈ॥ ੯੫॥ 


_ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤ੍ਰਾਰਧੇ “ਸ੍ਰੀ ਅੰਗਦ ਜੀ ਮਿਲਾਪ” ਪੁਸੰਗ ਬਰਨਨੰ ਨਾਮ 
ਸੈੱਤਾਲੀਸਮੋ' ਧਜਾਇ ॥੪੭॥ 


486 
5।। 53000 38001 50101 ਹ। ੬099 ੧3101500੫੧)60011.60।। 


ਅਧਿਆਇ 47 ਭਾਈ ਲਹਿਣਾ ਜੀ ਨਾਲ ਮਿਲਾਪ 


ਗੁਰੂ ਜੀ ਨੇ ਕਿਹਾ, “(ਦੱਸੋ) ਕੀ ਦੇਖਿਆ!” ਤਾਂ ਮਾਤਾ ਸੁਲੱਖਣੀ ਨੇ ਕਿਹਾ), “ਪ੍ਰਭ ਜੀ ਦੇਖ 
ਲਿਆ -ਤੁਹਾਡੀ ਬੇਅੰਤ-ਅਪਾਰ/ ਗਤੀ ਨੂੰ ਤੁਸੀਂ ਹੀ ਜਾਣੋ।” ਤਾਂ ਗੁਰੂ ਨਾਨਕ ਜੀ ਨੇ 
ਆਖਿਆ, “ਇਸ ਭਿਆਨਕ£ ਭਵਸਾਗਰ ਵਿਚ ਬਹੁਤ ਲੋਕ ਡੁੱਬਦੇ? ਜਾ ਰਹੇ ਹਨ। ॥੯੪॥ 


ਇਹ ਉਨ੍ਹਾਂ ਡੁੱਬਦੇ ਹੋਏ ਲੋਕਾਂ ਦੇ ਮਲਾਹ ਹੋਣਗੇ। ਜੋ ਇਸ ਭਵਸਾਗਰ ਵਿੱਚੋਂ ਉਨ੍ਹਾਂ ਨੂੰ ਪਾਰ 
ਕਰਵਾਉਣਗੇ। ਇਹ ਸੁਣ ਕੇ ਮਾਤਾ ਸੁਲੱਖਣੀ ਜੀ ਖਾਮੋਸ਼ ਹੋ ਗਏ ਸਨ। ਲਹਿਣਾ ਜੀ 
ਆਪਣੇ ਉੱਪਰ (ਗੁਰੂ ਜੀ ਦੀ) ਮਿਹਰ” ਹੋਈ ਵੇਖ ਕੇ ਪਰਸੰਨ ਹੋ ਗਏ ਸਨ। ॥੯੫॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਸੀ ਲਹਿਣਾ ਜੀ ਨਾਲ ਮਿਲਾਪ” ਨਾਮੀ 
ਸੰਤਾਲੀਵਾਂ ਅਧਿਆਇ _ਸਮਾਪਤ ਹੋਇਆ। 


487 


5।। 53000 38000 50101 । ੬099 _ ੧81018੬00੫੧601181.60 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਭਾਈ ਲਹਿਣਾ ਦਾ ਜਨਮ ਮਾਲਵੇ ਇਲਾਕੇ ਵਿਚ ਮੱਤੇ ਦੀ ਸਰਾਂ ਨਾਮੀ ਪਿੰਡ ਵਿਚ 
ਹੋਇਆ ਸੀ। ਬਲੋਚ ਡਾਕੂਆਂ ਨੇ ਹਮਲਾ ਕਰਕੇ ਇਕ ਦਿਨ ਸਰਾਂ ਢੇਰੀ ਕਰ ਦਿੱਤੀ ਤਾਂ 
ਬਾਅਦ ਵਿੱਚ ਲਹਿਣਾ ਜੀ ਆਪਣੇ ਸਹੁਰੇ ਪਿੰਡ ਖਡੂਰ ਸਾਹਿਬ ਜਾ ਵਸੇ। ਇਥੋਂ ਦੇ ਲੋਕ 
ਦੁਰਗਾ ਮਾਤਾ ਦੇ ਪੁਜਾਰੀ ਸਨ। ਲਹਿਣਾ ਜੀ ਹਰ ਸਾਲ ਲੋਕਾਂ ਦੇ ਜਥੇ ਦੇ ਮੁਖੀ ਬਣ ਕੇ ਜਵਾਲਾ 
ਮਾਤਾ ਦੇ ਜਾਇਆ ਕਰਦੇ ਸਨ। ਇਸ ਪਿੰਡ ਵਿਚ ਇੱਕ ਗੁਰੂ ਨਾਨਕ ਜੀ ਦਾ ਸਿੱਖ ਰਹਿੰਦਾ 
ਸੀ। ਇਕ ਦਿਨ ਲਹਿਣਾ ਜੀ ਨੇ ਉਸ ਦੇ ਮੂੰਹੋਂ ਗੁਰੂ ਨਾਨਕ ਜੀ ਦੀ ਬਾਣੀ ਸੁਣੀ ਤਾਂ ਉਸ ਦਾ 
ਹਿਰਦਾ ਗੁਰੂ ਜੀ ਦੇ ਪ੍ਰੇਮ ਵਿਚ ਵਹਿ ਤੁਰਿਆ। ਉਸ ਅੰਦਰ ਗੁਰੂ ਨਾਨਕ ਜੀ ਦੇ ਦਰਸ਼ਨਾਂ 
ਲਈ ਤੜਫ ਪੈਦਾ ਹੋ ਗਈ। ਉਸ ਸਾਲ ਜਦੋ' ਜਥੇ ਦੇ ਨਾਲ ਉਨ੍ਹਾਂ ਨੇ ਜਵਾਲਾ ਮਾਤਾ ਦੇ ਜਾਣਾ 
ਸੀ ਤਾਂ ਉਹ ਕਰਤਾਰਪੁਰ ਦੇ ਰਸਤੇ ਵੱਲ ਦੀ ਚੱਲ ਪਏ। ਜਦੋਂ ਲਹਿਣਾ ਜੀ ਕਰਤਾਰਪੁਰ ਪਹੁੰਚੇ 
ਤਾਂ ਸਬੱਬੀ ਇੱਕ ਬੰਦਾ ਮਿਲਿਆ ਜੋ ਗੁਰੂ ਨਾਨਕ ਜੀ ਹੀ ਸਨ। ਲਹਿਣਾ ਜੀ ਨੇ ਉਸ ਨੂੰ (ਗੁਰੂ 
ਨਾਨਕ ਜੀ ਨੂੰ) ਪੁੱਛਿਆ ਕਿ ਨਾਨਕ ਜੀ ਕਿੱਥੇ ਮਿਲਣਗੇ? ਤਾਂ ਗੁਰੂ ਨਾਨਕ ਜੀ ਲਹਿਣਾ ਜੀ 
ਦੀ ਘੋੜੀ ਦੇ ਅੱਗੇ-ਅੱਗੇ ਪੈਦਲ ਚੱਲ ਕੇ ਉਸ ਨੂੰ ਆਪਣੇ ਸਥਾਨ ਉੱਤੇ ਲੈ ਆਏ ਅਤੇ ਆਪ 
ਪਿਛਲੇ ਪਾਸੇ ਦੀ ਜਾ ਕੇ ਗੱਦੀ ਉੱਤੇ ਬੈਠ ਕੇ ਸਮਾਧੀ ਵਿਚ ਲੀਨ ਹੋ ਗਏ। ਲਹਿਣਾ ਜੀ, ਉਨ੍ਹਾਂ 
ਨੂੰ ਉਥੇ ਬੈਠਿਆਂ ਨੂੰ ਵੇਖ ਕੇ ਬਹੁਤ ਹੈਰਾਨ ਹੋਏ ਇਹ ਤਾਂ ਉਹੀ ਮਹਾਂਪੁਰਸ ਹਨ ਜੋ ਮੈਨੂੰ ਲੈ 
ਕੇ ਆਏ ਸਨ । ਭਾਈ ਲਹਿਣਾ ਜੀ ਨੂੰ ਬੜਾ ਪਛਤਾਵਾ ਹੋਇਆ ਕਿ ਉਹ ਆਪ ਘੋੜੀ ਉੱਤੇ 
ਬੈਠ ਕੇ ਆਏ ਤੇ ਗੁਰੂ ਨਾਨਕ ਜੀ ਅੱਗੇ-ਅੱਗੇ ਪੈਦਲ ਚੱਲ ਕੇ ਗਏ ਸਨ। ਲਹਿਣਾ ਜੀ ਗੁਰੂ 
ਜੀ ਦੇ ਦਰਸ਼ਨ ਕਰਕੇ ਐਸੇ ਨਿਹਾਲ ਹੋਏ ਕਿ ਉਨ੍ਹਾਂ ਨੇ ਜਵਾਲਾ ਮਾਤਾ ਦੇ ਜਾਣ ਦਾ ਵਿਚਾਰ 
ਛੱਡ ਦਿੱਤਾ ਤੇ ਵਾਪਸ ਆਪਣੇ ਘਰ ਆ ਗਏ। 
ਘਰ ਆ ਕੇ ਉਨ੍ਹਾਂ ਨੇ ਰਾਤ ਕੱਟ ਕੇ ਅਗਲੇ ਦਿਨ ਲੂਣ ਦੀ ਬੋਰੀ ਚੁੱਕੀ ਤੇ ਗੁਰੂ ਨਾਨਕ 
ਜੀ ਕੋਲ ਜਾਣ ਲਈ ਚੱਲ ਪਏ। ਗੁਰੂ ਜੀ ਖੇਤ ਵਿਚ ਕੰਮ ਕਰਵਾ ਰਹੇ ਸਨ। ਲਹਿਣਾ ਉਥੇ ਪੁੱਜੇ 
ਤਾਂ ਗੁਰੂ ਜੀ ਨੇ ਪਹਿਲਾਂ ਉਸ ਨੂੰ ਝੋਨੇ ਵਿੱਚੋਂ ਨਦੀਨ ਕੱਢਣ ਲਈ ਲਗਾ ਦਿੱਤਾ ਤੇ ਫਿਰ ਉਸ 
ਨੂੰ ਨਦੀਨ ਦੀ ਚਿੱਕੜ ਨਾਲ ਭਰੀ ਪੰਡ ਚੁੱਕਾ ਕੇ ਘਰੇ ਲੈ ਜਾਣ ਲਈ ਕਿਹਾ। ਇਸ ਚਿੱਕੜ 
ਨਾਲ ਭੁਰੀ ਹੋਈ ਪੰਡ ਨਾਲ ਲਹਿਣਾ ਜੀ ਦੇ ਕੀਮਤੀ ਕੱਪੜੇ ਖਰਾਬ ਹੋ ਗਏ। ਮਾਤਾ ਸੁਲੱਖਣੀ 
-_ਜੀ ਨੇ ਵੇਖ ਕੇ ਗੁਰੂ ਨਾਨਕ ਜੀ ਨੂੰ ਕਿਹਾ ਕਿ ਤੁਸੀਂ ਇੱਕ ਸਾਊ ਮਨੁੱਖ (ਲਹਿਣਾ ਜੀ) ਦੇ 
ਕੀਮਤੀ ਕੱਪੜੇ ਚਿੱਕੜ ਨਾਲ ਖਰਾਬ ਕਰਵਾ ਦਿੱਤੇ, ਤੁਸੀਂ ਉਨ੍ਹਾਂ ਦਾ ਨਿਰਾਦਰ ਕੀਤਾ ਹੈ। ਤਾਂ 
ਗੁਰੂ ਜੀ ਨੇ ਸੁਲੱਖਣੀ ਮਾਤਾ ਜੀ ਨੂੰ ਕਿਹਾ ਕਿ ਇਹ ਚਿੱਕੜ ਦੀ ਭਰੀ ਪੰਡ ਨਹੀ ਸੀ, ਇਹ 
ਤਾਂ ਉਸ ਦੇ ਸਿਰ ਉੱਪਰ ਦੀਨ- ਦੁਨੀਆਂ ਦਾ ਛਤਰ ਰੱਖਿਆ ਹੋਇਆ ਸੀ। ਇਸ ਪੁਰਸ਼ ਦੇ 
ਸਮਾਨ ਦੁਨੀਆਂ ਵਿਚ ਹੋਰ ਦੂਜਾ ਨਹੀਂ। ਇਹ ਤਾਂ ਇਸ ਭਵਸਾਗਰ ਵਿਚ ਡੁੱਬਦੇ ਹੋਏ ਦੁਖੀਆਂ 
ਨੂੰ ਤਾਰਨ ਵਾਲੇ ਮਲਾਹ ਬਣਨਗੇ। 


5॥ 5800੫ 280 500੧ 2 ੪07” ੧8010੧15॥0੫/60181.00।। 


ਅਧਿਆਇ 47 ਭਾਈ ਲਹਿਣਾ ਜੀ ਨਾਲ ਮਿਲਾਪ 


(1) ਮਤੇ ਦੀ ਸਰਾਇ, ਮੁਕਤਸਰ ਤੋਂ ਸੱਤ ਕੋਹ ਉੱਤਰ-ਪੂਰਬ ਵੱਲ ਇਕ ਪਿੰਡ ਹੈ, ਜਿਸ 
ਦਾ ਨਾਮ ਹੁਣ ਨਾਂਗੇ ਦੀ ਸਰਾਇ (ਸਰਾਏਨਾਗਾ) ਹੈ; ਕਿਉਂਕਿ ਇਹ ਉਜੜਿਆ ਹੋਇਆ ਥੇਹ 
ਸੀ, ਜੋ ਉਦਾਸੀ, ਨਾਂਗਾ ਸਾਧੂ ਨੇ ਅਬਾਦ ਕੀਤਾ ਸੀ। ਇੱਥੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ 
ਅੰਗਦ ਦੇਵ ਜੀ ਦੀ ਯਾਦ ਵਿੱਚ ਗੁਰਦੁਆਰੇ ਬਣੇ ਹੋਏ ਹਨ। ਗੁਰੂ ਅੰਗਦ ਦੇਵ ਜੀ ਦਾ ਜਨਮ- 
ਅਸਥਾਨ ਪਿੰਡ ਤੋਂ' ਚਾਰ ਸੌ ਕਦਮ ਪੂਰਬ ਵੱਲ ਮਤੇ ਦੀ ਸਰਾਇ ਦੇ ਥੇਹ ਉੱਪਰ ਹੈ। ਇੱਥੇ 
ਵੈਸਾਖੀ ਦਾ ਮੇਲਾ ਲੱਗਦਾ ਹੈ। 


(2) ਜਵਾਲਾਦੇਵੀ ਹਿਮਾਚਲ ਵਿੱਚ ਜ਼ਿਲ੍ਹਾ ਕਾਂਗੜਾ ਦੀ ਤਹਿਸੀਲ ਹਰੀਪੁਰ ਵਿੱਚ ਇੱਕ ਦੇਵੀ 
ਦਾ ਅਸਥਾਨ ਹੈ, ਜੋ ਕਾਂਗੜੇ ਤੋ 22 ਮੀਲ ਦੂਰ ਦੱਖਣ ਵੱਲ ਹੈ। ਇੱਥੇ ਪਹਾੜ ਵਿੱਚੋਂ ਗੈਸ 
ਨਿਕਲਦੀ ਹੈ, ਜੋ ਕੁਦਰਤੀ ਲਾਟ ਦੇ ਰੂਪ ਵਿੱਚ ਬਲਦੀ ਹੈ।ਜਵਾਲਾ (ਅੱਗ) ਨਿਕਲਣ ਕਰਕੇ 
ਇਸ ਦਾ ਨਾਮ ਜਵਾਲਾਦੇਵੀ ਕਹਾਉਂਦਾ ਹੈ। 

ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ ਇਸ ਸਥਾਨ `ਤੇ ਪਹੁੰਚੇ ਸਨ 
ਅਤੇ ਇੱਥੇ ਗੁਰਦੁਆਰਾ ਬਣਿਆ ਹੋਇਆ ਹੈ। 


5।। 53000 38000 50101 ਹ। ੬099 (੧ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਅਠਤਾਲੀਵਾਂ 
(ਸਾਰਦਾ ਮੰਗਲ । ਸ੍ਰੀ ਲਹਿਣਾ ਜੀ ਦੀ ਸੇਵਾ, ਪ੍ਯਾਰ, ਮਾਯਾ, 
ਸੰਗ ਤਾਰਨਾ, ਦੇਵਤਿਆਂ ਦੀ ਨਮਸ਼ਕਾਰ, ਅਯਾਲੀ, ਖਡੂਰ) 


ਦੋਹਰਾ ਰ 
ਸ੍ਰੀ ਸਰੱਸੂਤੀ ਨਾਮ ਸੁਭ ਮੂਲ ਸੁ ਕਵਿਤਾ ਬੇਲ। 
ਫੂਲਨ ਫਲਨੋ ਲਲਿਤ' ਬਹੁ ਉਕਤਿ ਜੁਗਤਿ ਲਖ ਮੇਲ॥੧॥ 


ਚੌਪਈ 
ਕਿਤਕ ਦਿਵਸ ਜਬ ਰਹਤਿ ਬਿਤਾਏ । ਸੇਵਾ ਕਰਹੀ ਪ੍ਰੀਤ ਬਧਾਏ । 
ਜਰਾਲਾ ਪਰਸਨ ਗਯੋ ਜੁ ਸੰਗਾ । ਸੋ ਆਯੋ ਪੁਨ ਸਹਿਤ ਉਮੰਗਾ॥੨॥ 


ਲਹਿਣਾ ਵਹਿਰ ਬੁਲਾਇ ਬੁਝਰਾ£ । “ਦੇਹ ਦਿਖਾਇ ਦਰਸ ਗੁਰ ਕੇਰਾ”। 
ਸਭ ਕੋ ਲੇ ਨਿਜ ਸੰਗ ਅਗਾਰੀ । ਆਵਤ ਭਾ ਧ੍ਰਮਸਾਲ ਮਝਾਰੀ॥੩॥ 


ਹਾਥ ਬੰਦ ਕੈ ਗਿਰਾ ਬਖਾਨੀ । 'ਸੁਨੀਏ ਬਿਨਤੀ ਸ੍ਰੀ ਗੁਨਖਾਨੀ !। 
ਗ੍ਰਾਮ ਖਡੂਰ ਮਨੁਜ? ਬਹੁ ਆਏ। ਚਾਹਤਿ ਤੁਮਰੋ ਦਰਸ਼ਨ ਪਾਏ”॥੪॥ 


ਕ੍ਰਿਪਾ ਦ੍ਰਿਸ਼ਟਿ ਸੋਂ ਦੇਖ ਗੁਸਾਈ' । ਬੋਲੇ “ਸੰਗੀ ਲੇਹੁ ਬੁਲਾਈ”। 
ਆਇਸੁ” ਪਾਇ ਬ੍ਰੰਦ ਨਰ ਨਾਰੀ । ਲੇ ਪਹੁਂਚਯੋ ਧਰਮਸਾਲ ਮਝਾਰੀ॥੫॥ 


“ਕਰੀ ਕਾਮਨਾ ਜਿਹ ਨਰ ਜੋਈ । ਹ੍ਹੈ ਹੈ ਪੂਰਨ”, ਭਾਖੀ “ਸੋਈ”। 
ਸਿੰਘਾਸਣ ਬੈਠੇ ਗੁਨ ਖਾਨੀ । ਦਰਸਹਿ ਕਰ ਬੰਦਨ ਮਨ ਬਾਨੀ॥੬॥ 


ਫਲ ਅਰ ਫੂਲ ਉਪਾਇਨ£ ਧਰਹੀ' । “ਧੰਨ ਧੰਨ ਗੁਰੂ” ਬਚਨ ਉਚਰਹੀਂ'। 
ਬਿਨਤੀ ਭਾਸ਼ੈਂ ਖਰੇ ਅਗਾਰੀ । “ਸਫਲ ਜਨਮ ਹੋਯੋ ਇਸ ਬਾਰੀ”॥ ੭॥ 


ਜਿਹ ਜਿਹ ਕਰੀ ਕਾਮਨਾ ਜੋਈ । ਪੂਰਨ ਕਰਤ ਭਏ ਗੁਰ ਸੋਈ। 
ਏਕ ਨਿਸਾ” ਬਸ ਪੁਰ ਕਰਤਾਰਾ । ਸਰਬ ਸੰਗ ਨਿਜ ਗ੍ਰਾਮ।ਪਧਾਰਾ॥੮॥ 


490 
5।। 53000 38001 50101 । ੬099 ੧3101500੫੧)6011.60।। 


ਅਧਿਆਇ 48 ਸ੍ਰੀ ਲਹਿਣਾ ਜੀ ਦਾ ਸੇਵਾ ਕਰਨਾ 


ਅਧਿਆਇ ਅਠਤਾਲੀਵਾਂ 
(ਸੀ ਲਹਿਣਾ ਜੀ ਦਾ ਸੇਵਾ ਕਰਨਾ । ਪਿਆਰ, ਮਾਇਆ ਸੰਗ ਤਾਰਨਾ, ਵੱਡਿਆਂ ਦੀ 
ਨਮਸਕਾਰ । ਆਜੜੀ । ਖਡੂਰ) 


ਦੋਹਰਾ 
ਅਤੇ ਜੁਗਤੀਆਂ ਦੇ ਲੱਖਾਂ ਮੇਲਾਂ ਨਾਲ ਬਹੁਤ ਹੀ ਸੋਹਣੀ ਫਲ-ਫੁੱਲ ਰਹੀ ਹੈ। ॥੧॥ 


ਚੌਪਈ ( 

ਇਸ ਤਰਾਂ (ਲਹਿਣਾ ਜੀ ਨੇ) ਬਹੁਤ ਹੀ ਪ੍ਰੇਮ ਨਾਲ ਗੁਰੂ ਨਾਨਕ ਜੀ ਦੀ ਸੇਵਾ ਕਰਦਿਆਂ ਕਿੰਨੇ 
ਦਿਨ ਜਦ ਬਤੀਤ ਕੀਤੇ। ਜੋ ਉਨ੍ਹਾਂ ਦੇ ਨਾਲ ਦੇ ਸੰਗੀ ਜਵਾਲਾ ਜੀ ਦੇ ਦਰਸ਼ਨ ਕਰਨ ਲਈ ਗਏ 
ਹੋਏ ਸਨ, ਉਹ ਵੀ ਫਿਰ ਬੜੀ ਉਮੰਗ ਨਾਲ ਉਥੇ (ਵਾਪਸ) ਆ ਗਏ ਸਨ। ॥੨॥ 


ਉਨ੍ਹਾਂ ਨੇ ਲਹਿਣਾ ਜੀ ਨੂੰ ਬਾਹਰ ਸੱਦ ਕੇ ਪੁੱਛਿਆ£, “ਸਾਨੂੰ ਵੀ ਗੁਰੂ ਜੀ ਦੇ ਦਰਸ਼ਨ ਕਰਵਾ 
ਦੇਵੋ। ” ਤਾਂ ਲਹਿਣਾ ਜੀ ਸਭ ਨੂੰ ਨਾਲ ਲੈ ਕੇ ਅੱਗੇ ਲੱਗ ਕੇ ਧਰਮਸਾਲਾ ਵਿਚ ਆ ਗਏ। ॥੩॥ 


ਹੱਥ ਜੋੜ ਕੇ ਨਮਸਕਾਰ ਕਰਦਿਆਂ ਕਿਹਾ, “ਹੇ ਗੁਣਾਂ ਦੀ ਖਾਣ (ਗੁਰੂ ਜੀ) ਸਾਡੀ ਬੇਨਤੀ 
ਸੁਣੋ। ਖਡੂਰ-ਪਿੰਡ ਤੋਂ ਬਹੁਤ ਲੋਕ? ਆਏ ਹਨ, ਆਪ ਜੀ ਦੇ ਦਰਸ਼ਨ ਚਾਹੁੰਦੇ ਹਨ। "॥੪॥ 


ਗੁਰੂ ਜੀ ਨੇ ਉਸ ਵੱਲ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਤੇ ਬੋਲੇ, “ਆਪਣੇ ਸਾਥੀਆਂ ਨੂੰ ਬੁਲਾ 
ਲਵੋ। ” ਉਹ ਆਗਿਆ” ਪ੍ਰਾਪਤ ਕਰਕੇ ਨਰ-ਨਾਰੀਆਂ ਦੇ ਇਕੱਠ” ਨੂੰ ਧਰਮਸਾਲਾ ਵਿਚ ਲੈ 
ਕੇ ਪਹੁੰਚ ਗਏ। ॥੫॥ 


(ਲਹਿਣਾ ਜੀ ਨੇ ਉਨ੍ਹਾਂ ਨੂੰ ਦੱਸਿਆ), “ਜਿਸ ਬੰਦੇ ਨੇ ਮਨ ਵਿਚ ਜੋ ਕਾਮਨਾ ਧਾਰਨ ਕੀਤੀ 
ਹੁੰਦੀ ਹੈ, ਉਹ ਪੂਰੀ ਹੁੰਦੀ ਹੈ।” ਗੁਣਾਂ ਦੀ ਖਾਣ ਗੁਰੂ ਨਾਨਕ ਜੀ ਜੋ ਸਿੰਘਾਸਨ ਪਰ ਬੈਠੇ ਹੋਏ 
ਸਨ। ਉਨ੍ਹਾਂ ਮਨ-ਬਾਣੀ ਨਾਲ ਨਮਸਕਾਰ ਕਰਦੇ ਹੋਏ ਗੁਰੂ ਜੀ ਦੇ ਦਰਸ਼ਨ ਕੀਤੇ। ॥੬॥ 


ਫਲ, ਫੁੱਲ ਅਤੇ ਹੋਰ ਸੁਗਾਤਾਂ£ ਜੋ (ਤੋਹਫੇ) ਸਨ, ਉਨ੍ਹਾਂ ਭੇਟ ਕਰਦੇ ਹੋਏ “ਧੰਨ ਧੰਨ ਗੁਰੂ ਜੀ” 
ਦਾ ਬਚਨ ਉਚਾਰਨ ਕਰਦਿਆਂ ਉਨ੍ਹਾਂ ਅੱਗੇ ਖੜੋ ਕੇ ਬੇਨਤੀ ਕਰਦੇ ਹੋਏ ਆਖਿਆ, “ਸਾਡਾ 
ਇਸ ਵਾਰ ਦਾ ਜਨਮ ਸਫਲਾ ਹੋ ਗਿਆ ਹੈ।” ॥੭॥ 


ਤੇ ਜਿਸ ਕਿਸੇ ਨੇ ਮਨ ਵਿਚ ਕਾਮਨਾ ਕੀਤੀ ਸੀ, ਗੁਰੂ ਜੀ ਉਨ੍ਹਾਂ ਦੀਆਂ ਮਨੋਕਾਮਨਾਵਾਂ 
ਪੂਰੀਆਂ ਕੀਤੀਆਂ ਤੇ ਉਥੇ ਇਕ ਰਾਤ ਬਤੀਤ ਕਰਕੇ ਸਾਰੀ ਸੰਗਤ ਆਪਣੇ ਪਿੰਡ ਵੱਲ 
ਕੂਚ ਕਰ ਗਈ ॥੮॥ 


491 


5।। 53000 38000 50101 ਹ। ੬0੫9 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਲਹਿਣਾ ਰਹਜੋ ਪ੍ਰੇਮ ਕਰ ਪਾਸਾ । ਸੇਵਾ ਕਰਹਿ ਜੁ ਹੋਇ ਅਵਾਸਾਂ। 
ਜੂਠੇ ਭਾਂਵਨ ਮਾਂਵਨ ਕਰਹੀ _ ਚਰਨ ਪਖਾਰ£ ਹਰਖ ਉਰ ਧਰਹੀ ॥੯॥ 


ਬਿੰਜਨ? ਲਏ ਹਾਂਕਹੀ? ਪੌਨਾ। ਬਢਨੀ? ਫੇਰਹਿ ਸਗਰੇ ਭੌਨਾ। 
ਸਤਗੁਰ ਪਰ£ ਕੇ ਬਸਤ੍ਰ ਪਖਾਰਹਿ । ਨਿਸ ਦਿਨ ਸੇਵਾ ਕਰਤ ਗੁਜਾਰਹਿ॥੧੦॥ 


- ਮੁਖ ਦਿਸ ਦੇਖਤ ਰਹੇ ਸਦਾਈ । ਜਬ ਗੁਨਖਾਨੀ ਦੇਹਿਂ ਰਜਾਈ। 
ਤਤਛਿਨ ਕਰਹਿ ਪ੍ਰੀਤ ਉਰਧਾਰੀ । ਸਰਲ ਰਿਦੇ ਥਾ ਮਤਾ ਉਦਾਰੀ॥੧੧॥ 


ਨਿਤਾਪ੍ਰਤੀ ਸਰਧਾ ਮਨ ਭੀਨੋ । ਨਿਜ ਜੀ ਚਰਨ ਸਮਰਪਨ ਕੀਨੋ । 
ਭਈ ਪ੍ਰੀਤ ਨਹਿ ਜਾਇ ਬਖਾਨੀ । ਕੋ ਉਪਮਾ ਦਿਉ ਕਛੁ ਨ ਸਮਾਨੀ॥੧੨॥ 


ਅਲਪ ਪਤੰਗਾਂ ਮ੍ਰਿਗ"? ਕੀ ਜਾਨੀ । ਤਿਨ ਤੇ ਤੂਰਨਤਾ ਪਹਿਚਾਨੀ। 
ਸੀਸ ਦੇਨ ਕੀ ਹੁਇ ਜਿ ਰਜਾਈ । ਪਲਕ ਮਾਤ੍ਰ ਕਬਹਿ ਨ ਬਿਲਮਾਈ£ ॥੧੩॥ 


ਏਕ ਦਿਵਸ ਬੇਦੀ ਕੁਲ ਰਾਈ ! ਪੌਢੇਦੈ ਸਿਹਜਾ ਪਰ ਸੁਖਦਾਈ। 
ਮਾਯਾ£2? ਧਾਰ ਆਪਨੋ ਬੇਖਾ । ਕਮਲ ਬਿਲੋਚਨਾਂ? ਰੂਪ ਬਿਸੇਖਾ॥੧੪॥ 


ਮਣਿਮਯ ਭੂਖਣ ਝਲਕਤ ਅੰਗਾ । ਬਸਤ੍ਰ ਕਸੁੰਭੀ'' ਬਨੇ ਸੁ ਰੰਗਾ। 
ਚਾਂਪਤ'? ਪਦ ਪੰਕਜ ਗੁਰ ਕੇਰੇ । ਸੇਵਾ ਕੀਨੀ ਭਾਉ ਘਨੇਰੇ॥੧੫॥ 


ਲਹਿਣੇ ਤਤਛਿਨ ਬਿਜਨਾਂ? ਲੀਨੇ । ਪੌਨ ਕਰਨ ਆਯੋ ਰਸ ਭੀਨੇ। 
ਪਿਖ ਸਰੂਪ ਕੋ ਮਨ ਬਿਸਮਾਯੋ । ਕਛੁ ਨ ਜਾਨਯੋ ਗਯੋ ਲਜਾਯੋ ॥੧੬॥ 


5।। 53000 8001 50101 6100 ੧3101500੫੧)60011.60।। 


ਅਧਿਆਇ 48 ਸ੍ਰੀ ਲਹਿਣਾ ਜੀ ਦਾ ਸੇਵਾ ਕਰਨਾ 


ਲਹਿਣਾ ਜੀ ਪ੍ਰੇਮ ਸਹਿਤ ਗੁਰੂ ਜੀ ਪਾਸ ਉਥੇ ਹੀ ਰਹਿ ਪਏ ਸਨ। ਅਤੇ ਘਰਾਂ ਵਿਚ ਜੋ ਵੀ 
ਸੇਵਾ ਕਰਨ ਵਾਲੀ ਹੁੰਦੀ, ਉਹ ਕਰਦੇ। ਜੂਠੇ ਭਾਂਡਿਆਂ ਨੂੰ ਮਾਂਜਦੇ, ਖੁਸ਼ੀ ਚਿੱਤ ਨਾਲ (ਗੁਰੂ ਜੀ 
ਦੇ) ਚਰਨ ਧੋਂਦੇ£। ॥੯॥ ਰ 


ਪੱਖਾ? ਲੈ ਕੇ ਹਵਾ ਝੱਲਦੇ“ ਅਤੇ ਸਾਰੇ ਘਰ ਵਿਚ ਝਾੜੂ” ਫੇਰਦੇ। ਗੁਰੂ ਜੀ ਦੇ ਜੋ ਉਪਰਲੇ£ 
ਬਸਤਰ ਹੁੰਦੇ, ਉਨ੍ਹਾਂ ਨੂੰ ਸਾਫ ਕਰਦੇ। ਇਸ ਤਰਾਂ ਉਹ ਦਿਨ-ਰਾਤ ਸੇਵਾ ਕਰਦੇ ਹੀ ਗੁਜ਼ਾਰਦੇ 
ਸੀ। ॥੧੦॥ 


ਤੇ ਉਹ ਹਮੇਸ਼ਾ ਗੁਰੂ ਜੀ ਦੇ ਮੁੱਖ ਵੱਲ ਹੀ ਵੇਖੀ ਜਾਂਦੇ ਰਹਿੰਦੇ ਕਿ ਕਦੋਂ ਗੁਰੂ ਜੀ ਉਨ੍ਹਾਂ ਨੂੰ ਕੋਈ 
ਹੁਕਮ ਦੇ ਦੇਣ ਅਤੇ ਉਹ ਪਲ ਵਿਚ ਹੀ ਖੁਸ਼ੀ-ਖੁਸ਼ੀ ਮਨ ਵਿਚ ਪ੍ਰੇਮ ਰੱਖ ਕੇ ਉਨ੍ਹਾਂ ਦਾ ਕੰਮ 
ਕਰ ਸਕਣ। ਉਨ੍ਹਾਂ ਦਾ ਮਨ ਬਹੁਤ ਹੀ ਸਾਫ ਅਤੇ ਵਿਸ਼ਾਲ ਸੀ। ॥੧੧॥ 


ਉਨ੍ਹਾਂ ਦਾ ਹਿਰਦਾ ਰੋਜ਼ਾਨਾ ਸ਼ਰਧਾ ਵਿਚ ਭਿੱਜਿਆ ਰਹਿੰਦਾ ਅਤੇ ਗੁਰੂ ਜੀ ਦੇ ਚਰਨਾਂ ਵਿਚ 
ਸਮਰਪਤ ਕੀਤਾ ਹੋਇਆ ਸੀ। ਉਨ੍ਹਾਂ ਦੀ ਗੁਰੂ ਜੀ ਪ੍ਰਤੀ ਇਤਨੀ ਪਰੀਤੀ ਸੀ ਜੋ ਬਿਆਨ 
ਨਹੀ' ਕੀਤੀ ਜਾ ਸਕਦੀ। ਉਨ੍ਹਾਂ ਦੀ ਜਿੰਨੀ ਵੀ ਉਸਤਤ ਕੀਤੀ ਜਾਵੇ, ਕੁਝ ਵੀ ਉਨ੍ਹਾਂ ਦੀ ਉਪਮਾ 
ਦੇ ਤੁੱਲ ਨਹੀਂ ਹੋ ਸਕਦਾ। ॥੧੨॥ 


ਜਿਵੇ' ਦੀਵੇ ਨਾਲ ਪਤੰਗੇ? ਦੀ ਪ੍ਰੀਤੀ ਹੁੰਦੀ ਹੈ ਅਤੇ ਮਿਰਗ ਦੀ ਘੰਡਾ-ਹੇੜਾ ਦੇ ਸੰਗੀਤ ਭਾਵ 
ਸ਼ਿਕਾਰੀ ਦੀ ਘੁੰਟੀ ਨਾਲ ਹੁੰਦੀ ਹੈ, ਇਸ ਪਰੀਤੀ ਅੱਗੇ ਸਭ ਤੁੱਛ ਸੀ। ਜੇਕਰ ਸੀਸ ਦੇਣ ਦਾ 
ਵੀ ਹੁਕਮ ਹੋਵੇ, ਤੁਰੰਤ ਦੇਣ ਲਈ ਤਿਆਰ ਸਨ, ਦੇਰੀ£ ਨਹੀਂ ਸੀ ਲਾ ਸਕਦੇ। ॥੧੩॥ 


ਇਕ ਦਿਨ ਬੇਦੀ ਕੁਲ ਦੇ ਬਾਦਸ਼ਾਹ (ਗੁਰੂ ਨਾਨਕ ਜੀ) ਸੁਖਦਾਈ ਸੇਜ ਪਰ ਲੇਟੇ? ਹੋਏ ਸਨ 
ਤਾਂ ਮਾਇਆ ਇਸਤਰੀ ਦਾ ਭੇਸ ਧਾਰ ਕੇ, ਸੁੰਦਰ ਰੂਪ ਵਾਲੇ, ਕਮਲ-ਰੂਪ ਨੂੰ ਵੇਖਣਾ! ਲਈ 
ਉੱਥੇ ਆਈ। ॥੧੪॥ 


ਉਸ ਦੇ ਸਰੀਰ ਦੇ ਅੰਗਾਂ ਉੱਤੇ ਮਣੀਆਂ, ਮੋਤੀਆਂ ਵਾਲੇ ਗਹਿਣੇ ਝਲਕ ਰਹੇ ਸਨ। ਉਸ ਦੇ 
ਬਸਤਰ ਲਾਲਾਂ! ਰੰਗ ਦੇ ਬਣੇ ਹੋਏ ਸਨ। ਉਹ ਗੁਰੂ ਜੀ ਦੇ ਚਰਨ-ਕਮਲਾਂ ਉੱਪਰ ਬਹੁਤ ਹੀ 
ਚਾਅ ਨਾਲ ਮੁੱਠੀਆਂ'2 ਭਰਦੀ ਸੀ ਤੇ ਬਹੁਤ ਹੀ ਪ੍ਰੇਮ ਸਹਿਤ ਸੇਵਾ ਕਰ ਰਹੀ ਸੀ। ॥੧੫॥ 


ਲਹਿਣਾ ਜੀ (ਲੇਟੇ ਹੋਇਆਂ ਨੂੰ ਵੇਖ) ਉਸੇ ਪਲ ਸ਼ਰਧਾ ਦੇ ਰਸ ਵਿਚ ਭਿੱਜੇ ਹੋਏ, ਪੱਖਾਂ? ਲੈ 
ਕੇ ਗੁਰੂ ਜੀ ਨੂੰ ਹਵਾ ਝੱਲਣ ਲਈ ਪਹੁੰਚੇ ਤਾਂ ਉਸ (ਇਸਤਰੀ ਦਾ) ਇਤਨਾ ਸੁੰਦਰ ਸਰੂਪ ਵੇਖ 
ਕੇ ਹੈਰਾਨ ਰਹਿ ਗਏ। ਉਨ੍ਹਾਂ ਨੂੰ ਕੁਝ ਵੀ ਨਾ ਪਤਾ ਚੱਲਿਆ ਤੇ ਸ਼ਰਮਾ ਗਏ। ॥੧੬॥ 


51 58000 3801 5001 2 €009 49 1੧੧॥0੧੧&1੮॥0੫960181.00।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਨਿਕਸ ਗਈ ਕਰ ਸੇਵਾ ਜਬਹੀ'?? । ਹਾਥ ਜੋਰ ਕੈ ਬੂਝਯੋ ਤਬਹੀ । 
ਕੋ ਅੰਗਨਾਂ ਇਹ ਦਿੱਬਯ£ ਸਰੂਪਾ? । ਅਲੰਕਾਰ ਬਰ ਬੇਖ ਅਨੂਪਾ?॥੧੭॥ 


ਪਦ ਪੰਕਜ ਸੇਵਹਿ ਧਰ ਭਾਊ । ਬੰਦਨ ਕਰ ਗਮਨੈ ਦਿਸ ਕਾਊ”। 
ਮੈਂ ਇਕ ਪਿਖੀ,ਔਰ ਨਹਿ' ਦੇਖੀ । ਉਰ ਮਹਿ' ਅਚਰਜ ਭਯੋ ਵਿਸੇਖੀ'॥੧੮॥ 


ਸੁਨਕੈ ਸ੍ਰੀ ਬੇਦੀ ਕੁਲ ਕੇਤੂ? । ਬੋਲੇ ਭੇਦ ਬਤਾਵਨ ਹੇਤੂ। 
ਤੁਝ ਪਰ ਸ੍ਰੀ ਕਰਤਾਰ ਕ੍ਰਿਪਾਲਾ । ਤਬਹਿ ਬਿਲੋਕਯੋ ਰੂਪ ਬਿਸਾਲਾ ॥੧੯॥ 


ਔਰ ਕਿਸੂ ਕੋ ਨਦਰ ਨ ਆਵੈ । ਤਾਂ ਕੋ ਪਾਰ ਨ ਪਾਯੋ ਜਾਵੈ। 
ਮਾਯਾ ਰੂਪ ਜਗਤ ਨਰ ਜੋਊ । ਸਭ ਭਰਮਾਏ ਬਚਯੋ ਨ ਕੋਊ ।੨੦। 


ਦੋਹਰਾ 
ਸੋ ਆਵਤ ਇਸ ਹੇਤ ਤੇ ਦ੍ਰਾਦਸ਼£ ਕੋਸਨ” ਦੂਰ। 
ਰਹਤਿ ਹਮਾਰੇ ਪਾਸ ਤੇ, ਛਲ ਬਲ ਹ੍ਹੈ ਨ ਹਜੂਰ॥ ੨੧॥ 


ਚੌਪਈ 
ਰਹਯੋ ਚਹਤਿ ਹੈ ਨਿਕਟ ਕੁਚਾਲੀ । ਪਾਇ ਜਾਂਹਿ ਨਰ ਹੋਤ ਕੁਢਾਲੀ । 
ਯਾਂਤੇ ਸੇਵ ਕਰਤ ਸੋ ਆਈ । ਇਸਥਿਰ ਹੋਨ ਸਮੀਪ ਸਦਾਈ ।੨੨। 


ਦੁਤਿਯ ਸਰੂਪ ਧਰੈ' ਹਮ ਜਬ ਹੀ । ਖਸ਼ਟਾ ਕੋਸ ਪਰ ਥਿਤ ਹ੍ਹੋ ਤਬਹੀ । 
ਤ੍ਰਿਤੀਏ ਤਨ ਦਰ ਪਰ ਚਲ ਆਵਹਿ । ਸੇਵ ਕਰਹਿ ਸਭ ਭਾਂਤਿ ਰਿਝਾਵਹਿ ॥੨੩॥ 


ਧਰੈ' ਚਤੁਰਥੀ? ਜਬ ਹਮ ਦੇਹੀ । ਚਹੁ' ਦਰ ਪ੍ਰਵਿਸੇ ਆਵੈ ਏਹੀ”। 
ਇਸ ਪ੍ਰਕਾਰ ਸਭ ਭੇਦ ਬਤਾਵਾ । ਸੁਣ ਲਹਣਾ ਹਿਰਦੇ ਹਰਖਾਵਾ॥੨੪॥ 
ਭਰਯੋ ਪ੍ਰੇਮ ਉਰ ਸੇਵਾ ਕਰਹੀ । ਨਹੀ ਅਹੰਤਾਂ ਰੰਚਕ ਧਰਹੀ । 
ਇਸ ਬਿਧ ਦਿਵਸ ਬਿਤੀਤੇ ਕੇਤੇ । ਕਰਹਿ ਸਦਨ ਹ੍ਹੋ ਕਾਰਜ ਤੇਤੇ ॥੨੫॥ 


511 58000 480 5॥10। ਹ। €0੫# ੧3101500੫੧)60011.60।। 


ਅਧਿਆਇ 48 ਸ੍ਰੀ ਲਹਿਣਾ ਜੀ ਦਾ ਸੇਵਾ ਕਰਨਾ 


ਜਦੋਂ ਉਹ ਸੇਵਾ ਕਰਕੇ ਚਲੀ ਗਈ ਤਾਂ ਹੱਥ ਜੋੜ ਕੇ (ਲਹਿਣਾ ਨੇ) ਪੁੱਛਿਆ, “ਇਹ ਦੇਵਤਾ£-ਸਰੂਪ 
ਇਸਤਰੀ! ਕੌਣ ਸੀ? ਜਿਸ ਦਾ ਸ੍ਰੇਸ਼ਟ ਗਹਿਣਿਆਂ ਵਾਲਾ ਬੇਮਿਸਾਲ” ਸੁੰਦਰ ਭੇਸ ਸੀ ॥੧੭॥ 


ਉਹ ਬਹੁਤ ਸ਼ਰਧਾ ਨਾਲ ਆਪ ਦੇ ਚਰਨ-ਕਮਲਾਂ ਵਿਚ ਸੇਵਾ ਕਰਦੀ ਸੀ ਤੇ ਆਪ ਨੂੰ 
ਨਮਸਕਾਰ ਕਰਕੇ ਕਿਸ” ਪਾਸੇ ਵੱਲ ਚਲੀ ਗਈ ਹੈ। ਉਸ ਨੂੰ ਹੋਰ ਕਿਸੇ ਨੇ ਨਹੀਂ ਵੇਖਿਆ, 
ਬੱਸ ਮੈਂ ਹੀ ਤੱਕੀ ਹੈ। ਮੈਨੂੰ ਇਹ ਬਹੁਤ ਹੀ ਅਜੀਬ ਜਿਹਾ ਕੌਤਕ ਲੱਗਿਆ ਹੈ। ” ॥੧੮॥ 


ਲਹਿਣਾ ਜੀ ਦੇ ਇਹ ਬੋਲ ਸੁਣ ਕੇ ਬੇਦੀ ਕੁਲ ਦੇ ਨਿਸ਼ਾਨ” ਗੁਰੂ ਨਾਨਕ ਜੀ ਨੇ ਇਸ ਭੇਦ ਨੂੰ 
ਦੱਸਣ ਲਈ ਕਿਹਾ, “ਤੇਰੇ ਉਪਰ ਪ੍ਰਭੂ ਦੀ ਕਿਰਪਾ ਹੈ ਤਾਂ ਹੀ ਤੂੰ ਉਸ ਦੇ ਸ੍ਰੇਸ਼ਟ ਸਰੂਪ ਨੂੰ 
ਵੇਖ ਸਕਿਆਂ ਹੈੱ। ॥੧੯॥ 


ਇਹ ਹੋਰ ਕਿਸੇ ਨੂੰ ਨਜ਼ਰ ਨਹੀਂ ਆਉਂਦੀ। ਉਸ ਦਾ ਕੋਈ ਵੀ ਭੇਦ ਨਹੀਂ ਪਾ ਸਕਦਾ। ਜੋ 
ਜਗਤ ਵਿੱਚ ਮਾਇਆ ਰੂਪੀ ਮਨੁੱਖ ਹਨ, ਸਭ ਨੂੰ ਇਸ ਨੇ ਭਰਮਾ ਰੱਖਿਆ ਹੈ ਤੇ ਇਸ ਤੋਂ 
ਕੋਈ ਵੀ ਬਚਿਆ ਨਹੀਂ ਹੈ। ॥੨੦॥ 


ਦੋਹਰਾ 
ਉਹ ਇਸੇ ਕੰਮ ਲਈ ਮੇਰੇ ਕੋਲ ਬਾਰਾਂ£ ਕੋਹ” ਦੂਰੋਂ ਆਉਂਦੀ ਹੈ। ਸਾਡੇ ਸਾਹਮਣੇ ਉਸ ਦੇ 
ਵਲ-ਛਲ ਕੋਈ ਨਹੀ ਚੱਲ ਸਕਦੇ। ॥੨੧॥ 


ਚੌਪਈ 

ਉਹ ਪੁੱਠੀ ਚਾਲ ਵਾਲੀ ਨਜ਼ਦੀਕ ਰਹਿਣਾ ਚਾਹੁੰਦੀ ਹੈ ਜਿਸ ਨੂੰ ਪਾ ਕੇ ਨਰ ਕੁਚਾਲੇ ਹੋ ਜਾਂਦੇ 
ਹਨ। ਇਸ ਵਾਸਤੇ ਸਦਾ ਲਈ ਸਥਿਰਤਾ ਪ੍ਰਾਪਤ ਕਰਨ ਲਈ (ਅਸਾਂ ਕੋਲ ਰਹਿਣ ਵਾਸਤੇ) 
ਸੇਵਾ ਕਰਨ ਆਈ ਸੀ। ॥੨੨॥ 


ਅਸੀਂ ਜਦੋਂ ਦੂਸਰਾ ਸਰੂਪ (ਦੂਸਰੀ ਗੁਰਿਆਈ) ਧਾਰਨ ਕਰਾਂਗੇ ਤਾਂ ਇਹ ਅਸਾਂ” ਤੋ ਛੇ ਕੋਹ 
ਦੀ ਦੂਰੀ `ਤੇ ਸਥਿਤ ਹੋ ਜਾਵੇਗੀ । ਤੀਸਰਾ ਸਰੂਪ ਧਾਰਨ ਕਰਨ 'ਤੇ ਇਹ ਅਸਾਂ ਦੇ 
ਦਰਵਾਜ਼ੇ ਪਰ ਆ ਪਹੁੰਚੇਗੀ ਅਤੇ ਹਰ ਤਰਾਂ ਨਾਲ ਸੇਵਾ ਕਰਕੇ ਮਨ ਨੂੰ ਰਿਝਾਵੇਗੀ ॥੨੩॥ 


ਜਦੋਂ ਅਸੀਂ ਚੌਥਾ? ਸਰੂਪ ਧਾਰਨ ਕਰਾਂਗੇ ਤਾਂ ਇਹ ਚੋਹਾਂ ਦਰਾਂ ਰਾਹੀਂ ਪ੍ਰਵੇਸ਼ ਕਰਕੇ ਆ ਜਾਵੇਗੀ । ” 
ਇਵੇਂ ਗੁਰੂ ਜੀ ਨੇ ਸਾਰੀ ਭੇਦ ਦੀ ਗੱਲ ਦੱਸੀ ਤਾਂ ਸੁਣ ਕੇ ਲਹਿਣਾ ਮਨੋਂ ਖੁਸ਼ ਹੇ ਗਿਆ ॥੨੪॥ 
ਉਹ ਸੇਵਾ ਕਰਨ ਲੱਗਾ, ਉਸ ਦਾ ਹਿਰਦਾ ਪ੍ਰੇਮ ਨਾਲ ਭਰ ਗਿਆ ਸੀ। ਉਸ ਦੇ ਚਿੱਤ ਵਿਚ 


ਭੋਰਾ ਭਰ ਵੀ ਹੰਕਾਰ? ਨਹੀਂ ਸੀ ਰਿਹਾ। ਇਸ ਤਰਾਂ ਉਸ ਨੇ ਕਈ ਦਿਨ ਬਤੀਤ ਕੀਤੇ ਤੇ 
ਘਰ ਦੇ ਜੋ ਕੰਮ ਹੁੰਦੇ, ਕਰਦਾ ਰਿਹਾ। ॥੨੫॥ 


5।1 5800੫ 98001 500 3। ੬0) __”?? ੧੧੪੧0੧1੨॥॥੧%01੧੦0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਏਕ ਸਮੈ ਧਰ੍ਮਸਾਲਾ ਮਾਂਹੀ । ਰੁਚਿਰ' ਪ੍ਰਯੰਕ£ ਡਸਾਵਾ ਤਾਂਹੀ। 
“ਤਿਹ ਪਰ ਪੌਢੇ ਹੁਤੇ ਗੁਸਾਈ' । ਲਹਿਣਾ ਸੀਤਲ ਪੌਣ ਝੁਲਾਈ॥ ੨੬॥ 


ਹਲਤ ਹੁਤੇ ਪਦ ਪੰਕਜ ਦੋਊ । ਜਿਨ ਕੇ ਅਹੇ ਸਮੀਪ ਨ ਕੋਊ। 
ਇਹ ਬਿਲੋਕ ਲਹਿਣਾ ਬਿਸਮਾਨਯੋ । ਦ੍ਰੈ ਕਰ ਜੋਰੇ ਬਚਨ ਬਖਾਨਯੋ ॥੨੭॥ 


“ਕਿਹ ਕਾਰਨ ਪਦ ਪੰਕਜ ਦੋਈ । ਚੰਚਲ ਹੋਤ ਆਪ ਤੇ ਸੋਈ । 
ਕੋਇ ਨ ਪਿਖਯਤਿ? ਜਿਨਹਿ ਸਮੀਪਾ”। ਸੁਨ ਬੋਲੇ ਬੇਦੀ ਕੁਲ ਦੀਪਾ॥੨੮॥ 


“ਤੂੰ ਹੈ ਮੇਰੋ ਪਰਮ ਪਿਆਰੋ । ਯਾਂਤੇ ਸਭਹੀ ਭੇਦ ਉਚਾਰੇਂ। ਤੋ 
ਅਮਰਾਂ ਬ੍ਰੰਦਾਂ ਫ੍ਰੈ ਫ੍ਰੈ ਜੁਗ ਪਾਈ । ਬੰਦਨ ਕਰ ਕਰ ਸਦਨ ਸਿਧਾਈਂ”£$ ॥੨੯॥ 


ਆਵਹਿ' ਮਿਲ ਕਰ ਕਬਿ ਕਬਿ ਸਾਰੇ । ਗੁਪਤ ਰੂਪ ਨਰ ਨਾਂਹਿ ਨਿਹਾਰੇ”। 
ਸੁਨਿ ਕਹਿ “ਸਤਿ ਸਤਿ ਪ੍ਰਭੂ ਸੋਊ” । ਬੰਦਤ ਭਾ ਪਦ ਪੰਕਜ ਦੋਊ ॥ ੩੦॥ 


ਪਰਮ ਪ੍ਰੇਮ ਜਾਗਯੋ ਉਰ ਮਾਂਹੀ । ਰੰਗਯੋ ਰੰਗ ਭਗਤਿ ਮਨ ਜਾਹੀ । 
ਇਕ ਮਨ ਹ੍ਹੋ ਪਢਹੈ ਗੁਰਬਾਣੀ । ਸੁਨਹਿ ਗੁਨਹਿ” ਕੀਰਤਿ ਚਿਤ ਮਾਨੀ ॥੩੧॥ 


ਵਾਹਿਗੁਰੂ ਕੋ ਸਿਮਰਨ ਕਰਹੀ । ਉਮਗ ਉਮਗ ਮੁਖ ਸੁਜਸੁ ਉਚਰਹੀ। 
ਚੀਤ ਪ੍ਰੀਤ ਕੀ ਰੀਤ ਨਯਾਰੀ । ਲਿਵ ਲਾਗੀ ਨਿਸ ਦਿਨ? ਸੁਖਕਾਰੀ॥ ੩੨॥ 


ਕਰਤਯੋ ਸੇਵਾ ਸਮਾਂ ਬਿਤਾਵਹਿ । ਜਗ ਕਾਰਜ ਕੋ ਰਿਦੇ ਨ ਆਵਹਿ। 
ਇਸ ਬਿਧ ਬਾਸਰਾਂ? ਕਿਤੇ ਬਿਤਾਏ । ਚਰਨ ਕਮਲ ਮਨ ਭੌਰ ਲੁਭਾਏ ॥ ੩੩॥ 


ਬੈਠੇ ਹੁਤੇ ਬੇਦਿ ਕੁਲਦੀਪਾ । ਪਾਉ' ਪਲੋਸਤ ਹੋਇ ਸਮੀਪਾ। 
ਕਰ ਪਰਸਯੋ ਪਿੰਡਰੀ'' ਜਬ ਦੇਖੀ । ਜਿਨ ਕੋ ਲਗੀ ਝਰੀਟ ਵਸੇਖੀ'2॥੩੪॥ 


੨1 58000 2801 5॥0। 3 €0੫%6 ____1੧੧0੧&1੮॥0੫90018.00।। 


ਅਧਿਆਇ 48 ਸੀ ਲਹਿਣਾ ਜੀ ਦਾ ਸੇਵਾ ਕਰਨਾ 


ਇਕ ਸਮੇਂ ਧਰਮਸਾਲਾ ਵਿਚ ਉਸ ਨੇ ਸੁੰਦਰ" ਪਲੰਘ£ ਡਾਹਿਆ ਸੀ ਤੇ ਜਗਤ ਸਵਾਮੀ (ਗੁਰੂ 
ਜੀ) ਉਸ ਉਪਰ ਲੇਟੇ ਹੋਏ ਸਨ। ਲਹਿਣਾ ਜੀ ਠੰਢੀ-ਠੰਢੀ ਹਵਾ ਝੱਲ ਰਹੇ ਸਨ। ॥੨੬॥ 


ਗੁਰੂ ਜੀ ਦੇ ਦੋਨੋਂ ਚਰਨ ਕਮਲ (ਇਕੱਲੇ ਹੀ) ਹਿੱਲ ਰਹੇ ਸਨ, ਉਨ੍ਹਾਂ ਦੇ ਕੋਲ ਕੋਈ ਵੀ ਨਹੀਂ 
ਸੀ। ਲਹਿਣਾ ਜੀ ਇਹ ਵੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਦੋਨੋਂ ਹੱਥ ਜੋੜ ਕੇ 
ਆਖਿਆ। ॥੨੭॥ 


“ਕਿਸ ਕਾਰਨ (ਆਪ ਦੇ) ਦੋਨੋਂ ਚਰਨ-ਕਮਲ ਚੰਚਲ ਹੋਏ ਪਏ (ਹਿਲ ਰਹੇ) ਸਨ। 
(ਜਦਕਿ) ਕੋਈ ਵੀ ਆਪ ਜੀ ਦੇ ਕੋਲ ਨਹੀਂ ਸੀ ਦਿੱਸ? ਰਿਹਾ। ” ਤਾਂ ਸੁਣ ਕੇ ਬੇਦੀ ਕੁਲ ਦੇ 
ਦੀਪਕ (ਗੁਰੂ ਨਾਨਕ ਜੀ) ਬੋਲੇ। ॥੨੮॥ . 


“(ਲਹਿਣੇ), ਤੂੰ ਮੇਰਾ ਪਰਮ-ਪਿਆਰਾ ਹੈ'। ਤੈਨੂੰ ਮੈਂ ਇਸ ਦਾ ਸਾਰਾ ਭੇਦ ਦੱਸਦਾ ਹਾਂ ਕਿ 


ਸਾਰੇ ਸਮੂਹ” ਦੇਵਤੇ” ਚਰਨਾਂ ਨੂੰ ਛੂਹ-ਛੂਹ ਕੇ ਤੇ ਦੋਨਾਂ ਪੈਰਾਂ ਉੱਤੇ ਨਮਸਕਾਰ ਕਰਕੇ ਘਰਾਂ 
ਨੂੰ ਮੁੜੇ ਜਾ ਰਹੇ ਹਨ ॥੨੯॥ 


ਇਹ ਸਾਰੇ ਗੁਪਤ ਰੂਪ ਵਿਚ ਕਦੀ-ਕਦੀ ਮਿਲਣ ਲਈ ਆਉਂਦੇ ਹਨ ਤਾਂ ਜੋ ਹੋਰ ਲੋਕ ਨਾ 
ਦੇਖ ਲੈਣ”। ਇਹ ਸੁਣ ਕੇ ਲਹਿਣਾ ਜੀ ਨੇ “ਪ੍ਰਭੂ ਸਭ ਕੁਝ ਸੱਚ ਹੀ ਹੈ” ਕਹਿੰਦੇ ਹੋਏ ਦੋਨਾਂ 
ਚਰਨ-ਕਮਲਾਂ `ਤੇ ਨਮਸਕਾਰ ਕੀਤੀ। ॥੩੦॥ 


ਉਨ੍ਹਾਂ ਦੇ ਮਨ ਵਿਚ ਇੰਨੀ ਪ੍ਰੇਮ-ਭਾਵਨਾ ਜਾਗ ਪਈ ਸੀ ਕਿ ਉਨ੍ਹਾਂ ਦਾ ਮਨ, ਭਗਤੀ ਦੇ ਰੰਗ 
ਵਿਚ ਹੀ ਰੰਗਿਆ ਗਿਆ । ਉਹ ਇਕ ਮਨ ਹੋ ਕੇ ਗੁਰਬਾਣੀ ਪੜ੍ਹਦੇ ਅਤੇ ਗੁਰੂ ਜੀ ਦੀ ਉਪਮਾ 
ਚਿੱਤ ਲਾ ਕੇ ਸੁਣਦੇ-ਵਿਚਾਰਦੇ”। ॥੩੧॥ 


(ਇਸ ਤਰਾਂ) ਉਹ ਵਾਹਿਗੁਰੂ ਦਾ ਸਿਮਰਨ ਕਰਦੇ ਤੇ ਉਤਸ਼ਾਹ ਉਮੰਗ ਸਹਿਤ ਮੁੱਖੋਂ ਉਨ੍ਹਾਂ 
ਦੀ ਮਹਿਮਾ ਦਾ ਉਚਾਰਨ ਕਰਦੇ। ਉਨ੍ਹਾਂ ਦੇ ਚਿੱਤ ਵਿਚ ਅਜਿਹੀ ਵੱਖਰੀ ਤਰਾਂ ਦੀ ਪਰੀਤ ਲੱਗੀ 
ਕਿ ਉਨ੍ਹਾਂ ਦੀ ਦਿਨ-ਰਾਤ? ਸੁੱਖ ਦੇਣ ਵਾਲੇ (ਗੁਰੂ ਜੀ) ਦੇ ਨਾਲ ਲਿਵ ਲੱਗੀ ਰਹਿੰਦੀ। ॥੩੨॥ 


ਇਸ ਤਰਾਂ ਉਹ ਸੇਵਾ ਕਰਦੇ ਹੋਏ ਸਮਾਂ ਬਤੀਤ ਕਰਦੇ ਰਹੇ। ਜੱਗ ਦੇ ਕੰਮਾਂ ਵੱਲ ਉਨ੍ਹਾਂ ਦਾ ਕੋਈ 
ਧਿਆਨ ਨਹੀਂ ਸੀ ਜਾਂਦਾ। ਇਸ ਤਰਾਂ ਗੁਰੂ ਜੀ ਦੇ ਚਰਨ-ਕਮਲਾਂ ਵਿਚ ਭੌਰ ਰੂਪੀ ਮਨ ਨੂੰ 
ਲੁਭਾਉਂਦੇ ਹੋਏ ਉਨ੍ਹਾਂ ਨੇ ਕਿਤਨੇ ਹੀ ਦਿਨ? ਉਥੇ ਬਿਤਾਏ ॥੩੩॥ 


ਇੱਕ ਦਿਨ ਬੇਦੀ ਕੁਲ ਦੇ ਦੀਪਕ (ਗੁਰੂ ਨਾਨਕ ਜੀ) ਬੈਠੇ ਹੋਏ ਸਨ। (ਲਹਿਣਾ ਜੀ) ਕੋਲ ਬੈਠੇ 
ਹੋਏ ਗੁਰੂ ਜੀ ਦੇ ਚਰਨ ਘੁੱਟ ਰਹੇ ਸਨ। ਜਦ ਉਨ੍ਹਾਂ ਛੂਹਦਿਆਂ ਹੋਇਆਂ ਪਿੰਨੀ'' ਨੂੰ ਵੇਖਿਆ, 
ਜਿਸ ਨੂੰ ਬਹੁਤਾ? ਝਰੀਟਾਂ ਪਈਆਂ ਹੋਈਆਂ ਸਨ। ॥੩੪॥ 


511 53000 280 5॥0। 2 ੪00੫) ਨ ੧(81੧01੧੪8ਇ॥0੫੧॥60118.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਬੂਝਯੋ ਲਹਿਣੇ ਦ੍ਰੈ ਕਰ ਬੰਦੇ' । “ਕਿਸ ਬਿਧ ਕੰਟਕ£ ਲਗੇ ਮੁਕੰਦੇ !। 
ਵਹਿਰ ਕਹੂੰ ਅਸ ਨੌਰਨ ਮਾਂਹੀ।ਗਮਨੇ ਪ੍ਰਭੂ! ਆਪ ਕਬਿ ਨਾਹੀਂ ॥੩੫॥ 


ਅਬ ਲਾਗੀ ਹੈਂ ਪਰਹਿ' ਲਖਾਈ? । ਇਹ ਕਾਰਨ ਮੁਝ ਦੇਹੁ ਬਤਾਈ”। 
ਸੁਨ ਕੈ ਸ੍ਰੀ ਗੁਰ ਗਿਰਾ ਅਲਾਈ । “ਏਕ ਅਯਾਲੀ ਅਜਾ” ਚਰਾਈ॥ ੩੬॥ 


ਚ 


ਦੋਹਰਾ ਸੇ 
ਮਨ ਇਕਾਂਤ ਹ੍ਹੋ ਪ੍ਰੀਤ ਯੁਤ ਪਢਹਿ ਸੋਹਿਲਾ£5? ਸੋਇ। 
ਕੰਟਕ ਝਾਰ ਅਪਾਰ ਜਿਹ ਫਿਰਤ ਪ੍ਰੇਮ ਮਹਿ ਹੋਇ॥ ੩੭॥ 


ਚੌਪਈ 
ਹੈ ਸਮੀਪ ਬਿਚਰੋਂ ਤਿਹ ਸੰਗਾ । ਲਗਨੇ ਦੇਉ ਨ ਕੰਟਕ ਅੰਗਾ। 
ਤਹਾਂ ਝਰੀਟ ਲਗੀ ਇਹੁ ਜਾਨਹੁ । ਲਹਿਣੇ ! ਸਾਚ ਬਚਨ ਮਮ ਮਾਨਹੁ ॥ ੩੮ ॥ 


ਪਢਹਿ ਸੋਹਿਲਾ ਜੋ ਕਿਤ ਕੋਊ । ਤਿਹ ਸਮੀਪ ਨਿਸ਼ਚੈ ਮੈਂ ਹੋਊ”। 
ਅਸ ਕਹਿ ਪੁਨ ਇਕ ਸਿੱਖ ਹਕਾਰਾ? | ਤਿਹ ਸੋਂ ਬੋਲੇ ਮੋਖ ਉਦਾਰਾ£॥ ੩੯॥ 


“ਅਮਕਾ ਜੋ ਥਲ ਤਹਾਂ ਅਯਾਲਾ । ਅਜਾ ਚਰਾਵਤ ਪ੍ਰੇਮ ਬਿਸਾਲਾ। 
ਜਾਵਹੁ ਤੁਮ ਤਹਿਂ ਨਿਕਟ ਨਿਹਾਰੀ । ਆਦਰ ਯੁਕਤ ਸੁ ਆਇ ਹਕਾਰੀ”"॥੪੦॥ 


ਆਇਸੁ ਪਾਇ ਗਯੋ ਸਿਖ ਤਹਿਂੰਵਾ । ਅਜਾ ਚਰਾਇ ਅਯਾਲੀ ਜਹਿੰਵਾ। 
ਤਿਹ ਬਿਲੋਕ ਬੋਲਯੋ ਮ੍ਰਿਦੁ? ਬਾਨੀ । 'ਤੁਝਹਿ ਹਕਾਰਤਿ ਗੁਰ ਗੁਨਖਾਨੀ”॥੪੧॥ 


ਸੁਨ ਕਰ ਚਲਯੋ ਸਿੱਖ ਕੇ ਸਾਥਾ । ਆਇ ਨਿਵਾਯੋ ਜੁਗ'$ ਪਗ ਮਾਥਾ। 
ਕ੍ਰਿਪਾ ਦ੍ਰਿਸ਼ਟਿ ਕੋ ਦੇਖ ਗੁਸਾਂਈ । ਤਿਹ ਅਯਾਲਿ ਸੋ ਗਿਰਾ ਅਲਾਈ॥੪੨॥ 


੦੫ 


ਦੋਹਰਾ 
ਸੋਵਨ ਸਮੈ ਬਖਾਨਿਯੇ ਕੰਠ ਸੋਹਿਲਾ ਜੋਇ”। 
ਅਧਿਕ ਖ਼ੁਸ਼ੀ ਬਹੁਰੋ ਕਰੀ ਦ੍ਰੈਤਾਂ' ਰਿਦੈ ਤੇ ਖੋਇ॥੪੩॥ 


5।। 53000 38001 50101 ਹ। ੬099 ਹੈ ੧3101500੫੧)6011.60।। 


ਅਧਿਆਇ 48 ਸ੍ਰੀ ਲਹਿਣਾ ਜੀ ਦਾ ਸੇਵਾ ਕਰਨਾ 


ਲਹਿਣੇ ਨੇ ਦੋਨੋਂ ਹੱਥ ਜੋੜ ਕੇ' ਪੁੱਛਿਆ, “ਹੇ ਮੁਕਤੀ ਦੇ ਦਾਤਾ (ਗੁਰੂ ਨਾਨਕ ਜੀ)! ਇਹ 
ਕੰਡੇ£ ਕਿਸ ਤਰਾਂ (ਪੈਰਾਂ ਵਿਚ) ਵੱਜ ਗਏ ਹਨ? ਹੇ ਪ੍ਰਭੂ ਜੀ! ਐਸੀਆਂ (ਕੰਡਿਆਲੀਆਂ) 
ਥਾਂਵਾਂ ਤੇ ਬਾਹਰ ਤਾਂ ਕਦੇ ਆਪ ਗਏ ਹੀ ਨਹੀਂ। ॥੩੫॥ 


ਇਹ ਝਰੀਟਾਂ ਹੁਣੇ ਹੀ ਪੈਰਾਂ ਵਿਚ ਲੱਗੀਆਂ ਜਾਪਦੀਆਂ2 ਹਨ। ਇਸ ਦਾ ਕਾਰਨ ਤਾਂ ਮੈਨੂੰ 
ਦੱਸੇ। ” ਲਹਿਣਾ ਜੀ ਦੇ ਇਹ ਬੋਲ ਸੁਣ ਕੇ ਗੁਰੂ ਜੀ ਨੇ ਆਖਿਆ, ਇਕ ਆਜੜੀ ਇੱਜੜ“ 
(ਬੱਕਰੀਆਂ) ਚਰਾ ਰਿਹਾ ਹੈ। ॥੩੬॥ 


ਦੋਹਰਾ 
ਉਹ ਇਕ ਮਨ ਹੋ ਕੇ ਜਿਥੇ ਬਹੁਤ ਝਾੜ ਕੰਡੇ ਨੇ, ਪ੍ਰੇਮ ਨਾਲ ਕੀਰਤਨ-ਸੋਹਿਲੇ ਦਾ ਪਾਠ 
ਕਰਦਾ ਹੋਇਆ ਫਿਰ ਰਿਹਾ ਹੈ। ॥੩੭॥ 


ਚੌਪਈ 

ਅਸੀਂ ਉਸ ਦੇ ਨਾਲ (ਪਾਠ ਸੁਣਨ ਲਈ) ਵਿਚਰ ਰਹੇ ਹਾਂ। ਉਸ ਦੇ ਅੰਗਾਂ ਨੂੰ ਕੰਡਾ ਨਹੀਂ ਲੱਗਣ 
ਦੇਣਾ। ਸਮਝੋ ਅਸਾਂ ਦੇ ਉਥੋਂ ਇਹ ਝਰੀਟਾਂ ਲੱਗੀਆਂ ਹਨ। ਹੇ ਲਹਿਣੇ ! ਤੂੰ ਮੇਰੇ ਬੋਲ ਸੱਚ 
ਜਾਣ ਕੇ ਮੰਨ ਲੈ ॥੩੮॥ 


ਕੋਈ ਵੀ ਜਿਥੇ ਕਿਤੇ ਵੀ ਕੀਰਤਨ-ਸੋਹਿਲੇ ਦਾ ਪਾਠ ਕਰਦਾ ਹੋਵੇਗਾ, ਯਕੀਨੀ ਤੌਰ `ਤੇ ਮੈਂ 
ਉਸ ਦੇ ਕੋਲ ਹੁੰਦਾ ਹਾਂ। ” ਇਹ ਕਹਿਣ ਪਿੱਛੋਂ ਉਨ੍ਹਾਂ ਇਕ ਸਿੱਖ ਨੂੰ ਸੱਦਿਆ? ਤੇ ਉਸ ਨੂੰ 
ਮੁਕਤੀ ਦੇ ਦਾਤਾ£ (ਗੁਰੂ ਜੀ) ਨੇ ਕਿਹਾ। ॥੩੯॥ 


“ਫਲਾਨੀ ਥਾਂ `ਤੇ ਜੋ ਆਜੜੀ ਬਹੁਤ ਪ੍ਰੇਮ ਨਾਲ ਇੱਜੜ ਨੂੰ ਚਰਾ ਰਿਹਾ ਹੈ। ਤੁਸੀਂ ਵੇਖ ਕੇ 
ਉਸ ਦੇ ਕੋਲ ਜਾਵੋ ਅਤੇ ਬਹੁਤ ਹੀ ਸਤਿਕਾਰ ਨਾਲ ਉਸ ਨੂੰ ਬੁਲਾ ਕੇ ਲਿਆਵੋ। ” ॥੪੦॥ 


ਗੁਰੂ ਜੀ ਦੇ ਹੁਕਮਾਂ ਨਾਲ ਉਹ ਸਿੱਖ ਉਥੇ ਚਲਾ ਗਿਆ, ਜਿਥੇ ਆਜੜੀ ਬੱਕਰੀਆਂ (ਇੱਜੜ) 
ਚਰਾ ਰਿਹਾ ਸੀ। ਉਸ ਨੂੰ ਵੇਖ ਕੇ ਉਸ ਨੇ ਬੜੇ ਕੋਮਲ? ਬਚਨ ਨਾਲ ਕਿਹਾ, “ਤੈਨੂੰ ਗੁਣਾਂ 
ਦੀ ਖਾਣ ਗੁਰੂ ਨਾਨਕ ਜੀ ਬੁਲਾ ਰਹੇ ਹਨ।” ॥੪੧॥ 


ਸੁਣ ਕੇ ਆਜੜੀ ਉਸ ਸਿੱਖ ਨਾਲ ਚੱਲ ਪਿਆ ਅਤੇ ਗੁਰੂ ਜੀ ਕੋਲ ਆ ਕੇ ਦੋਹਾਂ? ਚਰਨਾਂ `ਤੇ 
ਮੱਥਾ ਟੇਕਿਆ। ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਦੇਖਦੇ ਹੋਏ ਆਜੜੀ ਨੂੰ ਬਚਨ ਕੀਤਾ ॥੪੨॥ 


੯੫ 


ਦੋਹਰਾ 
ਕੀਰਤਨ ਸੋਹਿਲੇ ਦਾ ਪਾਠ ਜੋ ਤੇਰੇ ਯਾਦ ਹੈ, ਇਸ ਨੂੰ ਸੌਣ ਵੇਲੇ ਪੜ੍ਹਿਆ ਕਰੋ। ਇਸ ਤਰਾਂ ਕਰਨ 
ਨਾਲ ਬਹੁਤ ਖੁਸ਼ੀਆਂ ਮਿਲਣਗੀਆਂ ਅਤੇ ਮਨ ਵਿੱਚੋਂ ਈਰਖਾ! ਦੂਰ ਹੋ ਜਾਏਗੀ।” ॥੪੩॥ 


5।। 58000 08000 50101 ੬0੫੧ “2  ।੧੧੧0੧1500੧60੧ਗ00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਸੁਨ ਅਯਾਲਿਂ ਨੈ ਬਿਨੈ ਉਚਾਰੀ । “ਅਬ ਜਿਉ ਹੋਇ ਰਜਾਇ ਤੁਮਾਰੀ। 
ਤਿਉਂ ਮੈ ਕਰਹੌ' ਧਰ ਉਰ ਪ੍ਰੀਤੀ । ਸੋਈ ਲਖੋਂ' ਸ਼ਾਂਤਿਦਾ ਰੀਤੀ” ॥੪੪॥ 


ਨਿਕਟ ਜਿ ਨਰ ਭੇ ਬਿਸਮੇ ਤਬਹੀ । ਧਰਹਿ' ਗੁਰੂ ਪਰ ਸਰਧਾ ਸਬਹੀ। 
ਪਿਖਿਓ ਲੋਚਨ ਕਾਰਨ ਜੋਈ । ਦ੍ਰਿਢ ਪਰਤੀਤ ਰਿਦੇ ਮਹਿ' ਹੋਈ ॥੪੫॥ 


ਪਢਹਿ ਸੋਹਿਲਾ ਸੋਵਨ£ ਕਾਲਾ । ਹਿਰਦੈ ਧਰ ਕੈ ਧਜਾਨ ਬਿਸਾਲਾ। 
ਤਿਨ ਕਾ ਹੈ ਸਤਿਗੁਰ ਰਖਵਾਰਾ । ਬਿਘਨ ਸਰਬ ਦੇ ਦੂਖ ਨਿਵਾਰਾ॥੪੬॥ 
ਤੀਨ ਬਰਖ ਜਬ ਇਸ ਬਿਧ ਬੀਤੀ । ਲਹਿਣਾ ਸੇਵ ਕਰੇ ਯੁਤ ਪ੍ਰੀਤੀ। 
ਪੁਨ ਨਿਕੇਤ ਸੁਧ ਲੇਨੇ ਕਾਰਨ । ਆਇਸੁ ਦੀਨੀ ਦੰਭ ਬਿਦਾਰਨ? ॥੪੭॥ 


ਸੁਨ ਨਿਦੇਸ਼ ਪ੍ਰਭੁ ਜਾਇ ਨ ਮੋਰੀ । ਬੰਦੇ ਪਦ ਪੰਕਜ ਕਰ ਜੋਰੀ। 
ਗਮਨਯੋ ਪੰਥ” ਰਿਦੇ ਧਰ ਧਯਾਨਾ । ਮਨ ਥਿਰ, ਕਿੰਚਿਤ? ਨਾਂਹਿ ਡੁਲਾਨਾ॥੪੮॥ 


ਕ੍ਰਮ ਕਰ ਪਹੁਚ ਖਡੂਰ ਮਝਾਰਾ । ਪ੍ਰਵਿਸਯੋ ਸਦਨ ਮਿਲਯੋ ਪਰਵਾਰਾ। 
ਤਬ ਸਬ ਨਰਨ ਕਾਨ ਸੁਨ ਪਾਯੋ । “ਕਾਲ ਬਿਤੇ ਬਹੁ ਲਹਿਣਾ ਆਯੋ”॥੪੯॥ 


ਮਿਲਨ ਹੇਤ ਮਿਲ ਕਰਕੈ ਸਬਹੀ । ਸੁਜਸੁ ਕਹਤਿ ਚਲ ਆਏ ਤਬਹੀ। 
ਆਦਰ ਕਰਨ ਨਰਨ ਸਬ ਤਾਂਈ । ਉਠਜਯੋ ਸੁ ਮੱਚ£ ਪਰ ਤੇ ਅਗੁਵਾਈ ॥੫੦॥ 


ਗਰ ਸੋਂ ਲਾਇ ਮਿਲਯੋ ਸਭ ਸੰਗਾ । ਪੇਖਯੋ ਨਰਨ ਸੁਭਾਉ ਉਤੰਗਾੰ। 
ਹੁਤੋ ਸੁਸ਼ੀਲ ਚੌਧਰੀ ਗ੍ਰਾਮੂ । ਉੱਤਮ ਅਹੈ ਤਖਤਮਲ ਨਾਮੂ ॥੫੧॥ 


ਤਿਨ ਤਬ ਆਇ ਬੰਦਨਾ ਕੀਨੀ । ਸੇਵ ਨਿੰਮ੍ਰਤਾ ਮਹਿ ਮਤ ਭੀਨੀ। 
ਤਿਹ ਬਿਲੋਕ ਲਹਿਣਾ ਕਹਿ ਬਚਨਾ । ਮਾਧੁਰਤਾ ਮਿਰਦੁਲ ਜਿਨ ਰਚਨਾ॥੫੨॥ 


5।। 53000 8000 50101 ਹ। ੬052 ੧3101500੫੧)6011.60।। 


ਅਧਿਆਇ 48 ਸ੍ਰੀ ਲਹਿਣਾ ਜੀ ਦਾ ਸੇਵਾ ਕਰਨਾ 


ਚੌਪਈ 

ਆਜੜੀ' ਨੇ ਸੁਣ ਕੇ ਬੇਨਤੀ ਕੀਤੀ, “ਜਿਸ ਤਰਾਂ ਵੀ ਆਪ ਜੀ ਦੀ ਆਗਿਆ ਹੋਵੇ, ਹੁਣ 
ਮੈਂ ਉਸੇ ਤਰਾਂ ਹੀ (ਰਾਤ ਨੂੰ ਹੀ) ਹਿਰਦੇ ਵਿਚ ਪ੍ਰੇਮ ਸਹਿਤ ਪਾਠ ਕਰਾਂਗਾ ਅਤੇ ਇਹੋਂ ਹੀ 
ਸ਼ਾਂਤੀਦਾਇਕ ਰੀਤੀ ਸਮਝਾਂਗਾ (ਅਪਣਾਵਾਂਗਾਂ)। ॥੪੪॥ 


ਕੋਲ ਜੋ ਹੋਰ ਬੰਦੇ ਬੈਠੇ ਸਨ, ਉਹ ਹੈਰਾਨ ਹੋਏ। ਗੁਰੂ ਜੀ ਉੱਪਰ ਸਭ ਨੇ ਸ਼ਰਧਾ ਧਾਰਨ ਕਰ 
ਲਈ ਸੀ। (ਪੈਰਾਂ ਉੱਤੇ ਪਈਆਂ ਝਰੀਟਾਂ ਦੇ) ਇਸ ਕਾਰਨ ਨੂੰ ਅੱਖੀਂ ਵੇਖ ਕੇ ਉਨ੍ਹਾਂ ਦੇ 
ਹਿਰਦਿਆਂ ਵਿਚ ਦ੍ਰਿੜ੍ਹ ਵਿਸ਼ਵਾਸ ਪੈਦਾ ਹੋ ਗਿਆ ॥੪੫॥ 


ਰਾਤ ਨੂੰ ਸੌਣ£ ਵੇਲੇ ਜੋ ਮਨ ਵਿਚ ਗੁਰੂ ਜੀ ਦਾ ਧਿਆਨ ਧਰਕੇ ਕੀਰਤਨ ਸੋਹਿਲੇ ਦਾ ਪਾਠ ਕਰਦਾ 
ਹੈ, ਉਸ ਦਾ ਗੁਰੂ ਰਖਵਾਲਾ ਹੋਵੇਗਾ ਅਤੇ ਸਭ ਵਿਘਨਾਂ ਤੋਂ ਨਵਿਰਤੀ ਕਰੇਗਾ। ॥੪੬॥ 


ਇਸ ਤਰਾਂ ਜਦੋਂ ਬਹੁਤ ਹੀ ਪ੍ਰੇਮ ਭਾਵਨਾ ਨਾਲ ਲਹਿਣਾ ਜੀ ਦੇ ਸੇਵਾ ਕਰਦਿਆਂ ਤਿੰਨ ਸਾਲ 
ਬੀਤ ਗਏ ਤਾਂ ਪਾਖੰਡਾਂ ਦਾ ਨਾਸ਼? ਕਰਨਹਾਰੇ ਗੁਰੂ ਜੀ ਨੇ ਉਨ੍ਹਾਂ ਨੂੰ ਫਿਰ ਆਪਣੇ ਘਰ ਦੀ 
ਖ਼ਬਰਸਾਰ ਲੈਣ ਲਈ ਆਗਿਆ ਦੇ ਦਿੱਤੀ। ॥੪੭॥ 


ਗੁਰੂ ਜੀ ਦਾ ਉਪਦੇਸ਼ ਸੁਣ ਕੇ ਲਹਿਣਾ ਜੀ ਤੋਂ ਉਨ੍ਹਾਂ ਦਾ ਕਿਹਾ ਮੋੜਿਆ ਨਾ ਜਾਵੇ ਅਤੇ ਉਸ 
ਨੇ ਦੋਨੋਂ ਹੱਥ ਬੰਨ੍ਹ ਕੇ ਚਰਨ-ਕਮਲਾਂ ਵਿਚ ਬੰਦਨਾ ਕੀਤੀ ਅਤੇ ਹਿਰਦੇ ਵਿਚ ਗੁਰੂ ਜੀ ਦਾ 
ਧਿਆਨ ਧਾਰ ਕੇ ਆਪਣੇ ਰਾਹ“ ਪੈ ਗਿਆ । ਉਸ ਨੇ ਮਨ ਨੂੰ ਸਥਿਰ ਕਰ ਲਿਆ ਸੀ ਤੇ 
ਰਤਾ? ਭਰ ਵੀ ਡੋਲਣ ਨਹੀਂ ਸੀ ਦਿੱਤਾ। ॥੪੮॥ 


ਚੰਗਾ ਕਰਮ ਕਰਕੇ ਉਹ ਖਡੂਰ ਪਿੰਡ ਵਿਚ ਪਹੁੰਚ ਗਿਆ। ਆਪਣੇ ਘਰ ਵਿਚ ਦਾਖਲ ਹੋ 
ਕੇ ਸਾਰੇ ਪਰਿਵਾਰ ਨੂੰ ਮਿਲਿਆ। ਤੇ ਫਿਰ ਜਦ ਸਾਰੇ ਲੋਕਾਂ ਦੇ ਇਹ ਗੱਲ ਕੰਨੀ ਪਈ, “ਲੰਬਾ 
ਸਮਾਂ ਬਿਤਾਉਣ ਬਾਅਦ ਲਹਿਣਾ ਘਰੇ ਆਇਆ ਹੈ। ” ॥੪੯॥ 

ਤਾਂ ਸਾਰੇ (ਪਿੰਡ ਵਾਸੀ) ਹੀ ਉਸਨੂੰ ਮਿਲਣ ਖਾਤਰ ਰਲ ਕੇ ਉਸ ਦੀ ਉਸਤਤ ਕਰਦੇ ਹੋਏ ਉਸੀ 
ਵਕਤ ਹੀ ਉਸ ਕੋਲ ਆ ਗਏ ਸਨ। ਲਹਿਣਾ ਜੀ ਨੇ ਸਾਰੇ ਆਇਆਂ ਦਾ ਸਤਿਕਾਰ ਕਰਨ 
ਲਈ ਪਲੰਘ£ ਤੋ ਉਠ ਕੇ ਆਪ ਅੱਗੇ ਆਏ। ॥੫੦॥ 


ਉਹ ਸਾਰਿਆਂ ਨੂੰ ਗਲ ਲੱਗ ਕੇ ਮਿਲੇ। ਲੋਕਾਂ ਨੇ ਉਨ੍ਹਾਂ ਦੇ ਉੱਚੇ” ਸੁਭਾਅ ਨੂੰ ਵੇਖਿਆ। ਪਿੰਡ 
ਦਾ ਚੌਧਰੀ, ਜਿਸ ਦਾ ਨਾਮ ਤਖਤਮੱਲ ਸੀ, ਜੋ ਬਹੁਤ ਹੀ ਵਧੀਆ ਤੇ ਨੇਕ ਬੰਦਾ ਸੀ। ॥੫੧॥ 


ਉਸ ਨੇ ਆ ਕੇ ਨਮਸਕਾਰ ਕੀਤੀ। ਉਸ ਦੀ ਮਤ ਸੇਵਾ ਅਤੇ ਨਿਮਰਤਾ-ਭਾਵ ਵਿਚ ਭਿੱਜੀ ਹੋਈ 
ਸੀ। ਉਸ ਨੂੰ ਵੇਖ ਕੇ ਲਹਿਣਾ ਜੀ ਨੇ ਬਹੁਤ ਹੀ ਮਿੱਠੇ ਅਤੇ ਕੋਮਲ ਸ਼ਬਦਾਂ ਵਿਚ ਕਿਹਾ ॥੫੨॥ 


5।। 53000 800 50100 । ੬099 ਮਾ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਮਤਿ ਬਿਸਾਲਾਂ ਗਲ ਮਿਲੀਏ ਆਈ । ਬੰਦਨ ਕਰ ਕਿਉਂ ਬੈਸਯੋ ਜਾਈ?। 
ਸਭ ਨਰ ਮਹਿ ਤੁਮ ਅਧਿਕ ਬਡੇਰੇ । ਮਨੁਜ ਗ੍ਰਾਮ ਅਨੁਸਾਰ ਸੁ ਤੇਰੇ॥੫੩॥ 


ਊਚੇ ਪਦ ਕੋ ਪਾਇ ਨਿਮਾਈ£ । ਉੱਤਮ ਸੇ ਜਗ ਬਿਖੇ ਗਿਨਾਈ। 
ਫਲ ਕੋ ਪਾਇ ਤਰੋਵਰੁ ਜੋਈ । ਸ਼ਾਖ਼ਾ ਝੁਕੈਂ ਧਰਨਿ ਪਰ ਸੋਈ”॥੫੪॥ 


ਕਹੈ ਚੌਧਰੀ ਦ੍ਰੈ ਕਰ ਜੋਰੇ । “ਤੁਮ ਸ਼ੁਸ਼ੀਲ ਅਤਿਸ਼ੈ? ਪ੍ਰਿਯ ਮੋਰੇ। 
ਮਹਾਂ ਪੁਰਖ ਕੇ ਢਿਗ ਚਿਰਕਾਲਾ । ਰਹਿ ਕੈ ਕੀਨੀ ਸੇਵ ਬਿਸਾਲਾ ॥੫੫॥ 


ਮਹਾਂਪੁਰਖ ਕੇ ਭਏ ਸਮਾਨਾ। ਤੁਮ ਕੋ ਪੂਜਨ ਮੈਂ ਭਲ ਜਾਨਾ। 
ਗਰ ਸੋਂ ਮਿਲਨ ਯੋਗ ਅਬ ਨਾਹੀਂ_। ਸੇਵਾ ਕਰਨ ਠਟੋ” ਮਨ ਮਾਂਹੀ”॥੫੬॥ 


ਸੁਨ ਸ੍ਰੀ ਲਹਿਣਾ ਹਰਖਯੋ ਭਾਰੀ । ਖ਼ੁਸ਼ੀ ਅਧਿਕ ਤਿਹ ਊਪਰ ਧਾਰੀ। 
ਕਹਯੋ ਬਚਨ 'ਤੂੰ ਅਤਿ ਬ੍ਰਿਧ ਹੋਵਹਿਂ । ਸਤਿਗੁਰ ਭਾਵੈ ਸਬ ਦੁਖ ਖੋਵਹਿਂ॥੫੭॥ 


ਪਾਇ' ਸਦਨ ਮਹਿ' ਸਰਬ ਪਦਾਰਥ । ਜਾਇ ਪ੍ਰਲੋਕ ਹੋਇ ਕਿਰਤਾਰਥ” ”। 
ਤਬ ਤੇ ਤਿਹ ਨਿਕੇਤ ਕੇ ਮਾਂਹੀ । ਕਿਸੂ ਵਸਤੁ ਕੀ ਕਮਤੀ ਨਾਹੀਂ ॥੫੮॥ 


ਕਰਨੀ ਭਗਤਿ ਰਿਦੇ ਮਹਿ ਜਾਗੀ । ਸਤਿਗੁਰ ਨਾਂਮ ਸੰਗ ਲਿਵ ਲਾਗੀ। 
ਬਹੁਰੋ ਕਰਤ ਭਏ ਸਤਿ ਭਾਉ । ਉਸਤਤਿ ਕਰਹਿ ਲੇਤ ਮੁਖ ਨਾਉਂ॥੫੯॥ 


ਚ 


ਦੋਹਰਾ 
ਤਿਹ ਛਿਨ ਬੈਠਯੋ ਤਖ਼ਤਮਲ ਮਾਨਵ ਅਪਰ ਸੁ ਬ੍ਰਿੰਦ£। 
ਸਬਦ ਉਚਾਰਯੋ ਸਤਿਗੁਰੂ ਸਰਧਾ ਹਿਤ ਸੁਖਕੰਦਾ ॥੬੦॥ 


5 53000 2800 5॥0। 2 0੧” ੧8॥1015॥0੫੧6011.60 


ਅਧਿਆਇ 48 ਸ੍ਰੀ ਲਹਿਣਾ ਜੀ ਦਾ ਸੇਵਾ ਕਰਨਾ 


ਹੇ ਵੱਡੀ! ਮੱਤ ਵਾਲੇ ਚੌਧਰੀ ਜੀ, ਨਮਸਕਾਰ ਕਰਕੇ ਕਿਉਂ ਬੈਠ ਰਹੇ ਹੋ? ਆਓ ਗਲਵੱਕੜੀ 
ਪਾ ਕੇ ਮਿਲੀਏ। ਤੁਸੀਂ ਤਾਂ ਸਭ ਤੋਂ' ਵੱਡੇ ਹੋ, ਸਾਰੇ ਪਿੰਡ ਦੇ ਲੋਕ ਆਪ ਦੀ ਆਗਿਆ 
ਅਨੁਸਾਰ ਚੱਲਦੇ ਹਨ। ॥੫੩॥ 


ਨਿਉਂ? ਕੇ ਚੱਲਣ ਵਾਲੇ ਉੱਚਾ ਸਥਾਨ ਪ੍ਰਾਪਤ ਕਰਦੇ ਹਨ। ਉਨ੍ਹਾਂ ਨੂੰ ਜੱਗ ਵਿਚ ਸਭ ਤੋਂ ਉਤਮ 
ਗਿਣਿਆ ਜਾਂਦਾ ਹੈ। ਜਿਸ ਬਿਰਛ ਨੂੰ ਫਲ ਲੱਗਿਆ ਹੁੰਦਾ ਹੈ, ਉਸੇ ਦੀਆਂ ਹੀ ਸ਼ਾਖਾਵਾਂ ਧਰਤੀ 
ਵੱਲ ਝੁਕੀਆਂ ਹੋਈਆਂ ਹੁੰਦੀਆਂ ਹਨ। ” ॥੫੪॥ 


ਤਾਂ ਚੌਧਰੀ ਦੋਨੋਂ ਹੱਥ ਜੋੜ ਕੇ ਕਹਿਣ ਲੱਗਾ, “ਤੁਸੀਂ' ਮੇਰੇ ਬਹੁਤ? ਹੀ ਪਿਆਰੇ ਅਤੇ ਨੇਕ 
ਬੰਦੇ ਹੋ। ਜਿਨ੍ਹਾਂ ਨੇ ਗੁਰੂ ਨਾਨਕ ਜੀ ਮਹਾਂਪੁਰਸ਼ਾਂ ਕੋਲ ਲੰਬਾ ਸਮਾਂ ਰਹਿ ਕੇ ਬੇਅੰਤ ਸੇਵਾ ਕੀਤੀ 
ਹੈ। ॥੫੫॥ 


ਤੇ ਤੁਸੀ' ਮਹਾਂਪੁਰਖਾਂ ਦੇ ਸਮਾਨ ਹੋ ਗਏ ਹੋ। ਂ ਹੁਣ ਤੁਹਾਨੂੰ ਪੂਜਣ ਵਿਚ ਹੀ ਭਲਾ ਸਮਝਦਾ 
ਹਾਂ। ਹੁਣ ਗਲਵੱਕੜੀ ਪਾ ਕੇ ਆਪ ਨੂੰ ਮਿਲਣਾ ਸੋਭਾ ਨਹੀਂ ਦਿੰਦਾ। (ਮੈਂ ਤਾਂ) ਆਪ ਦੀ ਸੇਵਾ 
ਕਰਨ ਦਾ ਹੀ ਆਪਣਾ ਮਨ ਬਣਾ” ਲਿਆ ਹੈ। ” ” ॥੫੬॥ 


ਇਹ ਸੁਣ ਕੇ ਲਹਿਣਾ ਜੀ ਬਹੁਤ ਖੁਸ਼ ਹੋਏ ਤੇ ਉਨ੍ਹਾਂ ਨੇ ਚੌਧਰੀ ਉਪਰ ਖੁਸ਼ੀ ਧਾਰਨ ਕਰਦੇ ਰ 
ਹੋਏ ਬਚਨ ਕੀਤਾ, “ਤੁਹਾਡੀ ਉਮਰ ਲੰਬੀ ਹੋਵੇ। ਸਤਿਗੁਰੂ ਦੀ ਕਿਰਪਾ ਹੋਵੇ ਤਾਂ ਆਪ ਦੇ 
ਸਾਰੇ ਦੁੱਖ ਦੂਰ ਹੋ ਜਾਣਗੇ। ॥੫੭॥ 


ਤੂੰ ਆਪਣੇ ਘਰ ਵਿਚ ਸਾਰੇ ਪਦਾਰਥ ਪ੍ਰਾਪਤ ਕਰੇਂ । ਮੁਕਤੀ£ ਪ੍ਰਾਪਤ ਕਰਕੇ ਪਰਲੋਕ ਸਿਧਾਰੋ। 
ਉਸ ਵੇਲੇ ਤੋਂ ਉਸ ਦੇ ਘਰ ਵਿਚ ਕਿਸੇ ਵੀ ਚੀਜ਼ ਦੀ ਘਾਟ ਨਹੀ ਸੀ ਆਈ ॥੫੮॥ 


ਉਸ ਦੀ ਗੁਰੂ ਦੇ ਨਾਮ ਨਾਲ ਲਿਵ ਲੱਗ ਗਈ ਸੀ ਤੇ ਉਸ ਦੇ ਹਿਰਦੇ ਅੰਦਰ ਭਗਤੀ ਪ੍ਰਤੀ 
ਇੱਛਾ ਪਰਬਲ ਹੋ ਗਈ ਸੀ। ਫਿਰ ਉਹ ਸੱਚ ਪ੍ਰੇਮ ਕਰਨ ਲੱਗ ਪਿਆ ਸੀ ਤੇ ਮੁੱਖ ਤੋਂ ਪ੍ਰਭੂ 
ਦਾ ਨਾਮ ਲੈਂਦਾ ਹੋਇਆ ਉਪਮਾ ਕਰਨ ਲੱਗਿਆ ਸੀ। ॥੫੯॥ 


ਚ 


ਦੋਹਰਾ 

ਉਸ ਵੇਲੇ ਜਦ ਚੌਧਰੀ ਤਖਤਮੱਲ ਅਤੇ ਹੋਰ ਬਹੁਤ5 ਸਾਰੇ ਬੰਦੇ ਬੈਠੇ ਹੋਏ ਸਨ ਤਾਂ ਲਹਿਣਾ 
ਜੀ ਨੇ ਗੁਰੂ ਨਾਨਕ ਜੀ ਸੁੱਖਾਂ ਦੇ ਮੂਲ ਦਾ ਬਹੁਤ ਹੀ ਸ਼ਰਧਾ ਭਾਵ ਨਾਲ ਸ਼ਬਦ ਉਚਾਰਨ 
ਕੀਤਾ ॥੬੦॥ 


5॥ 500੫ 38001 3000੧ 2 ੬039? ।0੧੧0॥੫00੫96%010। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸ੍ਰੀ ਮੁਖ ਵਾਕ ਸੂਹੀ ਮਹਲਾ ੧॥ 

ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ॥ ਸੂਖੀ ਕਰੈ ਪਸਾਉ ਦੂਖ ਵਿਸਾਰਸੀ॥ 
ਸਹਸਾ ਮੂਲੇ ਨਾਹਿ ਸਰਪਰ ਤਾਰਸੀ॥੧॥ ਤਿਨਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ॥ 
ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ॥ ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ॥ ੨॥ 
ਜਾ ਕਉ ਮਹਲੁ ਹਜੂਰਿ ਦੂਜੇ ਨਿਵੈ ਕਿਸੁ॥ ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥ 
ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ॥੩॥ ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ॥ 
ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ॥ ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ॥੪॥੩॥ 

(ਗੁ. ਗੂੰ. ਸਾਹਿਬ, ਪੰਨਾ ੭੨੯) 


ਚੌਪਈ _ 
ਤਿਹਛਿਨ ਸੁਨ ਕੈ ਬੰਦਨ ਕੀਨੀ । ਭਾਉ ਬਿਖੈ ਮਤ ਸਭ ਕੀ ਭੀਨੀ'। 
ਇਸ ਪ੍ਰਕਾਰ ਮਿਲ ਕੀਨੋ ਗਵਨੰ । ਲਹਿਣਾ ਰਹਯੋ ਕਿਤਕ ਦਿਨ ਭਵਨ ॥੬੧॥ 


ਕਬਿ ਇਕ ਛਿਨ ਚਿਤ ਪਰਚਤ ਨਾਹੀਂ । ਕਬਿ ਆਂੜਨ ਕਬਿ ਬਾਹਰ ਜਾਂਹੀ। 
ਗੁਰ ਪਦਪੰਕਜ ਢਿਗ ਮਨ ਛੋਰਾ। ਤਨ ਆਯੋ ਨਿਕੇਤ£ ਕੀ ਓਰਾ॥੬੨॥ 


ਕੈਸੇ ਹੋਇ ਚੈਨ ਮਨ ਮਾਂਹੀ । ਚੰਦ ਚਕੋਰ ਚੀਤ ਚਿਤ ਚਾਹੀ। 
ਲੋਚਨ ਕਮਲ ਰਹੈ ਅਲਸਾਏ । ਬਿਨ ਅਪਨੋ ਪ੍ਰੀਤਮ ਰਵਿ? ਪਾਏ ॥੬੩॥ 


ਕਿਹ ਸੋ ਕਹੈ ਨ,ਰਹੈੱ' ਉਦਾਸਾ । ਕਰਤ ਨ ਸੁੱਧ ਉਰ ਕਾਜ ਅਵਾਸਾ?। 
ਰਹੇ ਅਲਪ ਦਿਨ ਬੀਚ ਖਡੂਰੇ । ਪੁਨ ਚਹਿਂ> ਚਲਯੋ ਨਿਕਟ ਗੁਰ ਪੂਰੇ ॥੬੪॥ 


ਸਬਹਿਨ ਸੋਂ ਮਿਲ ਕਰ ਹਿਤ ਸੰਗਾ । ਗਮਨਜੋ ਪੰਥ ਰਿਦੇ ਸੁ ਉਮੰਗਾ। 
ਨਰ ਕਹਿ ਰਹੇ “ਰਹਉ ਕੁਛ ਔਰੀ । ਬਹੁ ਦਿਨ ਮਹਿ ਆਯੋ ਨਿਜ ਠੌਰੀ£॥੬੫॥ 


5।। 53000 8000 50101 ਹ। €03/ 4 _180011£00੫੧60118।.60।। 


ਅਧਿਆਇ 48 ਸੀ ਲਹਿਣਾ ਜੀ ਦਾ ਸੇਵਾ ਕਰਨਾ 


ਸ੍ਰੀ ਮੁਖਵਾਕ ਪਾਤਸ਼ਾਹੀ ਪਹਿਲੀ, ਰਾਗ ਸੂਹੀ 

ਜਿਨ੍ਹਾਂ ਦੇ ਮਨ ਰੂਪੀ ਭਾਂਡੇ ਵਿਚ ਪ੍ਰਭੂ ਦਾ ਪ੍ਰੇਮ ਹੈ, ਉਨ੍ਹਾਂ ਨੂੰ ਪ੍ਰਭੂ ਰੂਹਾਨੀ ਜੀਵਨ ਬਖਸ਼ਦਾ ਹੈ। ਉਹ 
ਉਨ੍ਹਾਂ ਨੂੰ ਠੰਢ, ਚੈਨ ਦੀ ਦਾਤ ਦਿੰਦਾ ਹੈ ਅਤੇ ਉਨ੍ਹਾਂ ਨੂੰ ਤਕਲੀਫ ਭੁਲਾ ਦਿੰਦਾ ਹੈ। ਅਸਲੋ' ਹੀ ਕੋਈ 
ਸੰਦੇਹ ਨਹੀ ਕਿ ਉਹ ਨਿਸਚਿੰਤ ਹੀ ਉਨ੍ਹਾਂ ਦਾ ਪਾਰ-ਉਤਾਰਾ ਕਰ ਦੇਵੇਗਾ॥ ੧॥ ਗੁਰੂ ਜੀ ਉਨ੍ਹਾਂ ਨੂੰ 
ਆ ਕੇ ਮਿਲਦੇ ਹਨ ਜਿਨ੍ਹਾਂ ਵਾਸਤੇ ਇਹੋ ਜਿਹੀ ਪਰਾਲਭਧ ਲਿਖੀ ਹੋਈ ਹੈ। ਉਹ ਉਨ੍ਹਾਂ ਨੂੰ ਵਾਹਿਗੁਰੂ 
ਦੇ ਅੰਮ੍ਰਿਤਮਈ ਨਾਮ ਦਾ ਉਪਦੇਸ਼ ਦਿੰਦੇ ਹਨ। ਜੋ ਸੱਚੇ ਗੁਰਾਂ ਦੇ ਭਾਣੇ ਅੰਦਰ ਚੱਲਦੇ ਹਨ, ਉਹ 
ਕਦਾਚਿਤ ਮੰਗਦੇ ਨਹੀਂ ਫਿਰਦੇ। ॥੨॥ ਜੋ ਆਪਣੇ ਸਾਹਿਬ ਦੇ ਅੰਦਰ ਵਸਦਾ ਹੈ, ਉਹ ਹੋਰ ਕਿਸੇ ਨੂੰ 
ਕਿਉ' ਨਮਸਕਾਰ ਕਰੇ? ਪ੍ਰਭੂ ਦੇ ਦੁਆਰੇ ਦਾ ਦੁਆਰਪਾਲ ਉਸ ਨੂੰ ਅਸਲੋ' ਹੀ ਕੋਈ ਸੁਆਲ ਨਹੀਂ 
ਪੁੱਛਦਾ। ਪ੍ਰਾਣੀ ਉਸ ਦੇ ਆਖਣ ਤੇ (ਵਿਕਾਰਾਂ ਤੋ) ਮੁਕਤ ਹੋ ਜਾਂਦਾ ਹੈ, ਜਿਸ ਉੱਤੇ ਪ੍ਰਭੂ ਦੀ ਰਹਿਮਤ 
ਹੈ।॥੩॥ ਸਾਹਿਬ ਖੁਦ ਹੀ ਪ੍ਰਾਣੀਆਂ ਨੂੰ ਭੇਜਦਾ ਹੈ ਅਤੇ ਵਾਪਸ ਬੁਲਾਉਂਦਾ ਹੈ। ਹਰ ਕੋਈ ਉਸ ਨੂੰ 
ਮਸ਼ਵਰਾ ਦੇਣ ਵਾਲਾ ਨਹੀ'। ਉਹ ਖੁਦ ਹੀ ਢਾਹ-ਢੇਰੀ ਕਰਦਾ, ਬਣਾਉਂਦਾ ਤੇ ਸਾਜਦਾ ਹੈ। ਉਹ 
ਸੁਆਮੀ ਸਾਰਾ ਕੁਝ ਜਾਣਦਾ ਹੈ। ਨਾਨਕ ਨਾਮ ਇਕ ਦਾਤ ਹੈ, ਜੋ ਮਿਹਰਬਾਨ ਮਾਲਕ ਉਸ ਨੂੰ ਦਿੰਦਾ 
ਹੈ, ਜਿਸ ਉੱਤੇ ਆਪਣੀ ਰਹਿਮਤ ਧਾਰਦਾ ਹੈ। (ਗੁ. ਗੁੰ. ਸਾਹਿਬ, ਪੰਨਾ 729-30) 
ਚੌਪਈ 

ਉਸ ਪਲ ਇਹ ਸ਼ਬਦ ਸੁਣ ਕੇ ਸਭ ਦੀ ਮੱਤ ਪ੍ਰੇਮਾ-ਭਾਵ ਵਿਚ ਭਿੱਜ' ਗਈ ਅਤੇ ਸਭ ਨੇ 
ਨਮਸਕਾਰਾਂ ਕੀਤੀਆਂ। ਇਸ ਤਰਾਂ ਸਾਰੇ (ਲਹਿਣਾ ਜੀ ਨੂੰ) ਮਿਲ ਕੇ ਘਰੋ-ਘਰੀ ਚਲੇ ਗਏ । 
ਲਹਿਣਾ ਜੀ ਕਈ ਦਿਨ ਆਪਣੇ ਘਰ ਰਹੇ ਸਨ। ॥੬੧॥ 


ਲਹਿਣਾ ਜੀ ਦਾ ਕਦੇ ਵੀ ਉਥੇ ਇਕ ਪਲ ਵੀ ਚਿੱਤ ਨਹੀਂ ਸੀ ਲੱਗ ਰਿਹਾ। ਉਹ ਕਦੇ ਵਿਹੜੇ 
ਵਿਚ ਚਲੇ ਜਾਇਆ ਕਰਨ, ਕਦੇ ਬਾਹਰ ਨਿਕਲ ਜਾਇਆ ਕਰਨ। ਉਨ੍ਹਾਂ ਨੇ ਮਨ ਤਾਂ ਗੁਰੂ ਜੀ 
ਦੇ ਚਰਨ-ਕਮਲਾਂ ਪਾਸ ਹੀ ਛੱਡਿਆ ਸੀ, ਸਿਰਫ ਤਨ ਹੀ ਘਰ? ਆਇਆ ਸੀ। ॥੬੨॥ 


ਮਨ ਨੂੰ ਕਿਸ ਤਰਾਂ ਚੈਨ ਆਵੇ? ਉਨ੍ਹਾਂ ਦਾ ਚਿੱਤ ਤਾਂ ਚੰਦ-ਚਕੋਰ ਦੀ ਪਰੀਤ ਦੀ ਚਾਹਤ ਵਾਲਾ 
ਹੋ ਗਿਆ ਸੀ। ਜਿਵੇ ਆਪਣੇ ਪ੍ਰੀਤਮ ਰੂਪੀ ਸੂਰਜ? ਨੂੰ ਪਾਏ ਬਗੈਰ ਉਨ੍ਹਾਂ ਦੇ ਕਮਲ-ਨੈਣ 
ਅਲਸਾ ਰਹੇ ਹੋਣ। ॥੬੩॥ 


ਉਹ ਉਦਾਸ ਰਹਿੰਦੇ, ਕਿਸੇ ਨੂੰ ਮਨ ਦੀ ਗੱਲ ਵੀ ਨਹੀਂ ਸਨ ਦੱਸਦੇ। ਉਨ੍ਹਾਂ ਦਾ ਮਨ ਘਰ” ਦੇ 
ਕੰਮਾਂ ਦਾ ਵੀ ਕੋਈ ਧਿਆਨ ਨਹੀਂ ਸੀ ਕਰ ਰਿਹਾ। ਉਹ ਥੋੜ੍ਹੇ ਦਿਨ ਹੀ ਖਡੂਰ ਵਿਚ ਰਹੇ 
ਸਨ ਤੇ ਫਿਰ ਉਨ੍ਹਾਂ ਨੇ ਆਪਣੇ ਪੂਰੇ ਗੁਰੂ ਜੀ ਕੋਲ ਹੀ ਜਾਣਾ ਚਾਹਿਆ। ॥੬੪॥ 


ਲਹਿਣਾ ਜੀ ਸਾਰਿਆਂ ਨੂੰ ਪ੍ਰੇਮ ਨਾਲ ਮਿਲ ਕੇ ਖੁਸ਼ੀ ਚਿੱਤ ਕਰਤਾਰਪੁਰ ਦੇ ਰਾਹ ਪੈ ਗਏ । ਬੰਦੇ 
ਕਹਿ ਰਹੇ ਸਨ, “ਤੁਸੀ ਬਹੁਤ ਦਿਨਾਂ ਬਾਅਦ ਆਪਣੇ ਘਰ£ ਆਏ ਸੀ, ਕੁਝ ਚਿਰ ਹੇਰ ਰਹਿ 
ਪਵੋ। ॥੬੫॥ ਰ 


5।। 53000 38001 50101 ਹ। ੬0੫9 50੧8101815॥08/60018॥.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਯਥਾ' ਯੋਗ ਸਬ ਸੋ ਕਹਿ ਨੀਕੇ? । ਪਹੁੰਚਯੋ ਪੁਰ ਕਰਤਾਰ ਨਜੀਕੇ। 
ਜਾਇ ਦਰਸ ਦੇਖਯੋ ਸੁਖਦਾਈ । ਮਨਿ ਬਿਨ ਫਨੀ? ਮਨੋ ਮਨਿ ਪਾਈ॥੬੬॥ 


“ਸ਼ਰਨ ਸ਼ਰਨ” ਕਹਿ ਚਰਨ ਗਹਾਂਨੇ“ । ਨਮੋ ਕੀਨ ਪਰ£ੰ ਦੰਡ£$ ਸਮਾਨੇ। 
“ਪੁਰਖਾ! ਭਲਾ ਕਰਹਿ ਕਰਤਾਰਾ” । ਅਸ ਕਹਿ ਢਿਗ ਬਿਠਾਇ ਸਤਕਾਰਾ ॥੬੭॥ 


“ਲਹਿਣੇ ! ਤੂਰਨ ਹੀ ਚਲ ਆਯੋ । ਰਹਨਿ ਨਿਕੇਤ ਨ ਕਿਉ ਮਨ ਭਾਯੋ”। 
“ਤੁਮ ਸਬ ਜਾਨਹੁ ਸ੍ਰੀ ਜਗਨਾਥਾ! ਆਵਨ ਰਹਨਿ ਨਹੀਂ ਮੁਝ ਹਾਥਾ॥੬੮॥ 


ਜਿਉ' ਪਤੰਗ ਹ੍ਹੈ ਡੋਰ ਅਧੀਨਾ । ਚਹੈ ਖਿਡਾਰਿ” ਕਰਖਨ ਤਬ ਲੀਨਾ”। 
ਅਸ ਕਹਿ ਸੇਵ ਬਿਖੈ ਮਨ ਲਾਵਾ । ਦੇਖਤ ਦਰਸ ਰਹਤਿ ਹੁਲਸਾਵਾ? ॥੬੯॥ 


ਇਤਿ ਸੀ ਨਾਨਕ ਪ੍ਰਕਾਸ਼ ਗ੍ਰੰਥੇ ਉਤ੍ਰਾਰਧੇ “ਸ੍ਰੀ ਅੰਗਦ ਪ੍ਰਸੰਗ” ਬਰਨਨੰ ਨਾਮ ਅਠਤਾਲੀਸਮੇ' 
ਧਜਾਇ ॥੪੮॥ 


511 5000 4801 5॥10। 4। €080% ੧3101500੫੧)6011.60।। 


ਅਧਿਆਇ 48 ਸ੍ਰੀ ਲਹਿਣਾ ਜੀ ਦਾ ਸੇਵਾ ਕਰਨਾ 


ਪਰ ਲਹਿਣਾ ਜੀ ਯੋਗਤਾ ਅਨੁਸਾਰ' (ਵੱਡਾ ਛੋਟਾ) ਵੇਖ ਕੇ ਸਭ ਨੂੰ ਚੰਗੀ£ ਤਰਾਂ ਮਿਲਣ ਪਿੱਛੋਂ 


ਨੂੰ, ਜਾਣੋ ਫੇਰ ਮਣੀ ਲੱਭ ਗਈ ਹੋਵੇ। ॥੬੬॥ 


“ਆਪ ਜੀ ਦੀ ਸ਼ਰਨ ਜਾਵਾਂ, ਸ਼ਰਨ ਜਾਵਾਂ”, ਕਹਿੰਦਿਆਂ ਉਨ੍ਹਾਂ ਨੇ ਗੁਰੂ ਜੀ ਦੇ ਚਰਨ ਪਕੜ” 
ਲਏ ਸਨ। ਚਰਨਾਂ ਵਿਚ (ਡੰਡੇ? ਵਾਂਗੂੰ) ਲੇਟ”ੰ ਕੇ ਡੰਡੌਤ ਬੰਦਨਾ ਕਰਕੇ ਨਮਸਕਾਰ ਕੀਤੀ । ਗੁਰੂ 
ਨਾਨਕ ਜੀ ਨੇ “ਹੇ ਪੁਰਖਾ! ਕਰਤਾਰ ਭਲੀ ਕਰੇ” ਕਹਿ ਕੇ ਲਹਿਣਾ ਜੀ ਨੂੰ ਆਪਣੇ ਕੋਲ ਬੜੇ 
ਸਤਿਕਾਰ ਨਾਲ ਬਿਠਾ ਲਿਆ। ॥੬੭॥ 


(ਕਿਹਾ), “ਹੇ ਲਹਿਣੇ ! ਤੂੰ ਜਲਦੀ ਹੀ ਵਾਪਸ ਚੱਲ ਆਇਆ ਹੈੱ। ਘਰ ਰਹਿਣ ਨੂੰ ਤੇਰਾ ਮਨ 
ਕਿਉ ਨਹੀਂ ਕੀਤਾ?” (ਤਾਂ ਲਹਿਣਾ ਨੇ ਆਖਿਆ), “ਹੇ ਜਗਤ ਸਵਾਮੀ ਗੁਰੂ ਜੀ, ਆਪ ਸਭ 
ਦੀ ਜਾਣਦੇ ਹੋ। ਆਉਣਾ, ਰਹਿਣਾ ਮੇਰੇ ਹੱਥਾਂ ਵਿਚ ਨਹੀਂ ਹੈ। ॥੬੮॥ 


ਜਿਵੇਂ ਇਕ ਪਤੰਗ, ਡੋਰ ਦੇ ਵੱਸ ਵਿਚ ਹੁੰਦੀ ਹੈ। ਖਿਡਾਰੀ” ਜਦੋਂ' ਚਾਹੇ, ਉਸ (ਪਤੰਗ) ਨੂੰ 
ਖਿੱਚ ਸਕਦਾ ਹੈ। ” ਇਸ ਤਰਾਂ ਕਹਿ ਕੇ ਲਹਿਣਾ ਜੀ ਨੇ ਆਪਣਾ ਮਨ ਸੇਵਾ ਕਰਨ ਵਿਚ 
ਲਾ ਲਿਆ, ਉਹ ਗੁਰੂ ਨਾਨਕ ਜੀ ਦੇ ਦਰਸ਼ਨ ਕਰਦੇ ਅਤੇ ਖੁਸ਼” ਰਹਿੰਦੇ। ॥੬੯॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਸ੍ਰੀ ਲਹਿਣਾ ਜੀ ਦਾ ਸੇਵਾ ਕਰਨਾ” ਨਾਮੀ 
ਅਠਤਾਲੀਵਾਂ ਅਧਿਆਇ ਸਮਾਪਤ ਹੋਇਆ। 


507 


5।। 53000 38000 50101 ਹ। ੬09 ੧3101500੫੧)6011.60।। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਾਰ 


ਲਹਿਣਾ ਜੀ ਗੁਰੂ ਕੋਲ ਰਹਿ ਪਏ ਸਨ ਅਤੇ ਉਨ੍ਹਾਂ ਦਾ ਉਥੇ ਦਿਨ-ਰਾਤ ਗੁਰੂ ਜੀ 
ਦੀ ਚਰਨ-ਸੇਵਾ ਵਿਚ ਹੀ ਗੁਜ਼ਰਦਾ ਸੀ। ਹਰ ਵਕਤ ਲਹਿਣਾ ਜੀ ਦੀ ਗੁਰੂ ਪਾਸ ਰਹਿਣ ਦੀ 
ਇੱਛਾ ਬਣ ਗਈ ਸੀ। ਇਕ ਦਿਨ ਗੁਰੂ ਜੀ ਪਲੰਘ ਉੱਪਰ ਲੇਟੇ ਹੋਏ ਸਨ ਤਾਂ ਇਕ ਸੁੰਦਰ 
ਅਤੇ ਗਹਿਣਿਆਂ ਨਾਲ ਸ਼ਿੰਗਾਰੀ ਇਸਤਰੀ ਗੁਰੂ ਜੀ ਕੋਲ ਆਈ ਅਤੇ ਉਹ ਗੁਰੂ ਜੀ ਦੇ ਚਰਨਾਂ 
ਉੱਪਰ ਮੁੱਠੀਆਂ ਭਰ ਕੇ ਚਲੇ ਗਈ। ਲਹਿਣਾ ਜੀ ਦੇ ਪੁੱਛਣ ਉੱਤੇ ਗੁਰੂ ਜੀ ਨੇ ਦੱਸਿਆ ਕਿ 
ਇਹ ਮਾਇਆ ਖ਼ੁਦ ਇਸਤਰੀ ਦਾ ਰੂਪ ਧਾਰ ਕੇ ਆਈ ਸੀ। ਇਹ ਮੈਲੀ-ਕੁਚੈਲੀ ਅਸਾਂ ਦੇ 
ਪਾਸ ਰਹਿਣਾ ਚਾਹੁੰਦੀ ਹੈ ਪਰ ਅਸਾਂ ਇਸ ਨੂੰ ਆਪਣੇ ਤੋਂ ਦੂਰ ਰੱਖਿਆ ਹੈ। ਇਹ ਗੁਰਿਆਈ 
ਦੀ ਦੂਸਰੀ ਤੇ ਤੀਸਰੀ ਗੱਦੀ ਵੇਲੇ ਨੇੜੇ ਹੁੰਦੀ ਆਵੇਗੀ ਤੇ ਇਹ ਸਾਡੇ ਚੌਥੇ ਜਾਮੇ ਵਿਚ ਹੀ 
ਚੰਗੀ ਤਰਾਂ ਚੌਹਾਂ ਪਾਸਿਆਂ ਤੋਂ' ਪ੍ਰਵੇਸ਼ ਕਰ ਜਾਵੇਗੀ । 

ਇਸ ਤਰਾਂ ਇਕ ਦਿਨ ਗੁਰੂ ਜੀ ਸੁੱਤੇ ਪਏ ਸਨ ਤਾਂ ਲਹਿਣਾ ਜੀ ਨੇ ਦੇਖਿਆ ਕਿ 
ਗੁਰੂ ਜੀ ਦੋਨੋਂ ਪੈਰ ਹਿੱਲ ਰਹੇ ਹਨ, `ਉਨ੍ਹਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ 
ਦੱਸਿਆ ਕਿ ਦੇਵਤੇ ਕਦੇ-ਕਦੇ ਉਨ੍ਹਾਂ ਦੀ ਚਰਨ-ਛੋਹ ਪ੍ਰਾਪਤ ਕਰਨ ਆਉਂਦੇ ਹਨ। ਫਿਰ 
ਇਕ ਦਿਨ ਲਹਿਣਾ ਜੀ ਗੁਰੂ ਜੀ ਦੇ ਚਰਨ ਘੁੱਟ ਰਹੇ ਸੀ ਤਾਂ ਉਨ੍ਹਾਂਨੇ ਗੁਰੂ ਜੀ ਤੋਂ ਪੁੱਛਿਆ 
ਕਿ ਉਨ੍ਹਾਂ ਦੇ ਚਰਨਾਂ ਉੱਤੇ ਝਰੀਟਾਂ ਕਿਵੇਂ ਪਈਆਂ ਹਨ? ਤਾਂ ਗੁਰੂ ਜੀ ਦੱਸਿਆ ਕਿ ਇਕ 
ਆਜੜੀ ਕੰਡਿਆਂ ਆਦਿ ਵਿਚ ਇੱਜੜ ਚਰਾ ਰਿਹਾ ਹੈ, ਨਾਲ ਹੀ ਕੀਰਤਨ ਸੋਹਲੇ ਦਾ ਪਾਠ 
ਕਰ ਰਿਹਾ ਹੈ। ਅਸਾਂ ਉਸ ਨਾਲ ਕੰਡਿਆਂ ਵਿਚ ਫਿਰ ਕੇ ਪਾਠ ਸੁਣ ਰਹੇ ਹਾਂ। ਜਿਸ ਕਰਕੇ 
ਚਰਨਾਂ ਉੱਤੇ ਝਰੀਟਾਂ ਪੈ ਗਈਆਂ। ਫਿਰ ਗੁਰੂ ਜੀ ਨੇ ਆਜੜੀ ਨੂੰ ਸਦਵਾ ਕੇ ਕਿਹਾ ਕਿ 
ਕੀਰਤਨ ਸੋਹਿਲੇ ਦਾ ਪਾਠ ਰਾਤ ਨੂੰ ਕਰਿਆ ਕਰੋ, ਇਸ ਨਾਲ ਪ੍ਰਭੂ _ਰਖਵਾਲੀ ਕਰਦਾ 
ਹੈ।ਇਸ ਤੋਂ ਕੁਝ ਚਿਰ ਬਾਅਦ ਗੁਰੂ ਜੀ ਦੇ ਕਹਿਣ ਉੱਤੇ ਲਹਿਣਾ ਆਪਣੇ ਪਿੰਡ ਖਡੂਰ ਚਲੇ 
ਗਏ ਸਨ, ਪਰ ਉਨ੍ਹਾਂ ਦਾ ਉਥੇ ਮਨ ਨਾ ਲੱਗਿਆ। ਉਹ ਫਿਰ ਵਾਪਸ ਗੁਰੂ ਜੀ ਕੋਲ 
ਕਰਤਾਰਪੁਰ ਪਰਤ ਆਏ । 


5। 500੫ 3801 500। 2 ੬0੫) ?% ।੧੧0੧8੧5॥0੫੧॥60੧੧੦0।। 


ਅਧਿਆਇ 48 ਸ੍ਰੀ ਲਹਿਣਾ ਜੀ ਦਾ ਸੇਵਾ ਕਰਨਾ 


(੯1) ਘੰਡਾ ਹੇੜਾ ਨੂੰ “ਘੰਟਕੁ ਹੇਰਿ” ਵੀ ਕਿਹਾ ਜਾਂਦਾ ਹੈ। ਇਸ ਦਾ ਅਰਥ ਹੈ, ਮਿਰਗ ਫੜਨ 
ਵਾਲੇ ਸ਼ਿਕਾਰੀ ਦੀ ਘੁੰਟਾ। ਜਦੋ' ਜੰਗਲ ਵਿੱਚ ਲੁੱਕ ਕੇ ਸ਼ਿਕਾਰੀ ਘੰਟਾ ਵਜਾਉਂਦਾ ਹੈ ਤਾਂ ਮਿਰਗ 
ਉਸ ਦੀ ਅਵਾਜ਼ `ਤੇ ਮੋਹਿਤ ਹੋ ਕੇ ਉਧਰ ਵੱਲ ਚਲਾ ਆਉਂਦਾ ਹੈ ਕਿਉਂਕਿ ਉਹ ਜਾਣਨਾ 
ਚਾਹੁੰਦਾ ਹੈ ਕਿ ਇਹ ਧੁਨੀ ਕਿਸ ਪਾਸੇ ਤੋਂ ਆ ਰਹੀ ਹੈ? 


(2) ਸੰਕੇਤਕ ਰੂਪ ਵਿੱਚ ਮਾਇਆ ਦਾ ਰੂਪ ਧਾਰ ਕੇ ਆਉਣਾ ਇੱਕ ਤਰਾਂ ਦੀ ਪਰਖ ਕਰਨ 
ਆਉਣਾ ਹੀ ਹੈ।ਮਾਇਆ ਦਾ ਕੰਮ ਗੁਰੂ ਜੀ ਨੂੰ ਧਨ-ਦੌਲਤ, ਪਦਾਰਥ ਦੇ ਮੋਹ ਵਿੱਚ ਪਾਉਣਾ 
ਸੀ, ਪਰ ਗੁਰੂ ਜੀ ਰੱਬੀ-ਆਤਮਾ ਹੋਣ ਕਰਕੇ ਇਸ ਦੇ ਭਰਮ ਵਿੱਚ ਨਹੀਂ ਫਸੇ। ਇਸ ਸੰਦਰਭ 
ਵਿੱਚ ਕਬੀਰ ਜੀ ਲਿਖਦੇ ਹਨ: 
ਕਬੀਰ ਆਈ ਮੁਝਹਿ ਪਹਿ ਅਨਿਕ ਕਰੇ ਕਰਿ ਭੇਸ ॥ 
ਹਮ ਰਾਖੇ ਗੁਰ ਆਪਨੇ ਉਨਿ ਕੀਨੋ ਆਦੇਸੁ ॥ 
(ਗੁ. ਗੂੰ. ਸਾਹਿਬ, ਪੰਨਾ ਨੰ: 1364) 


(3) ਮਾਇਆ ਦਾ ਸੁੰਦਰ-ਇਸਤਰੀ ਦੇ ਰੂਪ ਵਿੱਚ ਆਉਣ ਦਾ ਪਰਸੰਗ, ਪੁਰਾਤਨ 
ਜਨਮਸਾਖੀ ਅਤੇ ਹੋਰ ਸਾਖੀਆਂ ਵਿੱਚ ਨਹੀਂ' ਹੈ। 


(4) ਸੌਣ ਦੇ ਵਕਤ ਗੁਰੂ ਨਾਨਕ ਦੇਵ ਜੀ ਦੇ ਕੋਲ, ਦੇਵਤਿਆਂ ਦਾ ਚੋਰੀ-ਚੋਰੀ ਆਉਣਾ, ਆ 
ਕੇ ਗੁਰੂ ਜੀ ਦੇ ਚਰਨਾਂ ਨੂੰ ਛੂਹਣਾ ਅਤੇ ਫੇਰ ਨਮਸਕਾਰ ਕਰਕੇ ਵਾਪਸ ਚਲੇ ਜਾਣਾ ਆਦਿ 
ਸਾਰਾ ਪਰਸੰਗ ਕਲਪਤ ਜਾਪਦਾ ਹੈ। ਭਾਈ ਸੰਤੋਖ ਸਿੰਘ ਜੀ ਨੇ ਗੁਰੂ ਜੀ ਦੀ ਮਹਿਮਾ ਕਰਨ 
ਹਿਤ ਅਜਿਹੀਆਂ ਗੱਲਾਂ ਲਿਖੀਆਂ ਲੱਗਦੀਆਂ ਹਨ। ਹੋਰ ਕਿਧਰੇ ਵੀ ਅਜਿਹੀ ਸਾਖੀ ਹੋਣ ਦਾ 
ਜ਼ਿਕਰ ਨਹੀਂ ਮਿਲਦਾ। 

(5) ਕੀਰਤਨ ਸੋਹਲੇ ਦਾ ਪਾਠ ਨਿਤਨੇਮ ਦੀਆਂ ਬਾਣੀਆਂ ਵਿੱਚ ਦਰਜ ਹੈ। ਇਸ ਵਿੱਚ ਪੰਜ 


ਸ਼ਬਦ ਹਨ। ਇਸ ਦਾ ਪਾਠ ਸੌਣ ਵੇਲੇ ਕੀਤਾ ਜਾਂਦਾ ਹੈ। ਇਸ ਬਾਣੀ ਵਿੱਚ ਗੁਰੂ ਨਾਨਕ ਜੀ, 
ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਸੰਮਿਲਤ ਹਨ। 


5॥ 58000 8001 5000 2 ੪00੫੧ _ ?% ।੧੫੧0੧੫1500੫੧॥6%080। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਉਨੰਜਵਾਂ 
(ਸੁਭ ਗੁਣ ਮਹਾਤਮ। ਬ੍ਰਿਛਾਂ ਤੋਂ ਭੋਜਨ। ਜਲ ਤਪੱਸਯਾ, ਰੋੜਾਂ ਦੀ ਸਿਹਜਾ, ਰੇਤ ਅੱਕ ਅਹਾਰ) 


ਦੋਹਰਾ 
ਸਮ ਦਮ ਨੇਮ ਵਿਰਾਗ ਯਮ ਕਰੁਨਾ ਸਤ ਸੰਤੋਖ। 
ਸਤਿਗੁਰ ਕੇ ਪ੍ਰਸਾਦਿ ਤੇ ਹੈ ਮਨ ਮਾਲੀ ਪੋਖ॥੧॥ 


ਚੌਪਈ 
ਸ੍ਰੀ ਗੁਰ ਕ੍ਰਿੱਖੀਂ ਕਾਜ ਕਰਾਵਹਿ' । ਅਨਿਕ ਸਿੱਖ ਮਿਲ ਕਾਰ ਕਮਾਵਹਿਂ। 
ਹੋਵਹਿ ਅੰਨ ਅਤੋਟ ਕਿਦਾਰਾ?£ । ਖਲਵਾਰੇ? ਬਹੁ ਲਗਹਿਂ ਅਪਾਰਾ॥੨॥ 


ਦਰ ਲੌ ਕੋਠੇ ਭਰ ਕਰ ਸਾਰੇ । ਦੇਗ ਚਲਾਵਹਿ' ਸਦਾ ਉਦਾਰੇ। 
ਦੇਨ ਲਗਹਿ' ਹੋਵਤ ਭੂਨਸਾਰਾ । ਜਾਮ ਨਿਸਾ ਲੋ ਅਖੁਟ”" ਅਹਾਰਾ॥੩॥ 


ਦੂਰ ਦੇਸ਼ ਤੇ ਨਰ ਮਿਲ ਬ੍ਰਿੰਦਾ । ਆਵਹਿਂ ਦਰਸ ਕਰਹਿ ਸੁਖਕੰਦਾ। 
ਬ੍ਰਹਮਚਾਰੀ, ਜਿ ਬੈਰਾਗੀ, ਗਯਾਨੀ । ਤਪੀ, ਅਤੀਤ, ਦਿਗੰਬਰਿ, ਧਜਾਨੀ॥੪॥ 


ਜੋਗੀ ਪੰਡਤ ਬਹੁ ਸੰਨਯਾਸੀ । ਹਿੰਦੁ ਤੁਰਕ ਆਵਹਿ ਗੁਰ ਪਾਸੀ। 
ਰਾਇ ਰੰਕ ਜੋ ਧਰ ਅਭਿਲਾਖਾ । ਦਰਸ਼ਨ ਕਰਹਿ ਸੁ ਪੂਰਹਿ ਕਾਂਖਾਂ ॥੫॥ 


ਦੇਹਿੰ ਉਪਾਇਨ ਲੇਹਿੰ ਸੁ ਨਾਂਹੀ । ਕੀਰਤਿ ਪਸਰੀ ਸਭਿ ਭਵ ਮਾਂਹੀਂ' । 
ਫਿਰਹਿ ਕਿ ਪਾਂਤਿ£ ਮਰਾਲਨ” ਭੂਲੀ । ਸਭ ਜਗ ਕਿਧੋਂ'_ ਚੰਬੇਲੀ ਫੂਲੀ ॥੬॥ 


ਚੰਦ ਚੰਦ੍ਰਿਕਾਈ ਘਰ ਘਰ ਛਾਈ । ਜਹਿਂ ਕਹਿ ਪਾਰ ਨ ਪਾਯੋ ਜਾਈ। 
ਸੁਨਕੈ ਸੁਜਸ ਹੋਤ ਮਨ ਚਾਊ। ਆਇ ਬਿਲੋਕੈ' ਧਰਕੈ ਭਾਊ ॥ ੭॥ 


ਦੂਰ ਹੁਤੇ ਸਭ ਬਧ ਬਧ ਟੋਲਾ” ਹ੍ਹੈ ਸਮੀਪ ਸੁਖ ਲਹਹਿ”$ ਅਮੋਲਾ। 
` “ਸ੍ਰੀ ਨਾਨਕ ਸ੍ਰੀ ਨਾਨਕ”ਸਾਰੇ । ਉਪਮਾ ਕੇ ਜੁਤ ਸਰਬ ਉਚਾਰੇ ॥੮॥ 


5। 58000 3800 500। ਹ। ੬00੧”? (੧॥1015॥0॥੦/6018.60।। 


ਅਧਿਆਇ 49 ਰੇਤ, ਅੱਕ ਦਾ ਅਹਾਰ ਤੇ ਰੋੜਾਂ ਦੀ ਵਿਛਾਉਣੀ 


ਅਧਿਆਇ ਉਣੰਜਵਾਂ 
(ਬਿਰਛਾਂ ਤੋ ਭੋਜਨ । ਜਲ ਤਪੱਸਿਆ । ਰੋੜਾਂ ਦੀ ਸੇਜ । ਰੇਤ, ਅੱਕ ਦਾ ਭੋਜਨ ਕਰਨਾ) 


ਦੋਹਰਾ 
ਹੇ ਮਨ! ਮਾਲੀ ਬਣ ਕੇ ਗੁਰੂ ਜੀ ਦੀ ਕਿਰਪਾ ਨਾਲ (ਆਪਣੀ ਸਰੀਰ ਰੂਪੀ ਧਰਤੀ ਵਿਚ) ਸਮ, 
ਦਮ, ਨੇਮ, ਵਿਰਾਗ, ਯਮ, ਕਰੁਨਾ, ਸਤਿ ਅਤੇ ਸੰਤੋਖ ਜਿਹੇ ਸ਼ੁੱਭ ਗੁਣਾਂ ਦੀ ਪਾਲਣਾ ਕਰ ॥੧॥ 


ਚੌਪਈ 
ਗੁਰੂ ਨਾਨਕ ਜੀ ਖੇਤੀ' ਦਾ ਕੰਮ ਕਰਵਾਉਂਦੇ ਸਨ। ਬਹੁਤ ਸਿੱਖ ਮਿਲ ਕੇ ਕੰਮ ਕਰਦੇ ਸਨ। ਖੇਤੀ£ 
ਤੋਂ ਬੇਅੰਤ ਅਨਾਜ ਪੈਦਾ ਹੁੰਦਾ ਅਤੇ ਵੱਡੇ-ਵੱਡੇ ਖਲਵਾੜ (ਅੰਨ ਦੇ ਢੇਰ)” ਲੱਗ ਜਾਂਦੇ ਸਨ ॥੨॥ 


ਦਰਵਾਜ਼ਿਆਂ ਤੱਕ ਅਨਾਜ ਦੇ ਕੋਠੇ ਭਰ ਲਏ ਜਾਂਦੇ। ਬਹੁਤ ਖੁੱਲ੍ਹਦਿਲੀ ਨਾਲ ਸਦਾ ਲੰਗਰ 
ਚਲਾਉਂਦੇ। ਲੰਗਰ ਸਵੇਰ ਤੋਂ ਸ਼ੁਰੂ ਹੋ ਕੇ ਪਹਿਰ ਰਾਤ ਬੀਤੀ ਤੱਕ ਅਟੁੱਟ” ਵਰਤਦਾ ਰਹਿੰਦਾ। ॥੩॥ 


ਨਾਗੇ, ਧਿਆਨੀ ਆਦਿ ਸਾਰੇ ਹੀ (ਸ਼ਾਮਲ) ਹੁੰਦੇ। ॥੪॥ 


ਜੋਗੀ, ਪੰਡਤ ਤੇ ਬੇਅੰਤ ਸੰਨਿਆਸੀ ਲੋਕ ਅਤੇ ਹਿੰਦੂ, ਤੁਰਕ ਸਾਰੇ ਹੀ ਗੁਰੂ ਜੀ ਕੋਲ 
ਆਉਂਦੇ। ਰਾਜੇ, ਰੰਕ, ਆਪਣੀ ਇੱਛਾ ਧਾਰ ਕੇ ਦਰਸ਼ਨ ਕਰਦੇ ਤੇ ਗੁਰੂ ਜੀ ਉਨ੍ਹਾਂ ਦੀਆਂ 
ਮੁਰਾਦਾਂ” ਪੂਰੀਆਂ ਕਰਦੇ। ॥੫॥ 


ਉਹ ਤੋਹਫੇ ਭੇਟ ਕਰਦੇ ਤਾਂ ਗੁਰੂ ਜੀ ਨਹੀਂ ਸਨ ਲੈਂਦੇ। ਇਸ ਤਰਾਂ ਗੁਰੂ ਜੀ ਦੀ ਮਹਿਮਾ ਦੂਰ- 
ਦੂਰ ਤੱਕ ਇੰਜ ਫੈਲ ਗਈ ਸੀ, ਮਾਨੋ ਹੰਸਾ ਦੀ ਡਾਰ£ ਭੁੱਲੀ ਹੋਈ ਫਿਰਦੀ ਹੋਵੇ, ਜਾਂ ਸਾਰੇ 
ਜੱਗ ਵਿਚ ਚੰਬੇਲੀ ਫੁੱਲ-ਫਲ ਗਈ ਹੋਵੇ। ॥੬॥ 


ਜਿਵੇਂ ਘਰ-ਘਰ ਵਿਚ ਚੰਦ ਦੀ ਚਾਂਦਨੀ$ ਛਾ ਰਹੀ ਹੋਵੇ। (ਕਵੀ ਜੀ ਦਾ ਖਿਆਲ ਹੈ) ਕਿ ਇਸ 
ਦੀ ਸਿਫਤ ਕਰਨਾ ਅਸਾਨ ਨਹੀਂ, ਉਨ੍ਹਾਂ ਦੀ ਮਹਿਮਾ ਹੁੰਦੀ ਸੁਣ ਕੇ ਮਨ ਵਿਚ ਚਾਉ ਵਧਦਾ ਤੇ 
ਲੋਕੀ' ਹਿਰਦੇ ਵਿਚ ਪ੍ਰੇਮ ਵਸਾ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਂਦੇ। ॥੭॥ 


ਜੋਂ ਦੂਰ-ਦੁਰੇਡੇ ਦੇ ਲੋਕ ਸਨ, ਉਹ ਟੋਲੇ? ਬੰਨ੍ਹ-ਬੰਨ੍ਹ ਕੇ ਆਉਂਦੇ ਤੇ ਉਨ੍ਹਾਂ ਕੋਲ ਪਹੁੰਚ ਕੇ 


ਅਮੋਲਕ ਸੁੱਖ ਪ੍ਰਾਪਤ? ਕਰਦੇ। “ਸ੍ਰੀ ਨਾਨਕ, ਸ੍ਰੀ ਨਾਨਕ” ਕਹਿੰਦੇ ਹੋਏ ਸਾਰੇ ਮਿਲ ਕੇ ਗੁਰੂ 
ਜੀ ਦੀ ਉਪਮਾ ਉਚਾਰਦੇ। ॥੮॥ 


5।। 53000 38001 50101 ਹ। ੬099 511੧810115॥00/60118.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਏਕ ਸਮੈ ਸੰਗਤ ਬਹੁ ਆਈ । ਚਹੁਦਿਸ ਤੇ, ਕਛੁ ਗਨੀ' ਨ ਜਾਈ। 
ਕਈ ਹਜ਼ਾਰ, ਨਗਰ ਕਰਤਾਰਾ । ਮਾਨਵ ਮਿਲੇ ਨ ਪਾਇਯਤ ਪਾਰਾ?2॥੯॥ 


ਧਰਹਿ' ਕਾਮਨਾ ਦਰਸ਼ਨ ਕਰਹੀਂ' । ਬਿਨ ਸੰਸੇ ਮਨ ਬਾਂਛਤ ਪੁਰ ਹੀਂ'। 
ਭਈ ਬਿਭਾਵਰਿ? ਕੀਨ ਬਸੇਰਾ । ਪੁਰ ਕੇ ਚਹੁਦਿਸ ਪਸਰਯੇ ਡੇਰਾ॥੧੦॥ 


ਤਬ ਹੀ ਘਟਿ ਘੂਮਰ ਘਿਰ” ਆਈ । ਬਰਖਤ ਜਲ ਕੀ ਛਹਿਬਰ ਲਾਈ । 
ਬੀਤੀ ਨਿਸ ਪੁਨ ਭਾ ਭੁਨਸਾਰਾ । ਸਗਰੋ ਦਿਵਸ ਪਰਤ? ਰਹਯੋ ਬਾਰਾ॥੧੧॥ 


ਬਹੁਰ ਨ ਹਟੀ ਬਿਤੇ ਦਿਨ ਦੋਊ । ਬਿਨ ਅਹਾਰ ਆਤੁਰ£ ਸਭ ਕੋਊ। 
ਭੋਜਨ ਕਰਨ ਨਹੀ ਬਿਧ ਹੋਈ । ਭੂਖੀ ਬਹੁਤ ਭਈ ਸਭ ਲੋਈ” ॥੧੨॥ 


ਅਵਸਰ ਕਰਨ ਨ ਪਾਇ ਅਹਾਰਾ । ਜਹਿਂ ਜਹਿਂ ਪਸਰ ਰਹਯੋ ਬਹੁ ਬਾਰਾ?। 
ਸ੍ਰੀ ਗੁਰ ਤਬ ਧਰਮਸਾਲ ਮਝਾਰੀ । ਬੈਠੇ ਹੁਤੇ ਭੀਰ ਤਹਿ' ਭਾਰੀ॥੧੩॥ 


੪ 


ਦੋਹਰਾ 
ਸਿਰੀ ਚੰਦ, ਲਖਮੀ, ਕ੍ਰਿੱਤ'ਂ$, ਲਹਿਣਾ ਅਰ ਨਰ ਬ੍ਰਿੰਦ। 
ਬੈਠੇ ਸਰਬ ਸਮੀਪ ਹੀ ਮਧ ਬੇਦੀ ਕੁਲਚੰਦ ॥੧੪॥ 


ਚੌਪਈ 
ਸਭ ਸੰਗਤ ਕੋ ਭੂਖ ਬਿਸਾਲਾ । ਬ੍ਯਾਪੀ ਪੀਰਾ'' ਲਖੀ ਕ੍ਰਿਪਾਲਾ। 
ਸ੍ਰੀ ਚੰਦਹਿ ਕੋ ਆਇਸੁ ਕੀਨੰ । “ਬਰਖਾ ਹੋਤ ਬਿਤੇ ਦਿਨ ਤੀਨੰ ॥੧੫॥ 


ਭਈ ਛੁਧਾਤੁਰ'? ਸੰਗਤ ਭੂਰੀ । ਉਠਹੁ ਤਾਤ ਕੀਜੈ ਕ੍ਰਿਤ ਰੂਰੀ। 
ਤਰੂ ਕਿੱਕਰ ਕੈ ਵਹਿਰ ਜੁ ਠਾਂਢੇ । ਚਢ ਊਪਰ ਝੂਣਹੁ'? ਗਹਿ ਗਾਢੇ ॥੧੬॥ 


ਅਨਿਕ ਪੁਕਾਰ ਅਹਾਰ ਸੁ ਗਿਰਹੀਂ' । ਸੰਗਤਿ ਖਾਇ ਛੁਧਾ ਕੋ ਹਰਿਹੀ'“। 
ਬਹੁਰ ਜੰਬੈ ਬਰਖਾ ਹਟ ਜੈ ਹੈ । ਹੋਇ ਸੁਖੀ ਤਬ ਸਦਨ ਸਿਧੈ ਹੈ”॥੧੭॥ 


5।। 53000 8001 50101 ਗ 6089 ੧3101500੫੧)60011.60।। 


ਅਧਿਆਇ 49 ਰਤ, ਅਕ ਦਾ ਅਹਾਰ ੩ ਚੜਾਂ ਦੀ ਵਿਛਾਉਣੀ 


ਇਕ ਵਾਰ ਚੌਹਾਂ ਪਾਸਿਆਂ ਤੋ ਬਹੁਤ ਸੰਗਤ ਆਈ ਸੀ, ਜਿਸ ਦੀ ਗਿਣਤੀ” ਹੀ ਨਹੀਂ ਸੀ 
ਕੀਤੀ ਜਾ ਸਕਦੀ। ਕਰਤਾਰਪੁਰ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਜਿਸ 
ਦਾ ਪਾਰ£ ਨਹੀਂ ਸੀ ਪਾਇਆ ਜਾ ਸਕਦਾ। ॥੯॥ 


ਲੋਕ ਮਨ ਵਿਚ ਇਛਾਵਾਂ ਧਾਰ ਕੇ ਗੁਰੂ ਜੀ ਦੇ ਦਰਸ਼ਨ ਕਰ ਰਹੇ ਸਨ, ਬਿਨਾਂ ਸ਼ੱਕ ਉਨ੍ਹਾਂ ਦੀਆਂ 
ਸਭ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਸਨ । ਫਿਰ ਰਾਤ? ਪੈ ਗਈ ਤੇ ਲੋਕ ਟਿਕ ਗਏ 
ਸਨ। ਨਗਰ ਦੇ ਚੌਹੀਂ' ਪਾਸੇ ਡੇਰਾ ਪਸਰ ਗਿਆ ਸੀ। ॥੧੦॥ 


ਉਦੋੱ' ਹੀ ਕਾਲੀ ਘਟਾ ਚੜ੍ਹ ਆਈ ਅਤੇ ਮੀਂਹ ਝੜੀ ਲਗਾ ਕੇ, ਵਰਸਣ ਲੱਗਾ।ਰਾਤ ਬੀਤੀ 
ਤੇ ਫਿਰ ਦਿਨ ਚੜ੍ਹ ਗਿਆ ਤੇ ਅਗਲਾ ਸਾਰਾ ਦਿਨ ਵੀ ਮੀਂਹ ਪੈਂਦਾ? ਰਿਹਾ। ॥੧੧॥ 


ਦੋ ਦਿਨ ਬੀਤ ਗਏ, ਫਿਰ ਵੀ ਮੀਂਹ ਨਹੀਂ ਸੀ ਹਟਿਆ। ਬਗੈਰ ਭੋਜਨ ਦੇ ਸਾਰੇ ਲੋਕ 
ਵਿਆਕੁਲ£ ਹੋ ਗਏ ਸਨ। ਭੋਜਨ ਤਿਆਰ ਕਰਨ ਦੀ ਕੋਈ ਵਿਧੀ ਨਹੀਂ ਸੀ ਬਣ ਸਕੀ, ਸਾਰੇ 
ਲੋਕ” ਹੀ (ਭੋਜਨ ਵੱਲੋਂ) ਬਹੁਤ ਭੁੱਖੇ ਹੋ ਗਏ ਸਨ ॥੧੨॥ 


(ਇਸ ਤਰਾਂ) ਭੋਜਨ ਤਿਆਰ ਕਰਨ ਦਾ ਮੌਕਾ ਹੀ ਨਹੀ ਸੀ ਮਿਲ ਰਿਹਾ ਤੇ ਥਾਂ ਥਾਂ ਉੱਤੇ 
ਪਾਣੀ? ਫੈਲਦਾ ਜਾ ਰਿਹਾ ਸੀ। ਉਸ ਵਕਤ ਗੁਰੂ ਜੀ ਭਾਰੀ ਸੰਗਤ ਵਿਚ ਧਰਮਸਾਲਾ ਦੇ ਅੰਦਰ 
ਬੈਠੇ ਹੋਏ ਸਨ, ਜਿੱਥੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਸੀ। ॥੧੩॥ 


ਦੋਹਰਾ 
ਸ੍ਰੀ ਚੰਦ, ਲਖਮੀ ਚੰਦ, ਸਿੱਖ ਸੇਵਕ? ਤੇ ਲਹਿਣਾ ਜੀ ਅਤੇ ਹੋਰ ਬਹੁਤ ਲੋਕਾਂ ਦੇ ਇਕੱਠ 
ਵਿਚਕਾਰ ਬੇਦੀ ਕੁਲ ਦੇ ਚੰਦਰਮਾ (ਗੁਰੂ ਨਾਨਕ ਜੀ) ਬੈਠੇ ਹੋਏ ਸਨ। ॥੧੪॥ 


ਚੌਪਈ 
ਸਾਰੀ ਸੰਗਤ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਗੁਰੂ ਜੀ ਨੇ ਲੋਕਾਂ ਦੀ ਇਹ ਤਕਲੀਫ'' ਜਾਣੀ ਤਾਂ 
ਉਨ੍ਹਾਂ ਸ਼੍ਰੀ ਚੰਦ ਨੂੰ ਆਗਿਆ ਕੀਤੀ, “ਵਰਖਾ ਹੋ ਰਹੀ ਨੂੰ ਤਿੰਨ ਦਿਨ ਬੀਤ ਚੱਲੇ ਹਨ। ॥੧੫॥ 


ਸੰਗਤ ਨੂੰ ਬਹੁਤ ਭੁੱਖ“ ਲੱਗੀ ਹੋਈ ਹੈ, ਇਸ ਲਈ ਪੁੱਤਰ ਉੱਠੇ, ਇਕ ਚੰਗਾ ਕੰਮ ਕਰੋ। ਬਾਹਰ 
ਜੋ ਕਿੱਕਰ ਦੇ ਦਰੱਖਤ ਹਨ, ਉਸ `ਤੇ ਚੜ੍ਹ ਕੇ ਚੰਗੀ ਤਰਾਂ ਉਨ੍ਹਾਂ ਨੂੰ ਹਿਲਾਵੇ'। ॥੧੬॥ 
ਉਸ ਤੋਂ ਭਾਂਤ-ਭਾਂਤ ਦਾ ਭੋਜਨ ਡਿੱਗੇਗਾ, ਜਿਸ ਨੂੰ ਖਾ ਕੇ ਸੰਗਤ ਭੁੱਖ ਮਿਟਾਂ“ ਲਵੇਗੀ। ਫਿਰ 


ਜਦੋ ਮੀਂਹ ਹਟ ਜਾਵੇਗਾ ਤਾਂ ਸਾਰੇ ਲੋਕ ਰਾਜੀ-ਖੁਸ਼ੀ ਆਪੋ-ਆਪਣੇ ਘਰਾਂ ਨੂੰ ਚਲੇ 
ਜਾਣਗੇ।” ॥੧੭॥ 


513 


511 58000 4801 5॥10। 4। ੬00੫9 ੧3101500੫੧)6011.60।। 


ਸੀ ਗੁਰ ਨਾਨਕ ਪ੍ਰਕਾਅ -ਚੁਤ੦'ਚ੫ % ਦੂਸਾਂ 


ਸਿਰੀ ਚੰਦ ਬਾਣੀ ਸੁਣ ਤਬ ਪ੍ਰਾਹੀ । ਪਿਤ ਕੇ ਬਚ ਪ੍ਰਤੀਤ ਜਿਸ ਨਾਂਹੀ। 
“ਬਿਟਪਨ£ ਸੰਗ ਅਸਨ ਕਿਨ ਲਾਯੋ_। ਅਵਿਲੋਕਯੋ ਨਹਿ' ਕਿਸੂ ਸੁਨਾਯੋ॥੧੮॥ 


ਪੂਰਬ ਕਬਹਿ ਨ ਹੋਈ ਐਸੇ । ਆਪ ਬਚਨ ਭਾਖਤ” ਹੋ ਜੈਸੇ। 
ਸਿੱਧ ਮੁਨੀ ਅਰ ਜੇ ਅਵਤਾਰਾ । ਕਿਨ ਹੂੰ ਅਸ ਨਹਿ ਬਚਨ ਉਚਾਰਾ॥੧੯॥ 


ਜਿਉਂ ਬਿੱਪ੍ਰੀਤ” ਆਪ ਫੁਰਮਾਵੇ । ਹੋਂ ਨ ਕਰੋਂ ਨਰ ਬੀਚ ਲਜਾਵੋਂ”। 
ਜਾਨਯੋ ਤਾਤ ਪ੍ਰਤੀਤ ਬਿਹੀਨਾ। ਪ੍ਰਭੁ ਤਬ ਦੁਤਿਯ ਸੰਗ ਬਚ ਕੀਨਾ॥੨੦॥ 


“ਲਖਮੀ ਦਾਸ ਸੁਨਹੁ ਸੁਤ ਆਇਸੁ । ਕਰਹੁ ਕਿਰਤ ਇਹ ਬਿਲਮ ਗਵਾਇਸ। 
ਵਹਿਰ ਮਹੀਰੂਹ? ਝੂਣਹੁ ਜਾਈ । ਸੰਗਤ ਸਗਰੀ ਲੇਹੁ ਬੁਲਾਈ ॥ ੨੧॥ 
ਬਹੁ ਭੂਖੇ ਤ੍ਰਿਪਤਾਵਹੁ£ ਆਛੇ । ਕਰਹਿ' ਨਹੀਂ,ਤਬ ਆਵਹੁ ਪਾਛੇ '। 
ਤਿਸ ਬਿਧਿ ਉੱਤਰ ਦੀਨੋ ਤਾਂਹੀ । ਪਿਤ ਰਜਾਇ ਚਿਤ ਮਾਨਤ ਨਾਹੀਂ ॥੨੨॥ 


ਦ੍ਰੈ ਸੁਤ ਲਖੇ ਪ੍ਰਤੀਤ ਨ ਆਈ । ਉਚਿਤ ਨ ਇਹੁ ਬਿਸਾਲ ਬਡਿਆਈ”। 
ਉੱਤਮ ਹੁਤੋ ਜੋ ਦਾਸਨ ਮਾਂਹੀ । ਲਹਿਣੇ ਸੰਗ ਗਿਰਾ ਪੁਨ ਪ੍ਰਾਹੀ॥ ੨੩॥ 


“ਲਹਿਣੇ ਉਠੋ ਸੁ ਲਹਿਣਾ ਤੋਹੀ । ਤੂਰਨ ਕਰਹੁ ਜੁ ਆਇਸੁ ਮੋਹੀ। 
ਸੰਗਤ ਸਗਰੀ ਲੇਹੁ ਪਿਛਾਰੀ£ । ਹ੍ਹੈ ਤੁਮ ਜਾਵਹੁ ਸਬਨ ਅਗਾਰੀ॥੨੪॥ 


ਵਹਿਰ ਜੁ ਸਾਖਾ? ਝੂਣਹੁ ਨੀਕੇ । ਦੇਹੁ ਅਹਾਰ ਭਾਵਤੇ ਜੀ ਕੇ । 
ਸੁਨਿ ਕਰ ਤਨ ਪਰ ਪਟ? ਨ ਸੰਭਾਰਾ । ਉਠ ਕੈ ਤੂਰਨ ਨਿਕਸਜੋ ਦ੍ਰਾਰਾ'' ॥੨੫॥ 


ਸਗਰੀ ਸੰਗਤ ਸੰਗ ਬੁਲਾਈ । ਬਿਟਪ ਬਿਲੋਕ ਚਢਯੋ ਤਬ ਧਾਈ। 
ਗਹੇ ਪ੍ਰਕਾਂਡ'£ ਸਜੋਰ ਹਿਲਾਏ । ਗਿਰਤ ਪਿਖੇ ਭੋਜਨ ਬਹੁ ਭਾਏ ॥ ੨੬॥ 


5।। 53000 8001 5001 ਗ 6404) ੧3101500੫੧)60011.60।। 


ਅਧਿਆਇ 49 ਰੇਤ, ਅੱਕ ਦਾ ਅਹਾਰ ਤੇ ਰੋੜਾਂ ਦੀ ਵਿਛਾਉਣੀ 


ਸ੍ਰੀ ਚੰਦ ਜੀ ਨੇ ਗੁਰੂ ਜੀ ਦੇ ਬੋਲ ਸੁਣ ਕੇ ਕਿਹਾ, ਜਿਸ ਨੂੰ ਗੁਰੂ ਜੀ ਦੇ ਬਚਨਾਂ `ਤੇ ਭਰੋਸਾ' 
ਨਹੀਂ ਸੀ “ਦਰੱਖਤਾਂ? ਨੂੰ ਭੋਜਨ ਕਿਸ ਨੇ ਲਾ ਦਿੱਤਾ ਹੈ? ਨਾ ਕਿਸੇ ਦੇਖਿਆ ਹੈ ਤੇ ਨਾ ਹੀ 
ਕਿਸੇ ਨੇ ਦੱਸਿਆ ਹੀ ਹੈ। ॥੧੮॥ 


ਜਿਸ ਤਰਾਂ ਤੁਸੀਂ ਕਹਿ? ਰਹੇ ਹੋ, ਇਸ ਤਰਾਂ ਤਾਂ ਪਹਿਲਾਂ ਕਦੇ ਵੀ ਨਹੀਂ ਹੋਇਆ। ਸਿੱਧ ਮੁਨੀ 
ਅਤੇ ਜਿੰਨੇ ਵੀ ਪਹਿਲੇ ਅਵਤਾਰ ਹੋਏ ਹਨ, ਕਿਸੇ ਨੇ ਵੀ ਇਸ ਤਰਾਂ ਦਾ ਬਚਨ ਨਹੀ 
ਕੀਤਾ। ॥੧੯॥ 


ਜਿਸ ਤਰਾਂ ਆਪ ਪੁੱਠੀ” (ਅਣਹੋਈ) ਗੱਲ ਕਹਿੰਦੇ ਹੋ, ਮੈਂ' ਤਾਂ ਨਹੀਂ ਕਰਾਂਗਾ। ਲੋਕਾਂ ਵਿਚ 
ਸ਼ਰਮਿੰਦਾ ਹੋਵਾਂਗਾ। ” ਜਦੋਂ ਗੁਰੂ ਜੀ ਨੇ ਜਾਣ ਲਿਆ ਕਿ ਪੁੱਤਰ ਨੂੰ ਮੇਰੇ `ਤੇ ਯਕੀਨ ਨਹੀਂ ਹੈ 
ਤਾਂ ਉਨ੍ਹਾਂ ਦੂਸਰੇ (ਪੁੱਤਰ) ਨੂੰ ਕਿਹਾ। ॥੨੦॥ 


“ਹੇ ਪੁੱਤਰ ਲੱਖਮੀ ਦਾਸ! ਮੇਰੀ ਆਗਿਆ ਸੁਣੋ, ਤੁਸੀਂ ਇਹ ਕੰਮ ਛੇਤੀ ਨਾਲ ਕਰੋ, ਸਾਰੀ 
ਸੰਗਤ ਨੂੰ ਸੱਦ ਲਵੋਂ ਤੇ ਬਾਹਰ ਜਾ ਕੇ ਦਰੱਖਤ” ਨੂੰ ਹਿਲਾਵੋ। ॥੨੧॥ 


ਲੋਕ ਬਹੁਤ ਭੁੱਖੇ ਹਨ ਇਨ੍ਹਾਂ ਨੂੰ ਚੰਗੀ ਤਰਾਂ ਨਾਲ ਰਜਾ£ ਦੇਵੋ। ਜਦੋਂ' (ਰੱਜ ਕੇ) ਨਾ ਨਾ ਕਰਨ 
ਲੱਗ ਪੈਣ, ਫਿਰ ਇਨ੍ਹਾਂ ਦੇ ਪਿੱਛੇ ਆ ਜਾਣਾ। ” ਉਸ ਨੇ ਵੀ ਸ੍ਰੀ ਚੰਦ ਵਰਗਾ ਹੀ ਜਵਾਬ ਦਿੱਤਾ 
ਸੀ। ਪਿਤਾ ਦੇ ਹੁਕਮ ਨੂੰ ਉਸ ਦਾ ਮਨ ਵੀ ਨਹੀਂ ਸੀ ਮੌਨ ਰਿਹਾ। ॥੨੨॥ 


ਗੁਰੂ ਜੀ ਨੇ ਦੋਨਾਂ ਪੁੱਤਰਾਂ ਨੂੰ ਵੇਖਿਆ (ਸਮਝਿਆ) ਤਾਂ ਉਨ੍ਹਾਂ ਉੱਤੇ ਭਰੋਸਾ ਨਹੀਂ ਸੀ 
ਆਇਆ। ਉਨ੍ਹਾਂ ਸੋਚਿਆ ਇਹ (ਦੋਨੋਂ) ਵੱਡੀ ਵਡਿਆਈ” ਦੇ ਲਾਇਕ ਨਹੀਂ ਹਨ। ਫਿਰ 
ਉਨ੍ਹਾਂ ਨੇ, ਸੇਵਕਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਸਿੱਖ 'ਸ੍ਰੀ ਲਹਿਣਾ ਜੀ” ਨੂੰ ਬਚਨ ਕੀਤਾ। ॥੨੩॥ 


“ਲਹਿਣੇ ! ਉਨੋ, ਤੂੰ ਹੀ ਲੈਣਾ (ਪ੍ਰਾਪਤ ਕਰਨਾ) ਹੈ। ਮੇਰੀ ਆਗਿਆ ਦਾ ਤੁਰੰਤ ਪਾਲਣ ਕਰੋ । 
ਆਪ ਸਭ ਦੇ ਅੱਗੇ ਲੱਗ ਜਾਵੇਂ ਅਤੇ ਸਾਰੀ ਸੰਗਤ ਨੂੰ ਪਿੱਛੇ ਲੈ ਜਾਵੋ ॥੨੪॥ 


ਬਾਹਰ ਜੋ ਬਿਰਛ? ਹੈ, ਉਸ ਨੂੰ ਚੰਗੀ ਤਰਾਂ ਨਾਲ ਹਲੂਣੋ। (ਸੰਗਤ ਨੂੰ) ਮਨਭਾਂਵਦੇ ਸੁਆਦੀ 
ਭੋਜਨ ਦੇਵੋ। ” ਗੁਰੂ ਜੀ ਦੇ ਬੋਲ ਸੁਣ ਕੇ ਉਸ ਨੇ ਆਪਣੇ ਸਰੀਰ ਉਪਰਲੇ ਕੱਪੜੇ ਨੂੰ ਵੀ 
ਠੀਕ ਨਾ ਕੀਤਾ ਤੇ ਤੁਰੰਤ ਹੀ ਉੱਠ ਕੇ ਦਰਵਾਜ਼ੇ! ਵਿਚ ਦੀ ਬਾਹਰ ਨਿਕਲ ਗਿਆ ॥੨੫॥ 


ਉਸ ਨੇ ਸਾਰੀ ਸੰਗਤ ਆਪਣੇ ਕੋਲ ਸੱਦ ਲਈ ਅਤੇ ਸ਼ਰਧਾ ਨਾਲ ਦਰੱਖਤ ਨੂੰ ਵੇਖ ਕੇ ਉਸ 
ਉਪਰ ਚੜ ਗਿਆ। ਉਸ ਨੇ (ਕਿੱਕਰ ਦੇ) ਟਾਹਣੇ'? ਫੜ ਕੇ ਜ਼ੋਰ ਨਾਲ ਹਿਲਾਏ ਤਾਂ ਬਹੁਤ 
ਹੀ ਮਨਭਾਉਂਦੇ ਭੋਜਨ ਡਿੱਗਦੇ ਹੋਏ ਵੇਖੇ। ॥੨੬॥ 


515 
5।। 53000 ਹ80[( 51101 । €03 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਮੋਦਕ' ਸਸਕੁਲਿ£ ਪਰਪਾ? ਪੂਰੀ । ਪਿਖਤ ਸਰਬ ਭਾ ਅਚਰਜ ਭੂਰੀ । 
ਅਧਿਕ ਛੁਧਾ ਮਹਿਂ ਹੁਤੇ ਬਿਹਾਲਾ । ਅਚਵਨ ਲਾਗੇ ਸ੍ਰਾਦ ਬਿਸਾਲਾ£17॥੨੭॥ 


ਜਿਉਂ ਜਿਉਂ ਝੂਣਹਿ ਬਿਟਪਨ ਸੋਊ । ਤਿਉਂ ਤਿਉਂ ਗਿਰਹਿਂ,ਖਾਇ' ਸਭਿ ਕੋਊ । 
ਨਾਨਾ ਭਾਂਤਿ ਪਰਹਿ'ਂ ਧਰ ਆਈ । ਲਗੇ ਨ ਦੀਸਹਿ' ਪਰਤ“ ਦਿਸਾਈ॥ ੨੮॥ 


ਅਚਰਜ ਭੇ ਗਤਿ ਜਾਇ ਨ ਜਾਨੀ | “ਧੰਨ ਧੰਨ”ਕਹਿਂ “ਗੁਰ ਗੁਨਖਾਨੀ”। 
ਇਕ ਤੋ ਭੂਖੇ ਬਾਸਰਾ ਤੀਨ । ਮਿਲਕੋ ਨ ਅਵਸਰ ਅਸਨ ਨ ਕੀਨੰੰ॥੨੯॥ 


ਦੁਤਿਯ ਸ੍ਹਾਦਮੈ5 ਮਿਲਯੋ ਅਹਾਰਾ । ਖਾਇ ਅਧਿਕ ਸੁਖ ਰਿਦੇ ਉਦਾਰਾ। 
ਚਿਰੰਕਾਲ ਲੌ ਅਚਵ ਅਘਾਏ । “ਭਏ ਤ੍ਰਿਪਤ”ਇਵ ਮੁਖਹਿ' ਅਲਾਏ ॥੩੦॥ 


ਹਟ ਜਬ ਰਹੇ ਬਿਲੋਕੇ ਲਹਿਣੇ । ਉਤਰਯੋ ਤਰੇ” ਛੋਰ ਕਰ ਟਹਿਣੇ । 
ਬਿੰਸਤ ਚਤਰ” ਹਜ਼ਾਰ ਹੁਤੇ ਨਰ । ਸਭ ਤ੍ਰਿਪਤਾਏ ਰਹਯੋ ਹਰਖ ਭਰ॥ ੩੧॥ 


ਹਰੈ ਕੈ ਸੰਗਤਿ ਕੇਰ ਅਗਾਰੀ । ਚੁਲ ਆਯੋ ਧ੍ਰਮਸਾਲ ਮਝਾਰੀ। 
ਪਾਇਨ ਪਾਸ ਲਕੁਟ? ਕੀ ਨਯਾਂਈਂ? । ਪਰਯੋ ਦੀਨ ਹ੍ਹੈ ਪ੍ਰੇਮਹਿ ਛਾਈ॥ ੩੨॥ 


ਤਿਹ ਛਿਨ ਕਛੂਕ ਸ਼ਕਤਿ ਹ੍ੈ ਆਈ । ਭਾਨੁਂ'' ਉਗਤ ਜੈਸੇ ਅਰੁਨਾਈ। 
ਸੰਗਤ ਪਾਯਨ ਪਰੀ ਪਿਛਾਰੀ । ਸਰਧਾ ਜਗੀ ਪਰਮ ਸੁਖਕਾਰੀ ॥ ੩੩॥ 


ਬੈਠਹਿ' ਬਿਸਮਹਿਂ ਬਚਨ ਬਖਾਨਹਿ' । “ਅਤਿਸੈ ਅਚਰਜ ਕੋ ਨਹਿ ਜਾਨਹਿਂ। 
ਪੂਰਬ ਭਈ ਨ ਕਬਹੂੰ ਐਸੇ । ਤਰੁ ਤੇ ਅਸਨ ਅਚਾਯੋ'£ ਜੈਸੇ ॥੩੪॥ 


ਪੂਰਨ ਕਲਾਵਾਨ ਪਹਿਚਾਨੇ । ਮਾਨਵ ਆਨ ਅਨੇਕ ਮਿਲਾਨੇ । 
ਜਿਤ ਦਿਸ ਸ੍ਰੀ ਗੁਰ ਜਾਇ' ਅਗਾਰੀ । ਤਿਤ ਦਿਸ ਗਵੈੱ”? ਹਜ਼ਾਰ ਪਿਛਾਰੀ ॥੩੫॥ 


5।। 53000 38000 50101 ਹ। ੬099 ੧3101500੫੧)6011.60।। 


ਅਧਿਆਇ 49 ਰੇਤ, ਅੱਕ ਦਾ ਅਹਾਰ ਤੇ ਰੋੜਾਂ ਦੀ ਵਿਛਾਉਣੀ 


ਲੱਡੂ ਜਲੇਬੀਆਂ”, ਪੂੜੇ?, ਪੂੜੀਆਂ ਆਦਿ ਇਹ ਡਿੱਗਦੇ ਹੋਏ ਵੇਖ ਕੇ ਸਾਰੇ ਹੀ ਹੈਰਾਨ ਹੋ 
ਗਏ । ਲੋਕੀ' ਭੁੱਖ ਨਾਲ ਬੇਹਾਲ ਸਨ ਤੇ ਜਦੋਂ' ਖਾਣ ਲੱਗੇ ਤਾਂ ਬਹੁਤ ਹੀ ਸਵਾਦੀ ਸਨ ॥੨੭॥ 


ਲੋਕੀਂ ਖਾਈ ਜਾਣ। ਭਾਂਤ-ਭਾਂਤ ਦੇ ਖਾਣੇ ਜੋ ਧਰਤੀ ਪਰ ਡਿੱਗਦੇ ਸਨ, ਉਹ ਬਿਰਛ ਨੂੰ ਲੱਗੇ 
ਹੋਏ ਨਹੀਂ ਸੀ ਦਿੱਸਦੇ, ਬੱਸ ਡਿੱਗਦੇ“ ਹੋਏ ਹੀ ਦਿੱਸਦੇ ਸਨ। ॥੨੮॥ 


ਲੀ ਹੈਰਾਨ ਸਨ ਬਿਸੇ ਨੂੰ ਵੀ ਇਸ ਚਾਲ ਦਾ ਪਤਾ ਨਾ ਲੱਗੇ। ਸਾਰੇ ਗੁਰ ਜੀ ਨੂੰ ਇਹ ਹੀ 
ਕਹੀ ਜਾਣ, “ਧੰਨ ਹੋ, ਧੰਨ ਹੋ, ਹੇ ਗੁਣਾਂ ਦੀ ਖਾਣ। ” ਵੇਖੋ ਇੱਕ ਤਾਂ ਤਿੰਨਾਂ ਦਿਨਾਂ” ਦੇ ਭੁੱਖੇ 
ਸਾਂ। ਸਮਾਂ ਨਾ ਮਿਲਣ ਉੱਤੇ ਖਾਣਾ ਵੀ ਨਹੀਂ ਸੀ ਖਾਧਾ। ॥੨੯॥ 


ਦੂਸਰਾ ਬਹੁਤ ਹੀ ਸਵਾਦੀਓ ਖਾਣਾ ਮਿਲਿਆ, ਜਿਸ ਨੂੰ ਛਕ ਕੇ ਮਨ ਨੂੰ ਬਹੁਤ ਹੀ ਸੁੱਖ ਪ੍ਰਾਪਤ 


ਹੋਇਆ। ਲੰਬੇ ਚਿਰ (ੱਛੋਂ ਖਾ ਕੇ ਰੱਜ ਗਏ, ਖਾ ਕੇ ਤਸੱਲੀ ਹੋ ਗਈ। ” ਸਾਰੇ ਆਪਣੇ ਮੂੰਹਾਂ 
ਤੋਂ ਇਉਂ ਕਹਿ ਰਹੇ ਸਨ। ॥੩੦॥ 


ਜਦ ਲਹਿਣਾ ਜੀ ਨੇ ਇਹ ਵੇਖਿਆ ਕਿ ਲੋਕੀਂ ਹੁਣ ਖਾਣ ਤੋਂ ਹਟ ਗਏ ਹਨ ਤਾਂ ਉਹ ਟਾਹਣਿਆਂ 
ਨੂੰ ਛੱਡ ਕੇ ਦਰੱਖਤ ਤੋਂ' ਹੇਠ” ਉਤਰ ਆਏ । ਚੌਵੀ$ ਹਜ਼ਾਰ ਲੋਕਾਂ ਦਾ ਇਕੱਠ ਸੀ ਜੋ ਪੂਰੀ 
ਤਰਾਂ ਨਾਲ ਰੱਜ ਗਏ ਤੇ ਖੁਸ਼ੀ ਨਾਲ ਚਿੱਤ ਭਰ ਗਏ ਸਨ। ॥੩੧॥ 


ਫਿਰ ਲਹਿਣਾ ਜੀ ਸੰਗਤ ਦੇ ਅੱਗੇ ਲੱਗ ਕੇ ਧਰਮਸਾਲਾ ਵਿਚ ਆ ਗਏ ਸਨ। ਉਹ ਲੱਕੜੀ? 
ਵਾਂਗ? ਸਿੱਧਾ ਹੋ ਕੇ ਬਹੁਤ ਹੀ ਨਿਮਰਤਾ ਸਹਿਤ ਬੜੇ ਪ੍ਰੇਮ ਨਾਲ ਗੁਰੂ ਜੀ ਦੇ ਚਰਨਾਂ ਅੱਗੇ 
ਪੈ ਗਏ ਸਨ ਅੰਤੇ ਮਨ ਵਿੱਚ ਬੇਅੰਤ ਪ੍ਰੇਮਾ-ਭਾਵ ਛਾ ਗਿਆ ਸੀ। ॥੩੨॥ 


ਉਸ ਵਕਤ ਅਜਿਹੀ ਸ਼ਕਤੀ ਪੈਦਾ ਹੋਈ ਜਾਪੀ, ਜਿਸ ਤਰਾਂ ਸੂਰਜਾਂ" ਦੇ ਚੜ੍ਹਨ ਵੇਲੇ ਲਾਲੀ 
ਹੋ ਜਾਂਦੀ ਹੈ ਤੇ ਸਾਰੀ ਸੰਗਤ ਲਹਿਣਾ ਜੀ ਦੇ ਪਿੱਛੇ (ਦੂਰ ਤੱਕ) ਲੰਬੀ ਪੈ ਗਈ ਸੀ। ਲੋਕਾਂ 
ਵਿਚ ਸੁੱਖਾਂ ਦੀ ਕਾਰ (ਗੁਰੂ ਜੀ) ਪ੍ਰਤੀ ਬੇਅੰਤ ਸ਼ਰਧਾ ਉਤਪੰਨ ਹੋ ਗਈ ਸੀ। ॥੩੩॥ 


ਸਕਦਾ। ਇਸ ਤਰਾਂ ਪਹਿਲਾਂ ਕਦੀ ਨਹੀਂ ਹੋਇਆ, ਜਿਸ ਤਰਾਂ ਦਰੱਖਤ ਤੋਂ ਭੋਜਨ ਡੇਗ ਕੇ 
ਖੁਆਇਆ'”? ਹੈ” ॥੩੪॥ ਰ 


ਵੱਲ ਵੀ ਗੁਰੂ ਨਾਨਕ ਜੀ ਜਾਣ, ਹਜ਼ਾਰਾਂ ਲੋਕ ਉਨ੍ਹਾਂ ਦੇ ਪਿੱਛੇ-ਪਿੱਛੇ ਉਸ ਦਿਸ਼ਾ ਵੱਲ ਹੀ ਤੁਰੇ 
ਜਾਂਦੇ। ॥੩੫॥ 


5।। 5800੫ 08001 5011 ੬401 5171੧3॥੧0॥85॥08)60118.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸ੍ਰੀ ਨਾਨਕ ਸ੍ਰੀ ਨਾਨਕ”ਨਾਮੂ । ਜਹਿ' ਤਹਿ ਹੈ ਉਚਾਰ ਸੁਖਧਾਮੂ। 
ਗਾਵਹਿ' ਸ਼ਬਦ ਪਢੈ ਦ੍ਰਿਢ ਪ੍ਰੇਮਾਂ । ਕਰ ਬਿਚਾਰ ਹੁਇ ਚਿੱਤ ਸੁ ਖੇਮਾਂ ॥੩੬॥ 


ਸਤਜੁਗ ਬਿਖੈ ਬੇਣ£?? ਭੂਪਾਲਾ । ਕਲੀ ਕਾਲ ਬਰਤਾਇ£ ਬਿਸਾਲਾ। 
ਚੋਰ ਦੁਸ਼ਟ ਅਘ ਕਰਤ ਅਨੇਕਾ । ਨਹਿ ਸਤਸੰਗਤ ਹ੍ਹੈ ਨ ਬਿਬੇਕਾ?॥ ੩੭॥ 


ਸੋ ਸਤਜੁਗ ਕਲਿ ਕਾਲ ਮਝਾਰਾ । ਪ੍ਰਗਟ” ਕੀਨ ਤਬ ਪ੍ਰਭੂ ਉਦਾਰਾ। 

ਜਹਿ' ਤਹਿ' ਹੋਇ ਰਹਯੋ ਸਤਿਸੰਗਾ । ਸਤਿਨਾਮ ਸਿਮਰਹਿ' ਦੁਖ ਭੰਗਾ? ॥੩੮॥ 
ਮਿਲਹਿ' ਬਿਚਾਰਹਿਂ ਗਾਵਹਿ ਕੀਰਤਿ । ਸ਼ੋਭਾ ਸਗਲ ਜਗਤ ਬਿਸਤੀਰਤ£। 

ਜੈ ਜੈ ਕਾਰ ਹੋਤ ਚਹੁ ਫੇਰਾ । ਉਮਗਤ ਸਭ ਕੈ ਪ੍ਰੇਮ ਘਨੇਰਾ॥ ੩੯॥ 


ਮਾਨਵ ਮਿਲੇ ਅਨੇਕ ਹਜਾਰਾ । ਸਰਬ ਦੇਗ ਤੇ ਖਾਇ ਅਹਾਰਾ। 
ਦਰਬ ਉਪਾਇਨ ਆਨਹਿਂ ਕੋਈ । ਕਿਹ ਤੇ ਲੇਹਿੰ ਨ, ਫੇਰਹਿਂ£ ਸੋਈ॥੪੦॥ 


ਸਵਾ ਜਾਮ ਨਿਸ ਜਾਹਿ ਸ਼ਨਾਨਾ । ਜਲ ਮਹਿ ਤਿਸ਼ਟੈੱ? ਕ੍ਰਿਪਾਨਿਧਾਨਾ। 
ਭੋਰ ਹੋਤ ਲੌ ਠਾਂਢੇ ਰਹਿਹੀ' । ਕੰਠਾਂ! ਸਮਾਨ ਜਾਂਹਿ ਜਲ ਅਹਿਹੀ॥੪੧॥ 


ਲਹਿਣਾ ਜਾਇ ਸੰਗ ਤਿਹ ਕਾਲਾ । ਸੇਵਹਿ ਸਤਿਗੁਰ ਚਰਨ ਰਸਾਲਾ' । 
ਹਿਮਾਂ? ਰੁਤ ਹੁਤੀ ਸੀਤ ਅਧਿਕਾਈ । ਇਕ ਦਿਨ ਪੁਨ ਬਰਖਾ ਬਰਖਾਈ॥੪੨॥ 


ਜਲ ਮਹਿ ਪੈਠੇ ਗੁਨੀ ਗਹੀਰੰ । ਲਹਿਣਾ ਬੈਠਯੋ ਸਰਿਤਾਂ? ਤੀਰੰ। 
ਭਯੋ ਸ਼ੀਤ ਤਿਹ ਕਾਲ ਬਿਸਾਲਾ । ਭੀਗੇ ਚੀਰ ਨੀਰ ਕੇ ਨਾਲਾ॥੪੩॥ 


ਸਰਦੀ ਤਬ ਲਹਿਣੇ ਕੌ ਬਯਾਪੀ । ਥਰ ਥਰ ਸੀਤ ਸੰਗ ਦੇਹ ਕਾਂਪੀ'“। 
ਦੰਤ ਜੁਟੇ ਮੁਖ ਜਾਇ ਨ ਬੋਲਾ । ਪਰਯੋ ਧਰਾ ਪੁਨ ਹੋਇ ਅਡੋਲਾ॥ ੪੪॥ 


ਨਹਿ ਸੁਧ ਈਖਦ'? ਰਹੀ ਸਰੀਰਾ । ਕਰ ਤੇ ਗਿਰੇ ਜੁ ਗੁਰ'£ ਕੇ ਚੀਰਾ। 
ਤਿਹ ਛਿਨ ਨਿਕਸੇ ਵਹਿਰ ਗੁਸਾਈ । ਪਿਖਯੋ ਦਾਸ ਸੁਧ ਜਾਂਹਿ ਨ ਕਾਈ॥੪੫॥ 


5।। 53000 800 50101 0। ੬0੩੧ ੧3101500੫੧)60011.60।। 


ਅਧਿਆਇ 49 ਰੇਤ, ਅੱਕ ਦਾ ਅਹਾਰ ਤੇ ਰੋੜਾਂ ਦੀ ਵਿਛਾਉਣੀ 


“ਸ੍ਰੀ ਨਾਨਕ, ਸ੍ਰੀ ਨਾਨਕ” ਸੁੱਖਾਂ ਦਾ ਘਰ ਹੈ, ਜਿੱਥੇ-ਕਿੱਥੇ ਸਭ ਇਹ ਕਹਿ ਕੇ ਉਚਾਰਦੇ । (ਲੋਕ) 
ਬਹੁਤ ਦ੍ਰਿੜ੍ਹ ਪ੍ਰੇਮ ਸਹਿਤ ਸ਼ਬਦ ਗਾਉਂਦੇ-ਸੁਣਦੇ ਅਤੇ ਇਸ ਉੱਪਰ ਵਿਚਾਰ ਕਰਨ ਨਾਲ ਉਨ੍ਹਾਂ 
ਦਾ ਹਿਰਦਾ ਸੁਖੀ” ਹੋ ਜਾਂਦਾ। ॥੩੬॥ 


ਸਤਿਜੁਗ ਵਿੱਚ ਇੱਕ ਰਿਸ਼ੀ 'ਬੈਣ ਰਾਜਾ” ਹੋਇਆ ਹੈ, ਉਸ ਨੇ ਸਤਿਜੁਗ ਵਿਚ ਕਲਜੁਗ 
ਵਰਤਾ£ ਦਿੱਤਾ ਸੀ। ਉਸ ਨੇ ਅਨੇਕਾਂ ਚੋਰ, ਦੁਸ਼ਟ ਤੇ ਪਾਪੀ ਪੈਦਾ ਕੀਤੇ। ਉਸ ਦੇ ਸਮੇਂ ਵਿੱਚ 
ਨਾ ਹੀ ਸਤਿਸੰਗਤ ਹੁੰਦੀ ਤੇ ਨਾ ਹੀ ਕੋਈ ਗਿਆਨ? ਦੀ ਗੱਲ ਹੁੰਦੀ ਸੀ। ॥੩੭॥ 


(ਜਦ ਕਿ) ਗੁਰੂ ਜੀ ਨੇ ਕਲਜੁਗ ਵਿਚ ਸਤਿਜੁਗ ਵਰਤਾ” ਦਿੱਤਾ। ਉਦੋਂ ਤੋਂ ਥਾਂ-ਥਾਂ ਤੇ 
ਸਤਿਸੰਗ ਹੋਣ ਲੱਗਾ। ਲੋਕੀ' ਸਤਿਨਾਮ ਦੇ ਨਾਂ ਨੂੰ ਸਿਮਰਦੇ ਤੇ ਦੁੱਖਾਂ ਦਾ ਨਾਸ਼ ਹੁੰਦਾ ॥੩੮॥ 


ਇਸ ਤਰਾਂ ਮਿਲਦੇ-ਵਿਚਾਰਦੇ ਹੋਏ ਅਤੇ ਪ੍ਰਭੂ ਦੀ ਮਹਿਮਾ ਦਾ ਗਾਇਨ ਕਰਦਿਆਂ ਗੁਰੂ ਜੀ 
ਦੀ ਸੋਭਾ ਸਾਰੇ ਜਗਤ ਵਿਚ ਫੈਲ5 ਗਈ। ਚੌਹੀਂ ਪਾਸੀ' ਗੁਰੂ ਜੀ ਦੀ ਜੈ-ਜੈਕਾਰ ਹੋ ਰਹੀ ਸੀ। 
ਸਾਰਿਆਂ ਲੋਕਾਂ ਦੇ ਮਨ ਵਿਚ ਪ੍ਰੇਮ ਦਾ ਉਛਾਲ ਪੈਦਾ ਹੋ ਰਿਹਾ ਸੀ। ॥੩੯॥ 


(ਇਸ ਤਰਾਂ) ਉਥੇ ਹਜ਼ਾਰਾਂ ਲੋਕ ਇਕੱਠੇ ਹੁੰਦੇ, ਸੰਗਤਾਂ ਲੰਗਰ” ਵਿੱਚੋਂ ਭੋਜਨ ਛਕਦੀਆਂ। ਜੋ 
ਕੋਈ ਧਨ ਪਦਾਰਥ ਭੇਟ ਕਰਨ ਲਈ ਆਉਂਦਾ ਤਾਂ ਉਹ ਕੁਝ ਨਾ ਲੈਂਦੇ ਤੇ ਭੇਟ ਕੀਤਾ ਹੋਇਆ 
ਸਮਾਨ ਵਾਪਸ$ ਕਰ ਦਿੰਦੇ। ॥੪੦॥ 


ਸਵਾ ਪਹਿਰ ਰਾਤ ਰਹਿੰਦੇ ਗੁਰੂ ਜੀ ਇਸ਼ਨਾਨ ਕਰਨ ਜਾਂਦੇ ਅਤੇ ਕਿਰਪਾ-ਖਜ਼ਾਨੇ (ਗੁਰੂ ਜੀ) ਪਾਣੀ 
`ਚ ਖੜ੍ਹੇ ਹੋ ਜਾਂਦੇ । ਦਿਨ ਚੜ੍ਹਨ ਤੱਕ ਖੜ੍ਹੇ ਰਹਿੰਦੇ, ਜਿੱਥੇ ਗਲਾ? ਤੱਕ ਪਾਣੀ ਸੀ ॥੪੧॥ 


ਉਸ ਵੇਲੇ ਲਹਿਣਾ ਜੀ ਉਨ੍ਹਾਂ ਨਾਲ ਜਾਂਦੇ। ਉਨ੍ਹਾਂ ਦੇ ਸੁੰਦਰ'' ਚਰਨਾਂ `ਚ ਸੇਵਾ ਕਰਦੇ। 
ਸਰਦੀ? ਦੀ ਰੁੱਤ ਵਿੱਚ, ਬਹੁਤ ਠੰਢ ਹੁੰਦੀ ਸੀ । ਇਕ ਦਿਨ ਬਹੁਤ ਮੀਂਹ ਪੈਣ ਲੱਗਾ। ॥੪੨॥ 


ਅਥਾਹ ਗੁਣਾਂ ਵਾਲੇ (ਗੁਰੂ ਜੀ) ਜਲ ਵਿਚ ਦਾਖਲ ਹੋ ਗਏ ਸਨ। ਲਹਿਣਾ ਜੀ ਨਦੀ ਦੇ ਕਿਨਾਰੇ” 
ਚੈਠੇ ਹੋਏ ਸਨ। ਉਸ ਵੇਲੇ ਬਹੁਤ ਹੀ ਠੰਢ ਸੀ । ਉਸ ਦੇ ਕੱਪੜੇ ਪਾਣੀ ਨਾਲ ਭਿੱਜ ਗਏ ਸਨ ॥੪੩॥ 


ਲਹਿਣਾ ਜੀ ਨੂੰ ਠੰਢ ਲੱਗਣ ਲੱਗੀ। ਉਨ੍ਹਾਂ ਦਾ ਸਰੀਰ ਥਰ-ਥਰ ਕੰਬਣਾਂ“ ਲੱਗ ਪਿਆ। ਉਨ੍ਹਾਂ ਦੇ ਦੰਦ 
ਜੁੜ ਗਏ। ਮੂੰਹ ਤੋਂ ਬੋਲਿਆ ਨਾ ਜਾਵੇ। ਉਹ ਧਰਤੀ 'ਤੇ ਡਿੱਗ ਪਏ ਅਤੇ ਅਚਲ ਹੋ ਗਏ ॥੪੪॥ 


ਉਨ੍ਹਾਂ ਦੇ ਸਰੀਰ ਨੂੰ ਥੋੜ੍ਹੀਂ” ਜਿੰਨੀ ਵੀ ਸੁਰਤ ਨਾ ਰਹੀ। ਹੱਥਾਂ ਵਿੱਚੋਂ ਗੁਰੂ“ ਜੀ ਦੇ ਕੱਪੜੇ 


ਡਿੱਗ ਪਏ। ਤਾਂ ਉਸੇ ਪਲ ਸਵਾਮੀ (ਗੁਰੂ ਜੀ) ਬਾਹਰ ਨਿਕਲੇ ਤੇ ਉਨ੍ਹਾਂ ਵੇਖਿਆ ਕਿ ਉਸ 
ਦੇ ਸੇਵਕ ਨੂੰ ਕੋਈ ਵੀ ਸੁਰਤ ਨਹੀਂ ਹੈ। ॥੪੫॥ 


5।। 58000 08000 50101 ੬0੧ _ 2? ।੧੧0੧1500੧601੧ਗ00। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਭੀਗ ਸਰੀਰ ਚੀਰ ਗੇ ਜਾਂਕੇ' । ਪਰੇ ਅਚੇਤ ਅੰਗ ਛਿਤ?£ ਤਾਂਕੇ। 
ਪਦ ਪੰਕਜ ਤਨ ਸੋ ਪਰਸਾਯੋ । ਸਰਬ ਅੰਗ ਤੇ ਸ਼ੀਤ ਨਸਾਯੋ ॥੪੬॥ 


ਭਈ ਉਸ਼ਨਤਾ? ਸੁਧ ਹੈ ਆਈ । ਦੇਖ ਪਰਯੋ ਪਾਇਨ ਲਪਟਾਈ। . 
ਬੂਝਯੋ ਦਾਸ ਤਬਹਿ ਜਗਨਾਥਾ । “ਕੌਨ ਹਾਲ ਬੀਤਕੋ ਤੁਝ ਸਾਥਾ?'॥੪੭॥ 6”? 


ਬੋਲਯੋ ਲਹਿਣਾ ਦ੍ੈ ਕਰ ਜੋਰੀ? । “ਸੁਨੀਏ ਪ੍ਰਭੂ ਦਸ਼ਾ ਜਸ ਮੋਰੀ। 
ਬਸਤ੍ਰ ਭੀਜ, ਭਾ ਸ਼ੀਤਂ ਘਨੇਰਾ । ਜੁਟੇ ਦੰਤ ਤਨ ਗਿਰ ਗਯੋ ਮੇਰਾ ॥੪੮॥ 


ਚਰਨ ਕਮਲ ਤੁਮ ਆਨ ਛੁਹਾਵਾ । ਤਤਛਿਨ ਸਗਰੋ ਸ਼ੀਤ ਨਸਾਵਾ। 
ਅਬ ਸੁਚੇਤ ਭਾ ਮੋਰ ਸਰੀਰਾ । ਰਾਵਰ ਭੰਜਤ£ ਹੋ ਸਭ ਪੀਰਾ”॥੪੯॥ 


ਸੁਨ ਬੋਲੇ ਸ੍ਰੀ ਪ੍ਰਭੂ ਕ੍ਰਿਪਾਲਾ । “ਹੋ' ਘਾਲਤ ਜੋ ਘਾਲ ਬਿਸਾਲਾ। 
ਅਨਿਕ ਪ੍ਰਕਾਰਨ ਜੋ ਤਪ ਕਰਨਾ । ਸਭ ਸਿੱਖਨ ਹਿਤ ਲਖਹੁ ਅਚਰਨਾ”॥੫੦॥ 
ਜੋ ਮੇਰੇ ਮਹਿ ਸਰਧਾ ਧਰਹੀਂ । ਮਨ ਕਰ ਸ਼ਬਦ ਕਮਾਵਨ ਕਰਹੀਂ। 


ਨਾਨਕ ਪੰਥੀ ਜਿਨ ਕੋ ਨਾਮ । ਵਾਹਿਗੁਰੂ ਜਪ ਰਹਿਤ ਅਕਾਮ$॥੫੧॥ 


ਸੋ ਜਮ ਕੋ ਨਹਿਂ ਦੇਖਨ ਪੈ ਹੈੱ`। ਸੁਖ ਸੋਂ ਗਤਿ” ਪ੍ਰਾਪਤਿ ਤਿਨ ਹੈ ਹੈ”। 
ਕਮਲ ਬਦਨ ਤੇ ਕਹਿ ਅਸ ਬਾਨੀ । ਪੁਨ ਪੁਰ ਮਹਿ ਆਏ ਗੁਨਖਾਨੀ॥੫੨॥ 


ਬੈਠਤ ਭੇ ਧ੍ਰਮਸਾਲ ਮਝਾਰੀ । ਸੰਗਤ ਆਵਹਿ ਕਰਹਿ ਜੁਹਾਰੀ?। 
ਕਰਨ ਲਗੇ ਤਪ ਕੂਰਾਂ ' ਬਡੇਰਾ । ਪੁਰ ਕੇ ਨਿਕਟ ਨੀਕ ਥਲ ਹੇਰਾ॥੫੩॥ 


ਤਹਾਂ ਕੀਨ ਇਕ ਕੁਟੀ'? ਨਿਰਾਲੀ । ਰੋਰਨ'? ਸੇਜ ਡਸਾਇ ਦੁਖਾਲੀ। 
ਨਿਜ ਸਰੀਰ ਕੇ ਸਮ ਬਨਵਾਈ । ਥਾਇ ਸ਼ੇਸ' ਨਹਿ ਜਹਾਂ ਰਹਾਈ ॥੫੪॥ 


੨1 58000 980 500੧ ੬4000, ੧3101500੫੧)60011.60।। 


ਅਧਿਆਇ 49 ਰੇਤ, ਅੱਕ ਦਾ ਅਹਾਰ ਤੇ ਰੋੜਾ ਵੀ 'ਵਛਤੁਣ 


ਉਨ੍ਹਾਂ ਦੇ ਸਰੀਰ ਦੇ ਸਾਰੇ ਕੱਪੜੇ ਭਿੱਜ ਗਏ ਹਨ ਤੇ ਉਸ ਦਾ ਸਰੀਰ ਧਰਤੀ£ `ਤੇ ਬੇਸੁੱਧ 
ਹੋਇਆ ਪਿਆ ਹੈ। ਗੁਰੂ ਜੀ ਨੇ ਆਪਣੇ ਚਰਨ-ਕਮਲਾਂ ਨਾਲ ਉਸਦੇ ਸਰੀਰ ਨੂੰ ਛੁਟਾਇਆ 
ਤਾਂ ਉਸ ਦੇ ਸਾਰੇ ਸਰੀਰ ਵਿੱਚੋ' ਠੰਢ ਨਸਾ ਦਿੱਤੀ। ॥੪੬॥ 


ਗਰਮੀ? ਆਉਣ ਨਾਲ ਉਨ੍ਹਾਂ ਨੂੰ ਹੋਸ਼ ਆ ਗਈ ਤੇ ਉਹ ਗੁਰੂ ਜੀ ਨੂੰ ਦੇਖ ਕੇ ਉਹ ਉਨ੍ਹਾਂ ਦੇ 
ਪੈਰਾਂ ਨੂੰ ਲਿਪਟ ਗਏ। ਜਗਤ ਸਵਾਮੀ (ਗੁਰੂ ਜੀ) ਨੇ ਆਪਣੇ ਸੇਵਕ (ਲਹਿਣੇ) ਨੂੰ ਪੁੱਛਿਆ, 
“ਤੇਰੇ ਨਾਲ ਕੀ ਵਾਪਰ ਗਿਆ, ਕੀ ਹਾਲ ਹੈ?” ॥੪੭॥ 


ਲਹਿਣਾ ਜੀ ਨੇ ਦੋਨੋਂ ਹੱਥ ਜੋੜ“ ਕੇ ਦੱਸਿਆ, “ਸੁਣੋ ਪ੍ਰਭੂ ਜੀ ਜਿਸ ਤਰਾਂ ਮੇਰੇ ਨਾਲ ਹੋਈ। 
ਕੱਪੜੇ ਭਿੱਜਣ ਨਾਲ ਬਹੁਤ ਠੰਢ ਲੱਗਣ ਲੱਗ ਗਈ ਸੀ, ਮੇਰੇ ਦੰਦ ਵੱਜਣ ਲੱਗ ਪਏ ਤੇ ਮੇਰਾ 
ਸਰੀਰ (ਧਰਤੀ ਉੱਤੇ) ਡਿੱਗ ਪਿਆ ਸੀ। ॥੪੮॥ 


ਤੁਸੀਂ ਆ ਕੇ ਆਪਣੇ ਚਰਨ-ਕਮਲਾਂ ਨੂੰ ਮੇਰੇ ਸਰੀਰ ਨਾਲ ਛੁਹਾਇਆ ਤਾਂ ਪਲ ਵਿਚ ਹੀ ਮੇਰੇ 
ਅੰਦਰੋ' ਠੰਢ ਦੂਰ ਕਰ ਦਿੱਤੀ। ਹੁਣ ਮੇਰਾ ਸਰੀਰ ਸੁਰਤ ਵਿਚ ਆ ਗਿਆ ਹੈ। ਸਭ ਦੁੱਖਾਂ ਨੂੰ 
ਦੂਰ$ ਕਰਨ ਵਾਲੇ ਸਭ ਆਪ ਹੀ ਹੋ।” ॥੪੯॥ 


ਤਾਂ ਕਿਰਪਾਲੂ ਪ੍ਰਭੂ (ਗੁਰੂ ਜੀ) ਨੇ ਆਖਿਆ, “ਜੋ ਅਸੀਂ ਤਪ ਕਰਦੇ ਹਾਂ ਤੇ ਸਖਤ ਘਾਲਣਾ ਕਰਦੇ 
ਹਾਂ ਸਮਝੋਂ, ਆਪਣੇ ਸ਼ਰਧਾਵਾਨ ਸਿੱਖ-ਸੇਵਕਾਂ ਵਾਸਤੇ ਹੀ ਸਾਰ ਕੰਮਾ ਕਰਦੇ ਹਾਂ ॥੫੦॥ 


ਜੋ ਆਦਮੀ ਸਾਡੇ ਉੱਪਰ ਸ਼ਰਧਾ ਰੱਖਦੇ ਹਨ ਅਤੇ ਮਨ ਲਾ ਕੇ ਸ਼ਬਦ ਦੀ ਕਮਾਈ ਕਰਦੇ ਹਨ, 
ਉਹੀ ਨਿਸ਼ਕਾਮ£ ਹੋ ਕੇ ਵਾਹਿਗੁਰੂ ਜੀ ਦਾ ਨਾਮ ਜਪਦੇ ਹਨ, ਜਿਨ੍ਹਾਂ ਦਾ ਨਾਮ “ਨਾਨਕ ਪੰਥੀ” 
ਹੈ। ॥੫੧॥ 


ਉਨ੍ਹਾਂ ਨੂੰ ਜਮ (ਦਾ ਦੁੱਖ) ਨਹੀ' ਵੇਖਣਾ ਪਵੇਗਾ ਅਤੇ ਉਨ੍ਹਾਂ ਨੂੰ ਸੁੱਖਾਂ ਵਾਲੀ ਮੁਕਤੀ? ਪ੍ਰਾਪਤ 
ਹੁੰਦੀ ਹੈ। ” ਆਪਣੇ ਕਮਲ-ਮੁੱਖ ਤੋਂ ਇਸ ਤਰਾਂ ਬਚਨ ਕਰਨ ਪਿੱਛੋ ਗੁਣਾਂ ਦੀ ਖਾਣ (ਗੁਰੂ 
ਜੀ) ਫਿਰ ਨਗਰ ਵਿਚ ਆ ਗਏ। ॥੫੨॥ 


ਉਹ ਧਰਮਸਾਲਾ ਦੇ ਵਿਚ ਬੈਠ ਗਏ। ਸੰਗਤ ਆਉਂਦੀ ਤੇ ਪਰਨਾਮਾ'ਂ? ਕਰਦੀ। ਨਗਰ ਦੇ 
ਨਜ਼ਦੀਕ ਹੀ ਇਕ ਸੁੰਦਰ ਥਾਂ ਵੇਖਿਆ ਤੇ (ਗੁਰੂ ਜੀ) ਕਰੜਾ ਤਪ ਕਰਨ ਲੱਗੇ। ॥੫੩॥ 


ਉਥੇ ਉਨ੍ਹਾਂ ਦੁੱਖ ਦੇਣ ਵਾਲੀ ਰੋੜਾਂ!? ਦੀ ਸੇਜ ਬਣਾ ਕੇ, ਇਕ ਨਿਰਾਲੀ ਕੁੱਟੀਆ'? ਬਣਾ 


ਲਈ। ਉਨ੍ਹਾਂ ਆਪਣੇ ਸਰੀਰ ਦੇ ਬਰਾਬਰ ਦੀ ਹੀ (ਕੁੱਟੀਆ) ਬਣਾਈ ਸੀ, ਜਿਸ ਵਿਚ ਹੋਰ 
ਵਾਧੂ'? ਥਾਂ ਨਹੀਂ ਰੱਖੀ ਸੀ। ॥੫੪॥ 


5।। 53000 8000 50101 ਹ। €09/  ::। 1੧80011ਇ00੫੧6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪੌਢਹਿਂ? ਬੈਠਹਿ' ਰਹਿ' ਤਿੰਹ ਮਾਂਹੀ । ਕਰਨ ਸ਼ਨਾਨ ਸਮੈ ਦੁਇ ਜਾਹੀਂ। 
ਚਹੁਦਿਸ ਤੇ ਨਰ ਆਇ' ਬਿਸਾਲਾ । ਦਰਸ ਬਿਲੋਕ ਧਰਹਿ' ਪਦ ਭਾਲਾ2॥੫੫॥ 


ਕਰਹਿ' ਕਾਮਨਾ ਹਿਰਦੇ ਜੋਈ । ਪੂਰਨ ਹੋਇ ਸਰਬ ਕੀ ਸੋਈ। 
ਜੁਗਲ? ਕਾਲ ਭਲ ਬਨਹਿ ਅਹਾਰਾ । ਅਚਵੈਂ' ਰੁਚਿ ਅਨੁਸਾਰ ਅਪਾਰਾ॥੫੬॥ 


ਬਹੁਤ ਰਸੋਈਏ ਦੇਗ ਕਰੇਈਂ' । ਜਿਤਕ ਅੰਨ ਚਹਿ' ਤੇਤਿਕ” ਲੇਈਂ। 
ਨੀਕੀ ਰੀਤਿ ਸੁਧਾਰ ਬਨਾਵਹਿ' । ਜਿਨ ਤੇ ਸ੍ਰਾਦ ਮਹਾਂ ਸ਼ੁਭ ਆਵਹਿ॥੫੭॥ 
ਸਰਬ ਤਯਾਰ ਹ੍ਹੈ ਭੋਜਨ ਜਬਹੀ । ਜਾਇ ਰਸੋਈਆ ਗੁਰ ਢਿਗ” ਤਬਹੀ। 
ਹਾਥ ਬੰਦ ਹ੍ਹੈ ਠਾਂਢੋਂ ਰਹਹੀ । ਨਿਜ ਮੁਖ ਤੇ ਕੋ ਬਚਨ ਨ ਕਹਹੀ॥੫੮॥ 


ਬੀਤਹਿ ਕਿਤਕ ਕਾਲ ਅਸ ਤਾਹੀ । ਜਬ ਲੋ£ ਪ੍ਰਭੂ ਬਿਲੋਕੈ ਨਾਹੀਂ । 
ਸਹਿਜ ਸੁਭਾਇ ਦ੍ਰਿਸ਼ਟ ਗੁਰ ਪਰਹੀ । ਬਿੱਪ੍ਰ ਸੰਗ ਅਸ ਬਚਨ ਉਚਰਹੀਂ॥੫੯॥ 


“ਹੇ ਦਿਜ ਭੋਜਨ ਭਯੋ ਤਯਾਰੀ । ਆਇ ਹਕਾਰਨ£?ਕਹਹੁ ਉਚਾਰੀ”। 

“ਸਰੀ ਖ੍ਰਭੁ ਤੁਮਰੀ ਕਰੂਨਾ ਕਰਕੈ । ਭਯੋ ਅਹਾਰ ਤਿਯਾਰ ਸੁਧਰਕੈ॥੬੦॥ 

ਤਬ ਤਿਹ ਸੰਗ ਜਾਇ ਜਗ ਸਾਈਂ' । ਰੁਚਿ ਅਨੁਸਾਰ ਸੁ ਭੋਜਨ ਖਾਈਂ। ਜੋ 

ਬਹੁਰ ਦੇਗ ਵਰਤੈ ਪਸ਼ਚਾਤੀ । ਸਰਬ ਸੰਗਤੀ? ਹੋਇ ਅਘਾਤੀ ॥੬੧॥੯”੭ 
ਦੋਨੋ ਸਮੈ ਭਾਂਤਿਂ! ਇਸ ਹੋਇ । ਆਵਹਿ ਖਾਇ, ਨ ਹਟਕੈ ਕੋਇ। 

ਦਰਸ਼ਨ ਦੇਖਹਿ' ਪੂਰੈਂ ਆਸਾ । ਪਢਹਿ` ਸ਼ਬਦ ਕਰਿ ਪ੍ਰੇਮ ਹੁਲਾਸਾ॥੬੨॥ 


ਕਿਤਕ ਸਮੀਪ ਰਹੈ ਸੁਖ ਪਾਈ । ਕਿਤਕ ਦਰਸ ਕਰ ਸਦਨ ਸਿਧਾਈਂ। 
ਇਸ ਪ੍ਰਕਾਰ ਬੀਤਕੋ ਕਿਤ ਕਾਲਾ । ਬਹੁਰ ਤਪਹਿੰ ਤਪ ਕਠਨ ਕ੍ਰਿਪਾਲਾ॥੬੩॥ 


ਭੋਜਨ ਤਜਯੋ, ਨ ਅਚੈ?' ਕਦਾਈਂ । ਏਕ ਅਰਕਾਂ? ਫੁਲ ਖਾਇ ਮੰਗਾਈ। ੯”? 
ਤਿਸ ਪ੍ਰਕਾਰ ਨਿਸ ਦਯੋਸ'? ਬਿਤਾਵਹਿਂ।ਪੁਨ ਜਲ ਆਦਿ ਨ ਕੰਠ'“ ਪੁਚਾਵਹਿਂ॥੬੪॥ 


5।। 53000 38000 50101 । ੬0892 ੧3101500੫੧)60011.60।। 


ਅਧਿਆਇ 49 ਰੇਤ, ਅੱਕ ਦਾ ਅਹਾਰ ਤੇ ਰੋੜਾਂ ਦੀ ਵਿਛਾਉਣੀ 


ਉਹ ਲੇਟੇ' ਜਾਂ ਬੈਠੇ ਰਹਿੰਦੇ, ਦੋਨੋਂ ਵੇਲੇ ਇਸ਼ਨਾਨ ਕਰਨ ਹੀ ਜਾਂਦੇ। ਚਾਰੇ ਪਾਸਿਆਂ ਤੋਂ ਬਹੁਤ 
ਲੋਕ ਆਉਂਦੇ ਤੇ ਦਰਸ਼ਨ ਕਰਕੇ ਉਨ੍ਹਾਂ ਦੇ ਚਰਨਾਂ ਵਿਚ ਮੱਥਾ? ਟੇਕਦੇ। ॥੫੫॥ 


ਜੋ ਵੀ ਉਹ ਮਨ ਵਿਚ ਕਾਮਨਾ ਕਰਕੇ ਆਉਂਦੇ, ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ। ਦੋਨੋਂ? 
ਵੇਲੇ ਲੰਗਰ ਤਿਆਰ ਹੁੰਦਾ। ਬੇਅੰਤ ਲੋਕੀਂ ਖੁਸ਼ ਹੋ ਕੇ ਰੁਚੀਂ ਅਨੁਸਾਰ ਭੋਜਨ ਛਕਦੇ ॥੫੬॥ 


ਬਹੁਤ ਹੀ ਰਸੋਈਏ ਲੰਗਰ ਤਿਆਰ ਕਰਦੇ ਅਤੇ ਜਿੰਨੇ ਵੀ ਭੋਜਨ ਤਿਆਰ ਕਰਨ ਦੀ ਉਨ੍ਹਾਂ ਨੂੰ 
ਕਰਦੇ, ਜਿਸ ਨੂੰ ਖਾਣ ਨਾਲ ਬਹੁਤ ਹੀ ਸੁਆਦ ਆਉਂਦਾ। ॥੫੭॥ 


ਜਦੋਂ ਸਾਰਾ ਭੋਜਨ ਤਿਆਰ ਹੋ ਜਾਂਦਾ ਤਾਂ ਰਸੋਈਆ, ਗੁਰੂ ਜੀ ਪਾਸ” ਜਾਂਦਾ, ਹੱਥ ਜੋੜ ਕੇ ਗੁਰੂ 
ਜੀ ਪਾਸ ਖੜ੍ਹਾ ਰਹਿੰਦਾ ਅਤੇ ਆਪਣੇ ਮੁੱਖ ਤੋਂ ਕੋਈ ਬਚਨ ਨਾ ਕਰਦਾ। ॥੫੮॥ 


ਇਵੇਂ ਕੁਝ ਸਮਾਂ ਬੀਤ ਜਾਂਦਾ, ਜਦ ਤੱਕ ਪ੍ਰਭੂ ਰੂਪ ਗੁਰੂ ਜੀ ਉਸ ਨੂੰ ਤੱਕ ਨਾ ਲੈਂਦੇ ਜਦੋਂ ਸਹਿਜ-ਸੁਭਾਅ 
ਗੁਰੂ ਜੀ ਦੀ ਨਜ਼ਰ ਪੈਂਦੀ ਤਾਂ ਬ੍ਰਾਹਮਣਾਂ (ਰਸੋਈਏ) ਨੂੰ ਇਸ ਤਰਾਂ ਬਚਨ ਕਰਦੇ। ॥੫੯॥ 


ਹੇ ਬ੍ਰਾਹਮਣ ! ਭੋਜਨ ਤਿਆਰ ਹੋ ਗਿਆ ਹੈ, ਕੀ ਤੂੰ ਸੱਦਣਦੈ ਲਈ ਆਇਆ ਹੈਂ? ਉਚਾਰਨ 
ਕਰੋ!” ਤਾਂ ਰਸੋਈਆ ਆਖਦਾ, “ਹੇ ਪ੍ਰਭੂ ਜੀ, ਆਪ ਦੀ ਕਿਰਪਾ ਨਾਲ ਉੱਤਮ ਭੋਜਨ 
ਸ਼ੁੱਧਤਾ ਸਹਿਤ ਤਿਆਰ ਹੋ ਚੁੱਕਿਆ ਹੈ। ” ॥੬੦॥ 


ਤਾਂ ਜਗਤ ਸਵਾਮੀ ਗੁਰੂ ਜੀ ਉਸ ਨਾਲ ਚਲੇ ਜਾਂਦੇ ਤੇ ਰੁਚੀ ਅਨੁਸਾਰ ਭੋਜਨ ਛਕਦੇ। ਇਸ 
ਤੋਂ ਬਾਅਦ ਲੰਗਰ ਵਰਤਦਾ ਅਤੇ ਸਾਰੀ ਸੰਗਤ ਛਕ ਕੇ ਤ੍ਰਿਪਤ” ਹੁੰਦੀ ॥੬੧॥ 


ਦੋਨੋਂ ਵੇਲੇ ਇਸ ਤਰਾਂ”$ ਹੀ ਹੁੰਦਾ। ਲੋਕੀਂ ਆਉਂਦੇ, ਲੰਗਰ ਛਕਦੇ, ਕੋਈ ਵੀ ਖਾਲੀ ਵਾਪਸ ਨਾ 
ਜਾਂਦਾ। ਗੁਰੂ ਜੀ ਦੇ ਦਰਸ਼ਨ ਕਰਕੇ ਆਪਣੀਆਂ ਮੁਰਾਦਾਂ ਪੂਰੀਆਂ ਕਰਦੇ ਤੇ ਬਹੁਤ ਪ੍ਰੇਮ- 
ਭਾਵਨਾ, ਚਾਅ ਨਾਲ ਸ਼ਬਦ ਗਾਇਨ ਕਰਦੇ। ॥੬੨॥ 


ਕਿੰਨੇ ਲੋਕ ਗੁਰੂ ਜੀ ਪਾਸ ਰਹਿੰਦੇ ਤੇ ਸੁੱਖ ਪ੍ਰਾਪਤ ਕਰਦੇ। ਕਿੰਨੇ ਹੀ ਲੋਕ ਦਰਸ਼ਨ ਕਰਕੇ 
ਆਪਣੇ ਘਰਾਂ ਨੂੰ ਚਲੇ ਜਾਂਦੇ। ਇਸ ਤਰਾਂ ਕਿੰਨਾ ਹੀ ਸਮਾਂ ਗੁਰੂ ਜੀ ਨੂੰ ਕਠਨ ਤਪ ਕਰਦਿਆਂ 
ਬੀਤਿਆ ਸੀ। ॥੬੩॥ 

ਤਾਂ ਗੁਰੂ ਜੀ ਨੇ ਭੋਜਨ ਛਕਣਾ ਤਿਆਗ ਦਿੱਤਾ,ਕਦੇ ਵੀ ਨਹੀਂ ਸੀ ਛਕਦੇ''। ਬੱਸ ਇਕ ਅੱਕਾਂ? 
ਦਾ ਫੁੱਲ ਮੰਗਵਾ ਕੇ ਖਾ ਲੈਂਦੇ । ਦਿਨ'?-ਰਾਤ ਇਸ ਤਰੀਕੇ ਹੀ ਗੁਜ਼ਾਰਦੇ ਤੇ ਫਿਰ ਗਲੇ“ 
ਵਿਚ ਦੀ ਪਾਣੀ (ਦੀ ਘੁੱਟ) ਵੀ ਨਾ ਲੰਘਾਉਂਦੇ। ॥੬੪॥ 


5।। 58000 0800 50101 ੬00੫ 523 _ 1੧੧0੧1500)60੧ਗ00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਇ ਕੋਸ! ਲਗ ਕੀਨ ਨਿਸ਼ਾਨੀ । ਤਿਨਕੇ ਬਿਚ ਬਿਚਰਤ£ ਗੁਨਖਾਨੀ । 
ਸ੍ਰੀ ਮੁਖ ਤੇ ਸ਼ੁਭ ਸ਼ਬਦ ਉਚਾਰਹਿ' । ਠਾਂਢੇ ਸਗਰੋ ਦਯੋਸ ਗੁਜਾਰਹਿਂ॥੬੫॥ 


ਦੋਹਰਾ 
ਇਤ ਤੇ ਉਤ ਉਤ ਤੇ ਸੁ ਇਤ ਬਾਸਰ_ਕਰੈ' ਬਿਹਾਇ । 
ਕਰ ਕੁਪੀਨ? ਕਟ ਤਾਂਬ੍ਰ ਕੀ ਸਿਰ ਦੋਕੂਲਾ' ਸੁਹਾਇ॥ ੬੬॥ 


ਚੌਪਈ 
ਸਗਰੇ ਤਯਾਗੇ ਅਪਰ ਜਿ ਚੀਰਾ । ਫਿਰੈ ਪ੍ਰਭੂ ਹੈ ਨਗਨ$ ਸਰੀਰਾ। 
ਬਹੁਰੋ ਆਇ ਬਿਭਾਵਰਿ ਜਬਹੀ । ਇਸਥਿਤ” ਹੋਇ' ਕੁਟੀ ਮਹਿ ਤਬਹੀ॥੬੭॥ 


ਸਿਹਜਾ ਰੋਰਨ ਕੀ ਜੁ ਬਨਾਈ । ਤਿਹ ਪਰ ਪੌਢ ਰਹੈ ਗਤਿਦਾਈ। 
ਬਡੀ ਭੋਰ ਉਠ ਸਰਿਤਾ ਤੀਰਾ । ਜਾਇ ਸੁ ਮੱਜਹਿਂ= ਗੁਨੀ ਗਹੀਰਾ॥੬੮॥ 


ਕਰੀ? ਨਿਸ਼ਾਨੀ ਤਿਨ ਕੇ ਮਾਂਹੀ । ਬਿਚਰਹਿ' ਪੁਨ ਬੈਠਹਿੰ ਪ੍ਰਭੁ ਨਾਂਹੀ। 
ਕਿਤਕ ਕਾਲ ਇਉਂ ਬਿਤਵਨ'£ ਕੀਨਾ । ਬਹੁਰ ਅਰਕ ਫੁਲ ਸੋ ਤਜ ਦੀਨਾ॥੬੯॥ 


ਸਿਕਤਾਂ” ਇਕ ਮਾਸਾ ਮੁਖ ਪਾਵਹਿ । ਤਿਆਗਜੋ ਔਰ,ਨਹੀਂ ਕੁਛ ਖਾਵਹਿਂ। 
ਸ੍ਰੀ ਮੁਖ ਪੰਕਜ ਬਚਨ ਅਲਾਵਾ । 'ਨਾਂਉ ਸੁਹਾਵਾ ਵਖਤ ਸੁਹਾਵਾ ॥੭੦॥ 


ਬਿਚਰਹਿ' ਉਚਰਤ ਇਸੀ ਪ੍ਰਕਾਰਾ । ਮਸਤਕ ਦਿਪੈ ਤੇਜ ਅਤਿ ਭਾਰਾ। 
ਸੁਨ ਸੁਨ ਸਿਫਤ ਆਇ ਨਰ ਭੂਰੰ । ਦਰਸ਼ਨ ਦੇਖਹਿ' ਰਹੈ ਹਦੂਰੰ ॥ ੭੧॥ 


ਜੋ ਨਰ ਆਇ ਚਰਨ ਲਪਟਾਵੈ' । ਤਿਨ ਸੋਂ ਅਸ ਪ੍ਰਭੁ ਬਚਨ ਅਲਾਵੈਂ। 
“ਬਸ ਕਰ ਪੁਰਖਾ! ਭੁਲਾ ਸੁ ਹੋਈ । ਸਿਮਰਹੁ ਨਾਮ ਸਕਲਾਂ? ਦੁਖ ਖੋਈ” ॥੭੨॥ 


511 58000 9800 500। 0 €0%., ੧3101500੫੧)601੧.60।। 


ਅਧਿਆਇ 49 ਰੇਤ, ਅੱਕ ਦਾ ਅਹਾਰ ਤੇ ਰੋੜਾਂ ਦੀ ਵਿਛਾਉਣੀ 


ਦੋ ਕੋਹ! ਤੱਕ ਦੀ ਨਿਸ਼ਾਨੀ ਰੱਖ ਕੇ ਗੁਣਾਂ ਦੀ ਖਾਣ (ਗੁਰੂ ਜੀ) ਉਸ ਘੇਰੇ (ਚੱਕਰ) ਦੇ ਅੰਦਰ- 
ਅੰਦਰ ਘੁੰਮਦੇ ਫਿਰਦੇ£ ਰਹਿੰਦੇ। ਗੁਰੂ ਜੀ ਮੁੱਖ ਤੋਂ ਸੁੰਦਰ ਸ਼ਬਦ ਦਾ ਉਚਾਰਨ ਕਰਦੇ ਹੋਏ 
ਸਾਰਾ ਦਿਨ ਖੜ੍ਹੇ ਰਹਿ ਕੇ ਹੀ ਗੁਜ਼ਾਰ ਦਿੰਦੇ। ॥੬੫॥ 


ਦੋਹਰਾ ਰ 

ਇਸ ਤਰਾਂ ਇਸ ਥਾਂ ਤੋ ਉਸ ਥਾਂ ਉੱਤੇ ਅਤੇ ਉਸ ਥਾਂ ਤੋਂ ਇਸ ਥਾਂ `ਤੇ ਚੱਲਦੇ ਹੋਏ ਗੁਰੂ 
ਸਾਰਾ ਦਿਨ ਬਤੀਤ ਕਰ ਦਿੰਦੇ। ਉਨ੍ਹਾਂ ਨੇ ਲੱਕ ਨਾਲ ਤਾਂਬੇ“ ਰੰਗੀ ਲੰਗੋਟੀ? ਬੰਨ੍ਹੀ ਹੋਈ ਸੀ 
ਅਤੇ ਸਿਰ ਪਰ ਸੋਹਣਾ ਪਰਨਾ (ਸਾਫਾ)£ ਸੋਭਦਾ ਸੀ। ॥੬੬॥ 


ਚੌਪਈ 
ਉਨ੍ਹਾਂ ਹੋਰ ਜਿੰਨੇ ਵੀ ਕੱਪੜੇ ਸਨ, ਸਭ ਦਾ ਤਿਆਗ ਕਰ ਦਿੱਤਾ। ਗੁਰੂ ਜੀ ਨੰਗੇ£ ਸਰੀਰ ਫਿਰਦੇ 
ਰਹਿੰਦੇ। ਜਦੋਂ ਰਾਤ ਪੈ ਜਾਂਦੀ ਤਾਂ ਉਸ ਵੇਲੇ ਕੁਟੀਆ ਵਿਚ ਆ ਬਿਰਾਜਦੇ”। ॥੬੭॥ 


ਜੋ ਰੋੜਾਂ ਦੀ ਸੇਜ ਬਣਾਈ ਹੋਈ ਸੀ। ਉਸ ਉੱਪਰ (ਰਾਤ ਨੂੰ) ਮੁਕਤੀ ਦੇ ਦਾਤੇ (ਗੁਰੂ ਜੀ) ਪਏ 
ਰਹਿੰਦੇ। ਬਹੁਤ ਸਵੇਰੇ ਅਥਾਹ ਗੁਣਾਂ ਵਾਲੇ (ਨਾਨਕ ਜੀ) ਉੱਠ ਪੈਂਦੇ ਤੇ ਨਦੀ ਦੇ ਕਿਨਾਰੇ 
`ਤੇ ਜਾਂਦੇ ਤੇ ਇਸ਼ਨਾਨ ਕਰਦੇ। ॥੬੮॥ 


ਜਿੱਥੋਂ ਤੱਕ ਉਨ੍ਹਾਂ ਨੇ ਨਿਸ਼ਾਨੀ ਲਗਾਈ? ਸੀ, ਪ੍ਰਭੂ (ਗੁਰੂ) ਜੀ ਫਿਰ ਉਸ ਅੰਦਰ ਵਿਚਰਦੇ 
ਰਹਿੰਦੇ। ਉਹ ਫਿਰ ਨਹੀਂ ਸਨ ਬੈਠਦੇ। ਇਸ ਤਰਾਂ ਕਿੰਨਾ ਹੀ ਸਮਾਂ ਬਤੀਤਾਂ? ਕੀਤਾ ਤੇ ਉਨ੍ਹਾਂ 
ਨੇ ਫਿਰ ਅੱਕ ਦਾ ਫੁੱਲ ਖਾਣਾ ਵੀ ਛੱਡ ਦਿੱਤਾ ਸੀ। ॥੬੯॥ 


(ਉਸ ਪਿੱਛੋਂ) ਗੁਰੂ ਜੀ ਨੇ ਇਕ ਮਾਸਾ ਰੇਤ! ਦਾ ਮੂੰਹ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਹੋਰ 
ਕੁਝ ਨਾ ਖਾਂਦੇ, ਸਭ ਕੁਝ ਤਿਆਗ ਦਿੱਤਾ। ਕਮਲ-ਮੁੱਖ ਤੋ ਇਸ ਸ਼ਬਦ ਦਾ ਉਚਾਰਨ ਕਰਦੇ, 
“ਨਾਓ ਸੁਹਾਵਾ, ਵਖਤ ਸੁਹਾਵਾ”, ਭਾਵ ਹੇ ਪ੍ਰਭੂ ! ਤੇਰਾ ਨਾਮ ਅਤੇ ਅੰਮ੍ਰਿਤ ਵੇਲਾ ਬਹੁਤ ਸੁੰਦਰ 
ਹਨ। ॥੭੦॥ 


ਜਦੋਂ ਉਹ ਘੁੰਮਦੇ-ਫਿਰਦੇ ਹੋਏ ਇਸ ਤਰਾਂ ਉਚਾਰਨ ਕਰਦੇ ਹੁੰਦੇ ਤਾਂ ਉਨ੍ਹਾਂ ਦਾ ਮਸਤਕ ਬਹੁਤ 
ਹੀ ਪ੍ਰਕਾਸ਼ਮਾਨ ਹੁੰਦਾ। ਗੁਰੂ ਜੀ ਮਹਿਮਾ ਸੁਣ ਕੇ ਅਨੇਕਾਂ ਲੋਕ ਆਉਂਦੇ ਅਤੇ ਗੁਰੂ ਜੀ ਦੀ 
ਹਜ਼ੂਰੀ ਵਿਚ ਰਹਿੰਦੇ ਤੇ ਉਨ੍ਹਾਂ ਦੇ ਦਰਸ਼ਨ ਕਰਦੇ। ॥੭੧॥ 


ਜੋ ਵੀ ਬੰਦਾ ਆ ਕੇ ਗੁਰੂ ਜੀ ਦੇ ਚਰਨ ਪਕੜਦਾ ਤਾਂ ਗੁਰੂ ਜੀ ਉਸ ਨੂੰ ਇਹ ਬਚਨ ਕਹਿੰਦੇ, 


“ਪੁਰਖਾ! ਬੱਸ ਕਰ। ਤੇਰਾ ਭਲਾ ਹੋਵੇ, ਪ੍ਰਭੂ ਦੇ ਨਾਮ ਦਾ ਸਿਮਰਨ ਕਰੋ। ਸਾਰੇ? ਦੁੱਖ ਨਾਸ਼ 
ਹੋ ਜਾਣਗੇ।” ॥੭੨॥ 


511 5800੫ 8001 5॥10। .। 0੧ ਰ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕੇਤਿਕ ਦਿਨ ਇਉਂ ਗੁਰੁ ਗੁਜ਼ਾਰੈਂ । ਕਲਿ ਮੈ ਨਾਮ ਦੇਯ ਨਰ ਤਾਰੈ'। 


1 ਆ 


ਦਰਸ਼ਨ ਦੇਖਤ ਸ਼ਬਦ ਸੁਨੰਤੇ । ਮਹਾਂ ਪਤਿਤ? ਸੇ ਜਗਤ ਤਰੰਤੇ ॥ ੭੩॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉੜ੍ਰਾਰਧੇ “ਤਪ ਕਰਨ” ਪ੍ਰਸੰਗ ਬਰਨਨੰ ਨਾਮ ਉਣੰਜਮੋ 
ਧਯਾਇ ॥੪੯॥ 


ਰ / 
511 58000 4800 5॥0। ਹ। 07 ਰਾ ੧3101500੫੧)6011.60।। 


ਅਧਿਆਇ 49 ਰੇਤ, ਅੱਕ ਦਾ ਅਹਾਰ ਤੇ ਰੋੜਾਂ ਦੀ ਵਿਛਾਉਣੀ 


ਗੁਰੂ ਜੀ ਨੇ ਕਿੰਨੇ ਹੀ ਦਿਨ ਇਸ ਤਰਾਂ ਗੁਜ਼ਾਰੇ ਸਨ। ਕਲਜੁਗ ਵਿਚ ਨਾਮ ਦਾ ਪਰਚਾਰ 
ਕਰਕੇ ਲੋਕਾਂ ਨੂੰ ਤਾਰ ਦਿੱਤਾ। ਇਸ ਤਰਾਂ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਉਨ੍ਹਾਂ ਦਾ ਉਪਦੇਸ਼ 
ਸੁਣਦਿਆਂ ਅਨੇਕਾਂ ਹੀ ਅਪਵਿੱਤਰ£ ਲੋਕ ਇਸ ਭਵਸਾਗਰ ਵਿੱਚੋਂ ਪਾਰ ਹੋ ਗਏ ॥ ੭੩॥ 


ਸ੍ਰੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਗੁਰੂ ਜੀ ਦਾ ਤਪ ਕਰਨਾ”” ਨਾਮੀ ਉਣੰਜਵਾਂ 
ਅਧਿਆਇ ਸਮਾਪਤ ਹੋਇਆ। 


ਰ੍ 527 
5।। 53000 38001 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਚੁਤਰਾਰਧ ਭਾਗ ਦੂਜਾ 


ਗੁਰੂ ਜੀ ਕੋਲ ਕਰਤਾਰਪੁਰ ਵਿਖੇ ਬਹੁਤ ਸਿੱਖ ਮਿਲ ਕੇ ਕੰਮ ਕਰਦੇ ਸਨ। ਉੱਥੇ 
ਖੇਤੀ ਤੋੱ' ਬੇਅੰਤ ਅਨਾਜ ਪੈਦਾ ਹੁੰਦਾ ਅਤੇ ਵੱਡੇ-ਵੱਡੇ ਖਲਵਾੜ (ਅੰਨ ਦੇ ਢੇਰ) ਲੱਗ ਜਾਂਦੇ 
ਸਨ ਅਤੇ ਬਹੁਤ ਖੁੱਲ੍ਹਦਿਲੀ ਨਾਲ ਸਦਾ ਹੀ ਅਟੁੱਟ ਲੰਗਰ ਵਰਤਦਾ ਰਹਿੰਦਾ। ਗੁਰੂ ਜੀ ਦੇ 
ਹੀ ਆਉਂਦੇ। ਲੋਕ ਤੋਹਫੇ ਭੇਟ ਕਰਦੇ ਤਾਂ ਗੁਰੂ ਜੀ ਨਹੀਂ ਸਨ ਲੈਂਦੇ। ਇਵੇਂ ਸ੍ਰੇਸ਼ਟ ਗੁਰੂ ਜੀ 
ਦੀ ਮਹਿਮਾ ਦੂਰ-ਦੂਰ ਤੱਕ ਫੈਲ ਗਈ ਸੀ। ਇੱਕ ਵਾਰ ਨਗਰ ਦੇ ਚੌਹੀਂ' ਪਾਸੀ ਸੰਗਤ ਦਾ 
ਡੇਰਾ ਪਸਰ ਗਿਆ ਸੀ ਤੇ ਅਚਾਨਕ ਹੀ ਉਸ ਵੇਲੇ ਕਾਲੀ ਘਟਾ ਚੜ੍ਹ ਆਈ ਅਤੇ ਮੀੱਹ 
ਵਰਸਣ ਲੱਗਾ ਤੇ ਝੜੀ ਲੱਗ ਗਈ।ਦੋ ਦਿਨ ਬੀਤ ਗਏ, ਫਿਰ ਵੀ ਮੀਂਹ ਨਹੀਂ ਹਟਿਆ। 
ਬਗੈਰ ਭੋਜਨ ਦੇ ਸਾਰੇ ਲੋਕੀਂ ਵਿਆਕੁਲ ਹੋ ਗਏ ਸਨ। 

ਸਾਰੀ ਸੰਗਤ ਨੂੰ ਬਹੁਤ ਭੁੱਖ ਲੱਗੀ ਹੋਈ ਦੇਖ ਕੇ ਗੁਰੂ ਨਾਨਕ ਜੀ ਨੇ ਸ੍ਰੀ ਚੰਦ ਨੂੰ 
ਆਗਿਆ ਕੀਤੀ ਕਿ ਹੇ ਪੁੱਤਰ ਵਰਖਾ ਹੋ ਰਹੀ ਨੂੰ ਤਿੰਨ ਦਿਨ ਬੀਤ ਚੱਲੇ ਹਨ, ਲੋਕੀਂ ਬਹੁਤ ਭੁੱਖੇ 
ਹਨ। ਬਾਹਰ ਜੋ ਕਿੱਕਰ ਦੇ ਦਰੱਖਤ ਹਨ, ਉਸ ਉੱਪਰ ਚੜ੍ਹ ਕੇ ਚੰਗੀ ਤਰਾਂ ਉਨ੍ਹਾਂ ਨੂੰ ਹਿਲਾਵੋ । 
ਉਸ ਤੋਂ ਭਾਂਤ-ਭਾਂਤ ਦਾ ਭੋਜਨ ਡਿੱਗੇਗਾ, ਜਿਸ ਨੂੰ ਖਾ ਕੇ ਸੰਗਤ ਆਪਣੀ ਭੁੱਖ ਮਿਟਾ ਲਵੇਗੀ। 
ਪਰ ਸ੍ਰੀ ਚੰਦ ਨੇ ਗੁਰੂ ਜੀ ਦਾ ਬਚਨ ਟਾਲ ਦਿੱਤਾ। ਗੁਰੂ ਜੀ ਨੇ ਲੱਖਮੀ ਦਾਸ ਨੂੰ ਇਹ ਬਚਨ 
ਕਿਹਾ ਤਾਂ ਉਸ ਨੇ ਵੀ ਆਖਾ ਨਾ ਮੰਨਿਆ। ਫਿਰ ਗੁਰੂ ਜੀ ਨੇ ਲਹਿਣੇ ਨੂੰ ਇਹੀ ਆਗਿਆ 
ਕੀਤੀ ਤਾਂ ਲਹਿਣੇ ਨੇ ਜ਼ਰਾ ਦੇਰ ਨਾ ਲਾਈ ਸਗੋ ਝੱਟ-ਪੱਟ ਹੀ ਬਚਨ ਪੂਰਾ ਕਰ ਦਿੱਤਾ। 
ਦਰੱਖਤ ਹਿਲਾਉਣ 'ਤੇ ਲੱਡੂ, ਜਲੇਬੀਆਂ, ਪੂੜੇ, ਪੂੜੀਆਂ ਆਦਿ ਦਾ ਭੋਜਨ ਡਿੱਗਦੇ ਹੋਏ ਵੇਖ 
ਕੇ ਸਾਰੇ ਹੀ ਲੋਕ ਹੈਰਾਨ ਹੋ ਗਏ ਤੇ ਸਭ ਨੇ ਖਾ ਕੇ ਆਪਣੀ ਭੁੱਖ ਮਿਟਾ ਲਈ।ਸਾਰੇ ਗੁਰੂ 
ਜੀ ਦੇ ਗੁਣ ਗਾਉਣ ਲੱਗ ਪਏ। ਫਿਰ ਗੁਰੂ ਜੀ ਧਰਮਸਾਲਾ ਦੇ ਵਿਚ ਬੈਠ ਗਏ ਸਨ। ਸੰਗਤ 
ਆਉਂਦੀ ਤੇ ਪਰਨਾਮ ਕਰਦੀ । 

ਨਗਰ ਦੇ ਨਜ਼ਦੀਕ ਹੀ ਗੁਰੂ ਨਾਨਕ ਜੀ ਨੇ ਇਕ ਸੁੰਦਰ ਥਾਂ ਵੇਖਿਆ ਤੇ ਕਰੜਾ 
ਤਪ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਰੋੜਾਂ ਦੀ ਸੇਜ ਬਣਾ ਲਈ ਤੇ ਇਕ ਛੋਟੀ ਜਿਹੀ 
ਕੁਟੀਆ ਵੀ ਬਣਾ ਲਈ। ਇਸ ਤਰਾਂ ਕਿੰਨਾ ਹੀ ਸਮਾਂ ਗੁਰੂ ਜੀ ਨੂੰ ਕਠਨ ਤਪ ਕਰਦਿਆਂ 
ਬੀਤਿਆ ਸੀ। ਫੇਰ ਉਨ੍ਹਾਂ ਨੇ ਭੋਜਨ ਛਕਣਾ ਵੀ ਤਿਆਗ ਦਿੱਤਾ ਸੀ। ਬੱਸ ਇਕ ਅੱਕ ਦਾ 
ਫੁੱਲ ਮੰਗਵਾ ਕੇ ਖਾ ਲੈਂਦੇ। ਬਹੁਤ ਸਵੇਰੇ ਗੁਰੂ ਨਾਨਕ ਜੀ ਉੱਠ ਪੈਂਦੇ ਤੇ ਨਦੀ ਵਿੱਚ ਜਾ ਕੇ 
ਇਸ਼ਨਾਨ ਕਰਦੇ। ਕਾਫੀ ਸਮਾਂ ਬੀਤ ਜਾਣ ਮਗਰੋਂ ਉਨ੍ਹਾਂ ਨੇ ਅੱਕ ਦਾ ਫੁੱਲ ਖਾਣਾ ਵੀ ਛੱਡ 
ਦਿੱਤਾ ਤੇ ਇਕ ਮਾਸਾ ਰੇਤ ਦਾ ਮੂੰਹ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਹੋਰ ਕੁਝ ਨਾ ਖਾਂਦੇ, 
ਸਭ ਕੁਝ ਹੀ ਤਿਆਗ ਦਿੱਤਾ। 


528 


5।। 53000 38000 50101 ਹ। ੬0੫9 ੧3101500੫੧6011.601। 


ਅਧਿਆਇ 49 ਰੇਤ, ਅੱਕ ਦਾ ਅਹਾਰ ਤੇ ਰੋੜਾਂ ਦੀ ਵਿਛਾਉਣੀ 


(੯1) ਦਰੱਖਤਾਂ ਤੋਂ ਮਠਿਆਈ ਜਾਂ ਭੋਜਨ ਡਿੱਗਣ ਦਾ ਜ਼ਿਕਰ ਹੋਰ ਕਿਧਰੇ ਨਹੀਂ ਮਿਲਦਾ। ਜਾਪਦਾ 
ਹੈ ਕਿ ਇਹ ਪਰਸੰਗ ਕਵੀ ਜੀ ਨੇ ਇਹ ਪਰਖ ਕਰਨ ਲਈ ਹੀ ਰਚਿਆ ਕਿ ਉਨ੍ਹਾਂ ਦੇ ਦੋਨੋਂ 
ਪੁੱਤਰ ਲਖਮੀ ਚੰਦ ਅਤੇ ਸਿਰੀਚੰਦ ਉਨ੍ਹਾਂ ਦੇ ਅਨੁਸਾਰੀ ਨਹੀ' ਹਨ। 


(੯2) ਪੁਰਾਣਾਂ ਅਨੁਸਾਰ ਵੇਣ ਇੱਕ ਰਾਜਾ ਹੋਇਆ ਹੈ ਜੋ ਅੰਗ ਦਾ ਪੁੱਤਰ ਅਤੇ ਰਾਜਾ ਪ੍ਰਿਥੂ 
ਦਾ ਪਿਤਾ ਸੀ। ਮਹਾਂਭਾਰਤ ਅਤੇ ਹਰਿਵੰਸ ਅਨੁਸਾਰ ਵੇਣ-ਰਾਜਾ ਮਹਾਂ-ਅਧਰਮੀ ਸੀ ਅਤੇ 
ਇਸ ਨੂੰ ਰਿਸ਼ੀਆਂ ਨੇ ਘਾਹ ਦੀਆਂ ਤੀਲੀਆਂ ਨਾਲ ਮਾਰ ਦਿੱਤਾ ਸੀ। 


(3) ਇਹ ਸਾਖੀ ਮਿਹਰਬਾਨ ਵਾਲੀ ਜਨਮਸਾਖੀ 'ਤੇ ਅਧਾਰਤ ਹੈ। ਹੋਰ ਕਿਸੇ ਜਨਮਸਾਖੀ 
ਵਿੱਚ ਨਹੀ ਮਿਲਦੀ। 


(4) ਸਿੱਖ ਧਰਮ ਵਿੱਚ ਲੰਗਰ ਦੀ ਮਰਿਆਦਾ ਇਸ ਤਰਾਂ ਦੀ ਨਹੀਂ' ਹੈ ਕਿ ਸਭ ਤੋਂ ਪਹਿਲਾਂ 
ਗੁਰੂ ਨੂੰ ਲੰਗਰ ਛਕਾ ਕੇ, ਬਾਅਦ ਵਿੱਚ ਸੰਗਤਾਂ ਨੂੰ ਛਕਾਇਆ ਜਾਵੇ । ਇੱਥੇ ਕਵੀ ਨੇ ਲਿਖਿਆ 
ਹੈ ਕਿ ਗੁਰੂ ਨਾਨਕ ਦੇਵ ਜੀ ਦੇ ਰੁਚੀ ਅਨੁਸਾਰ ਭੋਜਨ ਛਕ ਲੈਣ ਤੋਂ ਬਾਅਦ ਸੰਗਤ ਵਿੱਚ ਲੰਗਰ 
ਵਰਤਾਇਆ ਜਾਂਦਾ ਸੀ, ਉਚਿਤ ਨਹੀ ਜਾਪਦਾ। ਸਿੱਖ ਧਰਮ ਦੀ ਮਰਯਾਦਾ ਅਨੁਸਾਰ ਸੰਗਤ 
ਅਤੇ ਗੁਰੂ ਇਕੱਠੇ ਬੈਠ ਕੇ ਲੰਗਰ ਛਕਦੇ ਹਨ। 


(5) ਭਾਈ ਗੁਰਦਾਸ ਜੀ ਨੇ ਵਾਰ ਪਹਿਲੀ, ਪਉੜੀ ਚੌਵੀ ਵਿੱਚ ਗੁਰੂ ਜੀ ਦੁਆਰਾ ਅੱਕ ਦਾ 
ਫਲ ਖਾਣ ਦੀ ਪੁਸ਼ਟੀ ਇਵੇਂ ਕੀਤੀ ਹੈ: 

ਰੇਤੁ ਅੱਕੁ ਆਹਾਰੁ ਕਰਿ ਰੋੜਾ ਕੀ ਗੁਰ ਕਰੀ ਵਿਛਾਈ। 

ਭਾਰੀ ਕਰੀ ਤਪਸਿਆ ਵਡੇ ਭਾਗਿ ਹਰਿ ਸਿਉ ਬਣਿ ਆਈ॥ 


51 58000 98001 5॥10। 0 099 ਦਾ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
(ਘਾਲ ਤੇ ਮੇਹਰ, ਨਾਨਕ ਰੂਪ ਗੁਰੂ ਸਿੱਖੀ ਵਿਚੋ ਪਰਖ ਕੇ ਦੱਸਿਆ) 
ਦੋਹਰਾ 


ਰਿਦਾ ਕਿਦਾਰ' ਸੁਧਾਰਨੋ ਤਜਨੋ ਸਰਬ ਬਿਕਾਰ । 
ਸਤਿਗੁਰ ਕਰੁਨਾ ਜਲ ਪਰੈ ਭਗਤਿ ਕ੍ਰਿਖੀ£ ਹੂੈ ਸਾਰ? ॥੧॥ 


ਚੌਪਈ _ 
ਅਬ ਸ੍ਰੀ ਪ੍ਰਭੂ ਨੈ ਤਪ ਬਹੁ ਠਾਨਾ । ਜਹਿਂ ਤਹਿ ਪਸਰਯੇ ਸੁਜਸੁ ਮਹਾਨਾ। 
ਦੇਸ਼ ਬਿਦੇਸ਼ਨ ਘਰ ਘਰ ਮਾਂਹੀ । ਸੀ ਨਾਨਕ ਸ੍ਰੀ ਨਾਨਕ'ਪ੍ਰਾਹੀਂ॥੨॥ 


ਮਿਲਿਹਿਂ ਪਰਸਪਰ ਮਾਨਵ ਬ੍ਰਿੰਦਾਂ । ਆਵਹਿ' ਦਰਸ਼ਨ ਹੇਤੁ ਮੁਕੰਦਾ। 
ਕੇਤਿਕ ਦਰਸ ਕਰਹਿ' ਘਰ ਜਾਹੀ । ਕੇਤਿਕ ਰਹੈ' ਪ੍ਰਭੂ ਕੇ ਪਾਹੀਂ॥੩॥ 


ਭੀਰ ਭੂਰ ਭੀ ਪੁਰ ਕਰਤਾਰਾ । ਖਾਇ ਸਮੇਂ ਦੁਇ ਰੁਚਿਰ ਅਹਾਰਾ। 
ਹੋਇ ਅੰਨ ਕੀ ਤੋਟ ਨ ਕੋਈ । ਰਹੈ ਜੂ, ਦੇਗ ਅਚੈ? ਸਭ ਕੋਈ॥੪॥ 


| 


ਦੋਹਰਾ 
ਦੇਸ਼ ਬਿਦੇਸ਼ਨ ਤੇ ਤਹਾਂ ਬਹੁ ਸੰਗਤ ਭੀ ਆਇ। 
ਅੱਪ੍ਰਮਾਨ ਗਿਨਤੀ ਨ ਕੋ ਦਰਸ਼ਨ ਕਰ ਹਰਖਾਇ£ ॥੫॥ 


ਚੌਪਈ 

ਇਸ ਬਿਧਿ ਕੇਤਿਕ ਬਰਖ ਬਿਤਾਏ । ਨਾਮ ਦਾਨ ਇਸ਼ਨਾਨ ਦ੍ਰਿੜਾਏ। 

ਜਹਿਂ ਤਹਿ ਕਿਰਤਨ ਕੀ ਧੁਨ ਹੋਤੀ । ਸੁਮਤਿ ਭਗਤਿ ਮੈਂ ਅਧਿਕ ਉਦੋਤੀ” ॥੬॥ 
ਜੈ ਜੈ ਕਾਰ ਕਰਹਿ' ਚਹੂ` ਫੇਰੇ । ਹੋਇ ਸ਼ਬਦ ਅੱਭਕਾਸ ਘਨੇਰੇ। 

ਪੁਨ ਸਿੱਖੀ ਪਰਖਨ ਮਨ ਠਾਂਨੀ । ਸੁਨਹੁ ਕਥਾ ਜਿਉ ਕਿਯ ਗੁਨਖਾਨੀ॥ ੭॥ 
ਬਰਜਾ ਦੀਨ ਕਹਿ ਕਰ ਨਰ ਸੋਈ । ਏਕ ਸਮੇ ਨਿਸ ਦਿਨ ਮਹਿ ਹੋਈ। 


ਸਭਿ ਸਿੱਖਨ ਸੋਂ ਬਚਨ ਉਚਾਰਾ । “ਅਬ ਲਾਂਗਲਨ? ਬਾਹੋ ਸੁਖਕਾਰਾ ॥੮॥ 


5 53000 28001 5॥0। 3 ੬0)” ੧8101੨॥0੫੧60111.00।। 


ਅਧਿਆਇ 50) ਗੁਰਗੱਦੀ ਲਈ ਪਰਖ 


ਅਧਿਆਇ ਪੰਜਾਹਵਾਂ 
(ਘਾਲ ਅਤੇ ਮਿਹਰ । ਨਾਨਕ ਰੂਪ, ਗੁਰਸਿੱਖੀ `ਚੋਂ ਪਰਖ ਕੇ ਦਿਖਾਇਆ) 


ਦੋਹਰਾ 

ਸਾਰੇ ਵਿਕਾਰਾਂ ਦਾ ਤਿਆਗ ਕਰਨਾ, ਜਾਣੋ ਹਿਰਦੇ ਰੂਪੀ ਖੇਤ' ਨੂੰ ਸੁਧਾਰਨ ਵਾਂਗ ਹੈ, ਜੇਕਰ 
(ਇਸ ਖੇਤ ਉੱਪਰ) ਗੁਰੂ ਜੀ ਦੀ ਮਿਹਰ ਦਾ ਪਾਣੀ ਲੱਗ ਜਾਵੇ ਤਾਂ ਭਗਤੀ ਰੂਪੀ ਖੇਤੀ? ਸ੍ਰੇਸ਼ਟ” 
ਹੋਵੇਗੀ। ॥੧॥ 


ਚੌਪਈ 
ਇਸ ਤਰਾਂ ਗੁਰੂ ਜੀ ਨੇ ਬਹੁਤ ਤਪ ਕੀਤਾ ਤੇ ਉਨ੍ਹਾਂ ਦਾ ਸਭ ਪਾਸੀਂ ਜਸ ਫੈਲ ਗਿਆ। ਘਰ- 
ਘਰ, ਦੇਸ਼-ਵਿਦੇਸ਼ ਵਿਚ ਸ੍ਰੀ ਨਾਨਕ, ਸ੍ਰੀ ਨਾਨਕ, ਕਿਹਾ ਜਾਣ ਲੱਗਿਆ। ॥੨॥ 


ਲੋਕਾਂ ਦੇ ਝੁੰਡ” ਮਿਲ ਕੇ ਮੁਕਤੀਦਾਤਾ ਦੇ ਦਰਸ਼ਨ ਕਰਨ ਲਈ ਆਉਂਦੇ। ਕਿੰਨੇ ਸਾਰੇ ਲੋਕ 
ਸਰ ਸਹਿ ਹੀ ਮਿ ਵੀਹ ਕਲੀ ਕਰੀ ਦਿ 
ਧੈਂਦੇ। ॥੩॥ 


ਕਰਤਾਰਪੁਰ ਵਿਚ ਬਹੁਤ ਸੰਗਤ ਇਕੱਠੀ ਹੁੰਦੀ ਅਤੇ ਦੋਨੋਂ ਵੇਲੇ ਸਵਾਦੀ ਭੋਜਨ (ਲੰਗਰ) 
ਛਕਦੇ। ਅੰਨ ਦੀ ਕੋਈ ਵੀ ਤੋਟ ਨਾ ਆਉਂਦੀ, ਜੋ ਰਹਿ ਪੈਂਦੇ, ਉਹ ਸਾਰੇ ਹੀ ਉਥੇ ਲੰਗਰ 
ਛਕਦੇ?। ॥੪॥ 


ਰਖ 


ਦੋਹਰਾ 
ਦੇਸ਼ਾਂ-ਵਿਦੇਸ਼ਾਂ ਤੋਂ ਉਥੇ ਬਹੁਤ ਸੰਗਤਾਂ ਆਉਂਦੀਆਂ, ਜਿਨ੍ਹਾਂ ਦੀ ਗਿਣਤੀ ਨਹੀ' ਸੀ ਕੀਤੀ ਜਾ 
ਸਕਦੀ। ਸਾਰੇ ਲੋਕ ਗੁਰੂ ਜੀ ਦੇ ਦਰਸ਼ਨ ਕਰਕੇ ਖੁਸ਼£ ਹੁੰਦੇ। ॥੫॥ 

ਚੌਪਈ 

ਇਸ ਤਰਾਂ ਨਾਮ-ਦਾਨ, ਇਸ਼ਨਾਨ ਦ੍ਰਿੜ੍ਹਾਉਂਦਿਆਂ ਕਈ ਸਾਲ ਬਿਤਾਏ। ਥਾਂ-ਥਾਂ ਕੀਰਤਨ 
ਦੀ ਧੁਨ ਉਪਜਦੀ, ਜਿਸ ਨਾਲ ਭਗਤੀ ਵਿਚ ਸ੍ਰੇਸ਼ਟ-ਬੁੱਧੀ ਬਹੁਤ ਪ੍ਰਕਾਸ਼ਮਾਨ” ਹੋਈ। ॥੬॥ 


ਸ਼ਬਦ ਦਾ ਅਭਿਆਸ ਹੋ ਰਿਹਾ ਸੀ । ਚੋਹੀਂ' ਪਾਸੀਂ ਲੋਕ ਗੁਰੂ ਜੀ ਦੀ ਜੈ ਜੈਕਾਰ ਕਰਦੇ ਸਨ। ਫਿਰ 
ਗੁਰੂ ਜੀ ਨੇ ਸਿੱਖੀ ਦੀ ਪਰਖ ਕਰਨ ਵਾਸਤੇ ਮਨ ਵਿਚ ਧਾਰ ਲਈ ਸੀ। ਤੁਸੀਂ ਹੁਣ ਉਸ ਕਥਾ ਨੂੰ 
ਸੁਣੋ, ਜਿਸ ਤਰਾਂ ਗੁਣਾਂ ਦੀ ਖਾਣ (ਗੁਰੂ ਨਾਨਕ ਜੀ) ਨੇ (ਪਰਖ ਕਰਨ ਵੇਲੇ) ਕੀਤਾ ਸੀ ॥ ੭॥ 


ਗੁਰੂ ਜੀ ਨੇ ਸਾਰੇ ਲੋਕਾਂ ਨੂੰ ਆਖ ਕੇ ਵਰਜ ਦਿੱਤਾ ਕਿ ਹੁਣ ਦਿਨ-ਰਾਤ ਵਿਚ ਇੱਕ ਵਾਰ ਹੀ 
ਲਗਰ ਹੋਇਆ ਕਰੇਗਾ ਅਤੇ ਸਭ ਸਿੱਖਾਂ ਨੂੰ ਆਖਿਆ, ਹੁਣ ਸੁੱਖ ਦੇਣ ਵਾਲਾ ਹਲ ਵਾਹੋ। ॥੮॥ 


। 531 ਨ 
5।। 53000 38000 50101 ਹ। ੬099 ੧3101500੫੧)6011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕ੍ਰਿਖੀ ਕਾਰ ਕਰੀਏ ਮਨ ਲਾਈ । ਨਿਤ ਉੱਜਲ ਹ੍ਹੈ ਬੁਧਿਂ ਸਵਾਈ'। 
ਅਸ ਕਹਿ ਸਭ ਕੋ ਲੀਨ ਸੰਗਾਰੇ । ਸੇਵ? ਕਰਾਵਹਿ' ਬਾਸਰ ਸਾਰੇ ॥ ੯॥ 


ਜਬ ਦੇਖੀ ਸਿੱਖਨ ਅਸ ਚਾਲੇ? । ਚਲੇ ਤਬੈ ਨਿਜ ਸਦਨ ਸੰਭਾਲੇ। 
ਕੇਤਿਕ ਚਤਰ ਪੰਚ ਦਿਨ ਰਹੇ । ਕਰੀ ਕ੍ਰਿੱਤ ਕਛੁ ਭੂਖਹਿ' ਦਹੇ॥੧੦॥ 


ਲਾਂਗਲ ਤਯਾਗੇ ਲੀਨ ਬਿਦਾਈ । ਗਏ ਧਾਮ ਨਿਜ ਕਾਰ ਕਮਾਈ। 
ਅਰਧਕ“ ਗਏ ਅਰਧ ਜਬ ਰਹੇ । ਸਬਨ ਸੁਨਾਇ ਪ੍ਰਭੂ ਬਚ ਕਹੇ ॥੧੧॥ 


“ਦੁਤੀਏ ਦਿਵਸ ਅਸਨ ਕੋ ਕਰੀਏ ।ਬਾਹੁ ਖੇਤ ਸੰਕਟ ਪਰਹਰੀਏ”। 
ਦਿਵਸ ਦਸਨ ਲੌ ਐਸ ਬਿਤਾਏ। ਛੁਧਾ? ਕ੍ਰਿੱਤ ਤੇ ਉਰ ਅਕੁਲਾਏ ॥੧੨॥ 


ਦੋਹਰਾ 
ਗਏ ਸਦਨ ਕੋ ਸਿੱਖ ਬਹੁ ਰਹੇ ਅਲਪ$£ ਤਿਹ ਥਾਇ। 
ਚਤਰ ਪਹਰ ਲਾਂਗਲ ਲੀਏ ਕ੍ਰਿੱਤ ਸੂ ਵਹਿਰ ਕਮਾਇਂ॥ ੧੩॥ 


ਚੌਪਈ 


ਮਰਨ ਧਾਰ ਉਰ ਬੈਠੇ ਸੋਇ”।-ਜਾਇ' ਨ ਕਬਹੂੰ ਕੈਸੇ ਹੋਇ- । 
ਅਤਿ ਛੁਧਿਤਾ ਪੁਨ ਕ੍ਰਿਤ ਕਮਾਵਹਿ' । ਦੁਰਬਲ” ਭਏ ਨ ਸਦਨ ਸਿਧਾਵਹਿਂ॥੧੪॥ 


ਪ੍ਰਭੂ ਤਬ ਭਨਯੋ “ਅਸਨ ਨਿਤ ਕੀਜੈ । ਜਾਂਤੇ ਸਿਖ ਤ੍ਰਿਪਤੈ' ਸੁਖ ਦੀਜੈ”। 
ਹੋਨ ਲਗਯੋ ਨਿਤ ਬਹੁਰ ਅਹਾਰਾ । ਤ੍ਰਿਪਤੈਂ ਖਾਇ ਸੁ ਰੁਚਿ ਅਨੁਸਾਰਾ॥੧੫॥ 


ਸਗਰੇ ਦਿਵਸ ਕਰੈ ਕ੍ਰਿਖਕਾਰੀ? । ਭਏ ਖੇਤ ਹਰਿਆਵਲ ਭਾਰੀ। 

ਕਰ ਮਿਹਨਤ ਸਭ ਅੰਨ ਪਕਾਏ । ਗੁਰ ਸਮੀਪ ਅਸ ਬਚਨ ਅਲਾਏ ॥੧੬॥ 
“ਕ੍ਰਿਪਾ ਤੁਮਾਰੀ ਤੇ ਕ੍ਰਿਖਿ ਪਾਕੀ? । ਅਬ ਕੈਸੇ ਹੈ ਆਇਸੁ ਤਾਕੀ”। 
ਸਤਿਗੁਰ “ਕਹਯੋ ਬਾਢ'' ਸਭ ਲੀਜੈ । ਨਹਿ` ਗਾਹੋ'2 ਖਲਵਾਰੇ ਕੀਜੈ" ॥੧੭॥ 


5।। 53000 800 501010। 09 ੧3101500੫੧6011.60।। 


ਅਧਿਆਇ 50 ਗੁਰਗੱਦੀ ਲਈ ਪਰਖ 


` ਮਨ ਲਾ ਕੇ ਖੇਤੀ ਕਰੋ, ਇਸ ਨਾਲ ਮੱਤ-ਬੁੱਧ' ਬਹੁਤ ਉੱਜਲ ਹੋਵੇਗੀ। ਇਸ ਤਰਾਂ ਕਹਿ 
ਕੇ ਸਾਰਿਆਂ ਨੂੰ ਨਾਲ ਲੈ ਕੇ ਸਾਰਾ ਦਿਨ ਖੇਤੀ ਦਾ ਸਭ? ਕੰਮ ਕਰਵਾਉਂਦੇ। ॥੯॥ 


ਜਦੋਂ ਸਿੱਖਾਂ ਨੇ ਇਸ ਤਰਾਂ ਦਾ ਰੁਝਾਨ? ਵੇਖਿਆ ਤਾਂ ਬਹੁਤ ਸਾਰੇ ਉਨ੍ਹਾਂ ਨੂੰ ਛੱਡ ਕੇ ਆਪਣੇ 
ਘਰ-ਸੰਭਾਲਣ ਲਈ ਚਲੇ ਗਏ। ਕਈ ਜੋ ਸਿਆਣੇ ਸਨ, ਉਹ ਪੰਜ ਕੁ ਦਿਨ ਭੁੱਖੇ ਰਹਿ ਕੇ 
ਖੇਤੀ ਕਰਦੇ ਰਹੇ। ॥੧੦॥ 


ਤੇ (ਬਾਅਦ ਵਿਚ) ਉਨ੍ਹਾਂ ਵੀ ਹਲ ਵਾਹੁਣਾ ਛੱਡ ਕੇ ਵਿਦਾਇਗੀ ਲੈ ਲਈ ਸੀ ਅਤੇ ਆਪਣੇ 
ਘਰੀ ਕੰਮ ਕਰਨ ਲਈ ਚਲੇ ਗਏ। ਜਦੋਂ' ਅੱਧੇ“ ਚਲੇ ਗਏ ਅਤੇ ਅੱਧੇ ਕੁ ਬਾਕੀ ਰਹਿ ਗਏ ਤਾਂ 
ਗੁਰੂ ਜੀ ਨੇ ਸਭ ਨੂੰ ਸੁਣਾ ਕੇ ਬਚਨ ਕੀਤਾ। ॥੧੧॥ 


“ਹੁਣ ਦੂਸਰੇ ਦਿਨ ਭੋਜਨ ਛਕਿਆ ਕਰੋ ਅਤੇ ਮਨ ਲਾ ਕੇ ਵਾਹੀ ਕਰੋ ਅਤੇ ਆਪਣੇ ਦੁੱਖਾਂ ਨੂੰ 
ਦੂਰ ਕਰੋ। ” ਭੁੱਖੇ£ ਰਹਿ ਕੇ ਖੇਤੀ ਕਰਦਿਆਂ ਜਦ ਦਸ ਕੁ ਦਿਨ ਬਿਤਾਏ ਤਾਂ ਉਨ੍ਹਾਂ ਦੇ ਮਨ 


ਦੁਖੀ ਹੋ ਗਏ ਸਨ। ॥੧੨॥ 


ਦੋਹਰਾ 
ਤਾਂ ਹੋਰ ਬਹੁਤ ਸਿੱਖ ਵੀ ਸਾਥ ਛੱਡ ਕੇ ਚਲੇ ਗਏ ਸਨ। ਥੋੜ੍ਹੇ? ਜਿੰਨੇ ਹੀ ਉਥੇ ਪਿੱਛੇ ਰਹਿ 
ਗਏ ਸਨ। ਉਹ ਚਾਰੋ' ਪਹਿਰ ਹਲ ਲੈ ਕੇ ਵਾਹੀ ਦਾ ਕੰਮ ਕਰਦੇ ਰਹਿੰਦੇ। ॥੧੩॥ 


ਚੌਪਈ 

ਜਿਨ੍ਹਾਂ ਨੇ ਆਪਣੇ ਮਨ ਵਿੱਚ ਮੌਤ ਨੂੰ ਧਾਰ ਲਿਆ ਸੀ -ਕਿਵੇ' ਵੀ ਹੋ ਜਾਵੇ, ਅਸੀਂ ਛੱਡ ਕੇ 
ਨਹੀਂ ਜਾਵਾਂਗੇ-। ਉਹ ਭੁੱਖੇ ਰਹਿ ਕੇ ਵੀ ਖੇਤੀ ਕਰਦੇ । ਕਮਜ਼ੋਰ” ਹੋ ਕੇ ਵੀ ਘਰਾਂ ਨੂੰ ਨਹੀਂ 
ਸੀ ਗਏ। ॥੧੪॥ 


(ਇਸ ਪਿੱਛੋਂ) ਪ੍ਰਭੂ ਰੂਪ ਗੁਰੂ ਜੀ ਨੇ ਆਖਿਆ, “ਹੁਣ ਰੋਜ਼ਾਨਾਏ ਭੋਜਨ ਛਕਿਆ ਕਰੋ, ਸਿੱਖਾਂ 
ਨੂੰ ਸੁੱਖ ਦੇਵੋ, ਜਿਸ ਕਰਕੇ ਭੋਜਨ ਨਾਲ ਸਿੱਖ ਤ੍ਰਿਪਤ ਹੋ ਜਾਣ। ” ਇਸ ਤਰਾਂ ਫੇਰ ਰੋਜ਼ਾਨਾ ਬਹੁਤ 
ਭੋਜਨ ਤਿਆਰ ਹੋਣ ਲੱਗਾ ਅਤੇ ਸੇਵਕ ਰੁਚੀ ਅਨੁਸਾਰ ਭੋਜਨ ਛਕ ਕੇ ਤ੍ਰਿਪਤ ਹੁੰਦੇ। ॥੧੫॥ 


ਸਾਰਾ ਦਿਨ ਖੇਤੀ? ਦਾ ਕੰਮ (ਜ਼ੋਰਾਂ-ਸ਼ੋਰਾਂ ਨਾਲ) ਕਰਨ ਲੱਗੇ ਤੇ ਖੇਤ ਹਰੇ-ਭਰੇ ਹੋ ਗਏ। ਸਾਰੇ 
ਮਿਹਨਤ ਕਰਕੇ ਭੋਜਨ ਤਿਆਰ ਕਰਦੇ। ਉਨ੍ਹਾਂ ਨੇ ਗੁਰੂ ਜੀ ਪਾਸ ਆਖਿਆ। ॥੧੬॥ 


“ਆਪ ਜੀ ਦੀ ਕਿਰਪਾ ਨਾਲ ਖੇਤੀ ਪੱਕਂ£ ਗਈ ਹੈ, ਅੱਗੇ ਆਪ ਜੀ ਦੀ ਕੀ ਆਗਿਆ ਹੈ?” 


ਤਾਂ ਗੁਰੂ ਜੀ ਨੇ ਕਿਹਾ, ਸਾਰੀ ਖੇਤੀ ਨੂੰ ਵੱਢ“ ਲਵੋ ਤੇ ਇਸ ਦੀ ਗਹਾਈ'£ ਨਹੀਂ ਕਰਨੀ, 
ਖਲਵਾੜੇ ਲਾ ਦਿਉ। ॥੧੭॥ 


5।। 53000 38000 50101 ਹ। ੬0੫ ਜਾ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪਾਇ ਰਜਾਇ ਦਾਤਿ' ਲੇ ਦਾਸਾ । ਲਾਗੇ ਲੂਨਨ£ ਜਹਾਂ ਕ੍ਰਿਖਰਾਸਾ। 
ਬਾਢ ਬਾਢਕੈ ਖੇਤਨ ਸਾਰੇ । ਲਾਏ ਅਧਿਕ ਊਚ ਖਲਵਾਰੇ॥੧੮॥ 


ਬਹੁਰ ਗਏ ਸਿਖ ਗੁਰੂ ਅਗਾਰੀ । ਕਹਯੋ “ਕਰੀ ਇਕਠੀ ਕ੍ਰਿਖਿ ਸਾਰੀ। 
ਲਾਗੇ ਅਧਿਕ ਉਚ ਅੰਬਾਰੇ? । ਅਬ ਰਜਾਇ ਰਾਵਰ ਅਨੁਸਾਰੇ”॥ ੧੯॥ 


ਤਿਹ ਛਿਨ ਸੁਨਕੈ ਪ੍ਰਭੂ ਉਤੰਗੇ” । ਚਲੇ ਬਿਲੋਕਨ ਕੋ ਤਿਨ ਸੰਗੇ। 
ਊਚੇ ਜਹਾਂ ਅੰਬਾਰ ਲਗਾਏ । ਠਾਢੇ ਆਨ ਭਏ ਤਿਹ ਥਾਏਂ॥੨੦॥ 


ਹਰਖੇ ਦੇਖ ਤਿਨਹਿੰ' ਸੁਖ ਸਦਨੰ । “ਸਾਧ! ਸਾਧ” !” ਉਚਰਜੋ ਸ੍ਰੀ ਬਦਨੰ। 
“ਤੁਮਰੀ ਘਾਲ ਪਈ ਸਬ ਥਾਂਈ' । ਜੋ ਗੁਰਕੇ ਹਿਤ ਕ੍ਰਿਤ ਕਮਾਈ॥ ੨੧॥ 


ਅਬ ਤੁਮ ਬਚਨ ਮਾਨਿਯੇ ਐਸੇ । ਰਿਦੇ ਤੁਮਾਰੇ ਲਾਗਹਿ' ਜੈਸੇ”। 
ਸਿੱਖ ਕਹਯੋ “ਕਯਾ ਹਮਰੇ ਹਾਥਾ । ਚਲੈ ਆਪ ਕੇ ਬਚਨਨ£ ਸਾਥਾ॥੨੨॥ 


ਦੋਹਰਾ 
ਸ਼ੀ ਨਾਨਕ ਭਾਖੀ ਤਬੈ “ਸੁਨਹੁ ਬਚਨ ਦੇ ਕਾਨ। 
ਇਹ ਲਾਲਚ ਕੇ ਕਰੇ ਤੇ ਨਹਿ' ਆਵੈ ਕਛੂ ਪਾਂਨਾਂ ॥੨੩॥ 


ਚੌਪਈ 


ਲੀਜੈ ਪਾਵਕ ਫੂਕਹੁਦ ਸਾਰੀ। ਉਰ ਲਾਲਚ ਕੋ ਦੇਹੁ ਬਿਦਾਰੀ?”। 
ਸੁਨੰਕੈ ਬਿਸਮਾਦੇ ਮਨ ਮਾਂਹੀ।-- ਅੰਨ ਰਾਸ ਕਿਉਂ ਸਰਬ ਫੁਕਾਹੀਂ ॥੨੪॥ 


ਬਡੇ ਜ਼ੋਰ ਸੋ ਕੀਨ ਕਮਾਈ। ਪ੍ਰਤਿਪਾਰੀ? ਬਹੂ ਸੰਕਟ ਪਾਈ --। 
“ਹਮਤੇ ਫੂਕੀ ਜਾਇ ਨ ਕੇਹੀ” ।ਹਟਕ ਰਹੇ ਕੇਤਿਕ ਕਹਿ ਏਹੀ॥੨੫॥ 


ਕਿਤਕ ਬਿਚਾਰਯੇ ਰਿਦੇ ਮਝਾਰਾ ।--ਹਮ ਤੋ ਸ਼੍ਰੀ ਗੁਰ ਬਚੁ ਅਨੁਸਾਰਾ। 
ਹਾਨ ਲਾਭ ਚਹੀਏ'' ਨਹਿ' ਦੇਖਾ। ਆਇਸੁ ਮਾਨਹਿ' ਇਹੀ ਵਿਸੇਖਾਂ2 --॥੨੬॥ 


5।। 53000 8001 5001 ੪091 ੧3101500੫੧)6011.60।। 


ਅਧਿਆਇ 50 ਗੁਰਗੱਦੀ ਲਈ ਪਰਖ 


ਗੁਰੂ ਜੀ ਦੀ ਆਗਿਆ ਲੈ ਕੇ ਸਾਰੇ ਸੇਵਕ, ਦਾਤੀਆਂ' ਲੈ ਕੇ ਫਸਲ ਨੂੰ ਕੱਟਣ” ਲੱਗ ਪਏ। 
ਸਾਰੇ ਖੇਤਾਂ ਨੂੰ ਵੱਢ-ਵੱਢ ਕੇ ਉੱਚੇ-ਉੱਚੇ ਖਲਵਾੜ, ਲਗਾ ਦਿੱਤੇ ਗਏ। ॥੧੮॥ 


ਤੇ ਫਿਰ ਸਿੱਖਾਂ ਨੇ ਗੁਰੂ ਜੀ ਦੇ ਅੱਗੇ ਪੇਸ਼ ਹੋ ਕੇ ਕਿਹਾ, ' “ਸਾਰੀ ਫਸਲ (ਖੇਤੀ) ਇਕੱਠੀ ਕਰ 
ਲਈ ਗਈ ਹੈ, ਬਹੁਤ ਉੱਚੇ- ਉੱਚੇ ਅੰਬਾਰ? (ਢੇਰ) ਲੱਗ ਗਏ ਹਨ, ਹੁਣ ਅੱਗੇ ਆਪ ਦੀ ਜਿਸ 
ਤਰਾਂ ਆਗਿਆ ਹੋਵੇਗੀ, ਉਵੇਂ ਹੀ ਹੋਣਾ ਹੈ।” ॥੧੯॥ 


ਉਨ੍ਹਾਂ ਦੀ ਗੱਲ ਸੁਣ ਕੇ ਪ੍ਰਭੂ ਜੀ ਉੱਠੇ”, ਉਨ੍ਹਾਂ ਨਾਲ ਦੇਖਣ ਲਈ ਚੱਲ ਪਏ । ਜਿਥੇ ਉੱਚੇ 
ਅੰਬਾਰ ਫਸਲ ਦੇ ਲਗਾਏ ਹੋਏ ਸਨ, ਉਸ ਜਾਂ ਕੋਲ ਆਰੇ ਘਲ੍ਹ ਚੋ ਸਇ। ॥੨੦॥ 


ਸੁੱਖਾਂ ਦੇ ਘਰ ਗੁਰੂ ਜੀ ਲੱਗੇ ਹੋਏ ਖਲਵਾੜਾਂ ਨੂੰ ਤੱਕ ਕੇ ਖੁਸ਼ ਹੋਏ ਤੇ ਕਹਿਣ ਲੱਗੇ, ' “ਸ਼ਾਬਾਸ ! 
ਸ਼ਾਬਾਸ਼5! ਅਤੇ ਮੁੱਖ ਤੋਂ ਬਚਨ ਕੀਤਾ, “ਜੋ ਤੁਸੀਂ ਗੁਰੂ ਲਈ ਕਮਾਈ ਕੀਤੀ ਹੈ, ਤੁਹਾਡੀ 
ਘਾਲ ਥਾਂ ਸਿਰ ਪੈ ਗਈ ਹੈ। ॥੨੧॥ 


ਹੁਣ ਤੁਸੀਂ ਮੇਰੀ ਗੱਲ ਇਉਂ ਮੰਨੋ, ਜਿਸ ਤਰਾਂ ਤੁਹਾਡੇ ਚਿੱਤ ਨੂੰ ਲੱਗਦਾ ਹੋਵੇ, ਉਵੇਂ ਕਰ 
ਲਵੋ। ” ਤਾਂ ਸਿੱਖਾਂ ਨੇ ਕਿਹਾ, “ਸਾਡੇ ਹੱਥ ਵਿਚ ਕੀ ਹੈ, ਅਸੀਂ ਤਾਂ ਆਪ ਜੀ ਦੇ ਬੋਲਾਂਓ ਮਗਰ 
ਹੀ ਚੱਲਣ ਵਾਲੇ ਹਾਂ।” ॥੨੨॥ 


[ 


ਦੋਹਰਾ 

ਗੁਰੂ ਜੀ ਨੇ ਕਿਹਾ, “ਕੰਨ ਲਾ ਕੇ ਬਚਨ ਸੁਣੋਂ । ਲਾਲਚ ਕਰਨ ਨਾਲ ਹੱਥਾਂ ਵਿਚ ਕੁਝ ਨਹੀਂ 
ਆਇਆ ਕਰਦਾ। ॥੨੩॥ 

ਚੌਪਈ 


ਮਨ ਵਿੱਚੋਂ ਸਾਰੇ ਲਾਲਚ ਕੱਢ? ਦੇਵੋ, ਤੁਸੀਂ ਅੱਗ ਲੈ ਕੇ ਸਾਰੀ ਖੇਤੀ ਫੂਕ ਦੇਵੋ। ਗੁਰੂ ਜੀ 
ਦੇ ਇਹ ਬੋਲ ਸੁਣ ਕੇ ਸਾਰੇ ਮਨ ਹੀ ਮਨ ਹੈਰਾਨ ਹੋ ਗਏ- ਗੁਰੂ ਜੀ ਅੰਨ ਦੀ ਰਾਸ ਨੂੰ ਕਿਉਂ 
ਸੜਵਾ ਰਹੇ ਹਨ ॥੨੪॥ 


ਬੜੀ ਜ਼ੋਰ ਨਾਲ ਮਿਹਨਤ ਕਰਕੇ ਕਮਾਈ ਕੀਤੀ ਸੀ। ਬਹੂਤ ਦੁੱਖਾਂ ਨਾਲ ਫਸਲ ਪਾਲੀ? ਸੀ-। 
(ਅਤੇ ਉਨ੍ਹਾਂ ਕਿਹਾ) “ਸਾਡੇ ਕੋਲੋਂ ਤਾਂ ਜੀ ਕਿਵੇਂ ਵੀ ਇਹ ਸਾੜੀ ਨਹੀਂ ਜਾ ਸਕਦੀ।” ਉਹ ਇਹ 
ਕਹਿ ਕੇ ਸਾਰੇ ਹੀ ਕਿੰਨਾ ਚਿਰ ਪਿਛਾਂਹ ਹੈ ਕੇ ਖੜ੍ਹੇ ਰਹੇ ਸਨ। ॥੨੫॥ 


ਕਈਆਂ ਨੇ ਮਨ ਹੀ ਮਨ ਵਿਚਾਰਿਆ -ਅਸੀਂ' ਤਾਂ ਗੁਰੂ ਜੀ ਦੇ ਬਚਨਾਂ ਅਨੁਸਾਰ ਚੱਲਣ ਵਾਲੇ 


ਹਾਂ। ਘਾਟੇ ਵਾਧੇ ਬਾਰੇ ਸਾਨੂੰ ਦੇਖਣਾ ਹੀ ਨਹੀਂ ਚਾਹੀਦਾ''। ਗੁਰੂ ਜੀ ਦੀ ਆਗਿਆ ਮੰਨ ਲੈਣੀ 
ਹੀ ਵੱਡੀ'2 ਗੱਲ ਹੈ-। ॥੨੬॥ 


51 58000 08001 5॥10। 0 099 ਕਾ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਲੈ ਪਾਵਕ ਤਿਨ ਤੁਰਤ ਲਗਾਈ । ਸੂਕੀ ਹੁਤੀ ਭਈ ਜਰ£ ਛਾਈ। 
ਇਸ ਬਿਧਿ ਪਿਖਕੈ ਸਬ ਬਿਸਮਾਨੇ ।--ਗੁਰ ਕੀ ਗਤਿ ਕਛੂ ਜਾਇ ਨ ਜਾਨੇ--॥੨੭॥ 


ਪਦਪੰਕਜ ਕੋ ਬੰਦਨ ਕਰਹੀ' । ਮੁਖ ਤੇ “ਜੈ ਜੈ'ਸ਼ਬਦ ਉਚਰਹੀਂ'। 
ਚਲਿ ਆਏ ਪੁਨਿ ਪੁਰ ਕਰਤਾਰਾ? । ਜਹਿਂ' ਤਹਿ' ਹੋਵਹਿ ਸ਼ਬਦ ਬਿਚਾਰਾ॥੨੮॥ 


ਕਿਤਕ ਕਾਲ ਜਬ ਬਿਤਯੋ ਬਹੋਰੀ । ਕੀਨ ਅਰੰਭ” ਸ਼ਾਂਗ ਸੁ ਔਰੀ। 
ਇਕ ਦਿਨ ਛੁਰਾ ਬਾਂਧ ਕਟਿ ਸੰਗਾ । ਧਾਨਕ£ 1) ਰੂਪ ਧਰਯੋ ਸਰਬੰਗਾ॥੨੯॥ 


ਅਨਿਕ ਸ਼ੂਕਰੀ£ ਆਗੇ ਕੀਨੇ । ਕੂਕਰ” ਕਿਤਕ ਪਿਛਾਰੀ ਲੀਨੇ । 
ਪੂਰ ਤੇ ਨਿਕਸ ਵਹਿਰ ਭੇ ਠਾਂਢੇ । ਸਿੱਖਨ ਦੇਖ ਬਿਸਮਤਾ ਬਾਢੇ॥ ੩੦॥ 


ਰਹੀ ਨ ਸ਼ਰਧਾ ਅਧਿਕ ਡੁਲਾਏ । ਪੌਨਦੈ ਜ਼ੋਰ ਜਿਉ ਬਿਟਪ ਹਿਲਾਏ। 
ਤਜਯੋ ਸੰਗ ਪੁਰ ਬੈਠੇ ਆਈ । ਮਿਲਹਿਂ ਪਰਸਪਰ ਗਿਰਾ ਅਲਾਈ॥ ੩੧॥ 


“ਸ੍ਰੀ ਗੁਰ ਤੋ ਅਬ ਭਏ ਦਿਵਾਨੇ । ਕਰਨ ਕੁਕਰਮ? ਜਿ ਅਸ ਮਨ ਠਾਂਨੇ। 
ਰਹਿਨ ਸੰਗਿ ਕਿਉਂ ਹੂੰ ਨਹਿ ਬਨਹੀ । ਅਟਪਟਾਂ? ਬਚਨ ਬਦਨ ਤੇ ਭਨਹੀਂ॥ ੩੨॥ 


ਕਰ ' ਸਰੂਪ ਨ ਦੇਖਯੋ ਜਾਈ । ਸੂਕਰ ਕੂਕਰ ਨਿਜ ਸੰਗਿ ਲਾਈ”। 
ਇਕ ਲਹਿਣੇ ਨਹਿ' ਤਿਆਗਯੋ ਸਾਥਾ । ਨਿਕਟ ਠਾਂਢ ਭਾ ਜੋਰੇ ਹਾਥਾ॥੩੩॥ 


ਤਨ ਮਨ ਧਨ ਨਿਰਮਾਇਲ'? ਕੀਨਾ । ਕੈਸੇ ਹਟੇ ਸਮਰਪਾਂ? ਜਿ ਦੀਨਾ। 
ਸ੍ਰੀ ਸਤਿਗੁਰ ਮੁਖਿ ਤਿਹ ਛਿਨ ਮਾਂਹੀ । ਸਬਦ ਉਚਾਰਨ ਕੀਨ ਤਹਾਂਹੀ॥੩੪॥ 


5। 53000 2800 5001 3 €।0%&ੰਉ ੧3110੧15॥0੫॥6%01&1.60।। 


ਅਧਿਆਇ 50 ਗੁਰਗੱਦੀ ਲਈ ਪਰਖ 


ਤਾਂ ਉਨ੍ਹਾਂ ਨੇ ਅੱਗ ਲੈ ਕੇ ਤੁਰੰਤ' ਹੀ ਫਸਲ ਨੂੰ ਲਗਾ ਦਿੱਤੀ। ਫਸਲ ਸੁੱਕੀ ਸੀ, ਸੜ? ਕੇ 
ਸੁਆਹ ਹੋ ਗਈ। ਗੁਰੂ ਜੀ ਦੀ ਇਹ ਚਾਲ (ਵਿਧ) ਦੇਖ ਕੇ ਸਾਰੇ ਹੀ ਹੈਰਾਨ ਹੋਏ ਸੋਚਣ 
ਲੱਗੇ-ਗੁਰੂ ਜੀ ਦੀ ਇਸ ਚਾਲ ਨੂੰ ਜਾਣਿਆ ਨਹੀਂ' ਜਾ ਸਕਦਾ- । ॥੨੭॥ 


ਉਨ੍ਹਾਂ ਗੁਰੂ ਜੀ ਦੇ ਚਰਨ-ਕਮਲਾਂ ਵਿਚ ਨਮਸਕਾਰ ਕੀਤੀ ਤੇ ਮੂੰਹੋਂ ਜੈ ਹੋ, ਜੈ ਹੋ, ਦਾ ਸ਼ਬਦ 
ਉਚਾਰਦੇ ਹੋਏ ਉਹ ਚੱਲ ਕੇ ਕਰਤਾਰਪੁਰ? ਆ ਗਏ ਸਨ ਜਿਥੇ ਸਦਾ ਹੀ ਸ਼ਬਦ `ਤੇ ਵਿਚਾਰਾਂ 
ਹੁੰਦੀਆਂ ਸਨ। ॥੨੮॥ 


ਫਿਰ ਜਦੋਂ' ਕੁਝ ਸਮਾਂ ਹੋਰ ਬੀਤਿਆ ਤਾਂ ਗੁਰੂ ਜੀ ਨੇ ਇੱਕ ਹੋਰ ਹੀ ਸਾਂਗ ਰਚਨਾ ਸ਼ੁਰੂ” ਕਰ 
ਦਿੱਤਾ ਸੀ। ਇੱਕ ਦਿਨ ਲੱਕ” ਨਾਲ ਛੁਰਾ ਬੰਨ੍ਹ ਕੇ (ਉਨ੍ਹਾਂ) ਧਾਨਕ ਰੂਪ (ਘਟੀਆ ਜਾਤੀ ਦੇ 
ਲੋਕਾਂ ਜਿਹਾ) ਸ਼ਿਕਾਰੀ ਵਰਗਾ ਭੇਸ ਜਿਹਾ ਧਾਰ ਲਿਆ ਸੀ। ॥੨੯॥ 


ਉਨ੍ਹਾਂ ਨੇ ਆਪਣੇ ਅੱਗੇ ਸੂਰੀਆਂ5 ਲਾ ਲਈਆਂ ਅਤੇ ਕਿੰਨੇ ਹੀ ਕੁੱਤੇ ਆਪਣੇ ਪਿੱਛੇ ਲਗਾ ਕੇ ਸ਼ਹਿਰ 
ਚੋਂ ਨਿਕਲ ਕੇ ਬਾਹਰ ਜਾ ਖੜ੍ਹੇ ਹੋਏ। ਸਿੱਖਾਂ ਨੂੰ ਵੇਖ ਕੇ ਬਹੁਤ ਹੀ ਹੈਰਾਨੀ ਹੋਈ। ॥੩੦॥ 


ਬਹੁਤਿਆਂ ਦੇ ਮਨ ਡੋਲ ਗਏ ਸਨ, ਉਨ੍ਹਾਂ ਵਿਚ ਸ਼ਰਧਾ ਨਹੀਂ ਰਹੀ ਸੀ। ਜਿਵੇਂ ਹਨ੍ਹੇਰੀ ਨੇ 
ਦਰਖਤ ਹਿਲਾ ਦਿੱਤੇ ਹੋਣ। ਉਨ੍ਹਾਂ (ਗੁਰੂ ਜੀ ਦਾ) ਸਾਥ ਛੱਡ ਦਿੱਤਾ ਤੇ ਨਗਰ ਵਿਚ ਆ ਕੇ 
ਬੈਠ ਗਏ। ਆਪਸ ਵਿਚ ਮਿਲ ਕੇ ਕਹਿਣ ਲੱਗੇ। ॥੩੧॥ 


“ਗੁਰੂ ਜੀ ਤਾਂ ਹੁਣ ਦੀਵਾਨੇ ਹੋ ਗਏ ਹਨ, ਜਿਨ੍ਹਾਂ ਨੇ ਇਸ ਤਰਾਂ ਮਨ ਵਿਚ ਜਾਣ-ਸ਼ੁੱਝ ਕੇ 
ਉਲਟੇ-ਕੰਮ$ ਕਰਨ ਦੀ ਧਾਰ ਲਈ ਹੈ। ਉਨ੍ਹਾਂ ਨਾਲ ਹੁਣ ਕਿਵੇਂ ਵੀ ਰਹਿਣਾ ਨਹੀਂ ਬਣਦਾ। 
ਮੁੱਖ ਤੋਂ ਹੋਰ ਹੀ ਉਲਟੇ-ਪੁਲਟੇ'? ਬੋਲ ਬੋਲੀ ਜਾਂਦੇ ਹਨ। ॥੩੨॥ 


ਉਨ੍ਹਾਂ ਦਾ ਭੈੜਾ! ਸਰੂਪ ਵੇਖਿਆ ਨਹੀਂ ਜਾ ਸਕਦਾ ਅਤੇ ਆਪਣੇ ਨਾਲ ਕੁੱਤੇ, ਸੂਰ ਲਾਈ 
ਫਿਰਦੇ ਹਨ। ” ਉਸ ਵਕਤ ਬਸ ਇੱਕ ਲਹਿਣੇ ਨੇ ਉਨ੍ਹਾਂ ਦਾ ਸਾਥ ਨਹੀਂ' ਸੀ ਛੱਡਿਆ, ਜੋ ਹੱਥ 
ਜੋੜ ਕੇ ਕੋਲ ਖੜ੍ਹਾ ਸੀ ॥੩੩॥ 


ਜਿਸ ਨੇ ਤਨ, ਮਨ ਅਤੇ ਧਨ ਭੇਟਾਂ? ਕਰਕੇ ਆਪਣੇ-ਆਪ ਨੂੰ ਗੁਰੂ ਜੀ ਦੇ ਸਮਰਪਿਤਾਂ? 


ਜੋ ਕਰ ਦਿੱਤਾ ਸੀ, ਉਹ ਕਿਵੇਂ ਪਿਛਾਂਹ ਹਟ ਸਕਦਾ ਸੀ । ਤਾਂ ਗੁਰੂ ਜੀ ਨੇ ਉਥੇ ਇਸ ਸ਼ਬਦ 
ਦਾ ਉਚਾਰਨ ਕੀਤਾ ॥੩੪॥ 


5।। 53000 8000 50101 0। ੬0) _ 237 ।੧80011ਇ॥00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਨੈਗਾ ਰਾਗ ਮਹਲਾ 5 ਘਰ ## 

ਏਕੁ ਸੁਆਨੁ ਦੁਇ ਸੁਆਨੀ ਨਾਲਿ॥ ਭਲਕੇ ਭਉਕਹਿ ਸਦਾ ਬਇਆਲਿ॥ 
ਕੂੜੁ ਛੁਰਾ ਮੁਠਾ ਮੁਰਦਾਰੁ॥ ਧਾਣਕ ਰੂਪਿ ਰਹਾ ਕਰਤਾਰ॥੧॥ 
ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ॥ ਹਉ ਬਿਗੜੈ ਰੂਪਿ ਰਹਾ ਬਿਕਰਾਲ॥ 
ਤੇਰਾ ਏਕੁ ਨਾਮੁ ਤਾਰੇ ਸੰਸਾਰੁ॥ ਮੈ ਏਹਾ ਆਸ ਏਹੋ ਆਧਾਰੁ॥੧॥ ਰਹਾਉ ॥ 
ਮੁਖਿ ਨਿੰਦਾ ਆਖਾ ਦਿਨੁ ਰਾਤਿ॥ਪਰ ਘਰੁ ਜੋਹੀ ਨੀਚ ਸਨਾਤਿ॥ 
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ॥ ਧਾਣਕ ਰੂਪਿ ਰਹਾ ਕਰਤਾਰ॥ ੨॥ 
ਫਾਹੀ ਸੁਰਤਿ ਮਲੂਕੀ ਵੇਸੁ॥ਹਉ ਠਗਵਾੜਾ ਠਗੀ ਦੇਸੁ ॥ 
ਖਰਾ ਸਿਆਣਾ ਬਹੁਤਾ ਭਾਰੁ॥ ਧਾਣਕ ਰੂਪਿ ਰਹਾ ਕਰਤਾਰ ॥੩॥ 
ਮੈ ਕੀਤਾ ਨਾ ਜਾਤਾ ਹਰਾਮਖੋਰੁ ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ॥ _ 
ਨਾਨਕੁ ਨੀਚੁ ਕਹੈ ਬੀਚਾਰੁ॥ ਧਾਣਕ ਰੂਪਿ ਰਹਾ ਕਰਤਾਰ॥੪॥੨੮॥ 

(ਗੁ. ਗੂੰ. ਸਾਹਿਬ, ਪੰਨਾ ੨੪) 


ਚੌਪਈ 
ਰਾਗ ਅਲਾਪ ਊਚ ਸੁਰ ਸਾਥਾ । ਪਢਤ ਸਬਦ ਫਿਰਹੀ' ਜਗਨਾਥਾ। 
ਗਮਨੇ ਜਹਾਂ ਉਜਾਰ' ਮਹਾਨਾ । ਅੱਪ੍ਰਮਾਨ ਮੁਖ ਤੇਜ ਦਿਪਾਨਾ॥ ੩੫॥ 


ਉੱਗ੍ਰ? ਸਰੂਪ ਨ ਜਾਇ ਬਿਲੋਕੇ । ਸਨਮੁਖ? ਰਵਿ ਜਿਉਂ ਦ੍ਰਿਸ਼ਟੀ ਰੋਕੇ । 
ਇਸ ਬਿਧਿ ਕੇਤਿਕ ਕਾਲ ਬਿਤਾਯੋ । ਬਚ ਲਹਿਣੇ ਕਰ ਜੋਰ ਅਲਾਯੋ ॥ ੩੬ ॥ 


“ਸੁਨਹੁ ਪ੍ਰਭੂ! ਜੋ ਸਾਂਗ ਅਰੰਭਾ । ਸਰਬ ਬਿਲੋਕਤ ਭਏ ਅਚੰਭਾ। 
ਹੋਇ ਅਧੀਰਜ ਤਯਾਗਯੋ ਸਾਥਾ । ਅਬ ਕੋ ਨਹੀ ਸੰਗ ਹੇ ਨਾਥਾ"!॥੩੭॥ 


ਇਕ ਮੈਂ' ਰਹਯੋ ਸੁ ਜਾਉ' ਨ ਕਬਹੀਂ । ਦੇਹ ਕਸੌਟੀ ਸਹਿ? ਹੋ' ਸਬ ਹੀ। 
ਤਨ ਮਨ ਬੇਚ ਪ੍ਰੇਮ ਲਿਯ ਮੋਲਾ । ਤਜਹੁ ਕਿ ਹਨਹੁ ਮੋਲ ਕੋ ਗੋਲਾ£ ॥੩੮॥ 


ਮਾਰਯੋ ਚਹੁ ਮੁਰ ਦੀਜੈ ਮਾਰੀ । ਉਰ ਭਾਵੈ ਤਉ ਰਾਖ ਜਿਵਾਰੀ”। 
ਤੁਮਰੇ ਹਿਤ ਬਿਨਸੈ ਤਨ ਮੇਰੋ । ਬਡੇ ਭਾਗ ਅਪਨੇ ਤਬ ਹੇਰੋ' ॥ ੩੯॥ 


5। 58000 380 5॥10। ॥ €0%)”” 18000181500੫/607%1.601। 


ਅਧਿਆਇ 50 ਗੁਰਗੱਦੀ ਲਈ ਪਰਖ 


ਪਾਤਸ਼ਾਹੀ ਪਹਿਲੀ, ਸਿਰੀਰਾਗ 

ਮੇਰੇ ਸਾਥ ਇੱਕ ਕੁੱਤਾ ਅਤੇ ਦੋ ਕੁੱਤੀਆਂ ਹਨ। ਸੁੜ੍ਹਾ-ਸਵੇਰੇ ਉਹ ਹਮੇਸ਼ਾ ਹਵਾ ਨੂੰ ਭੌਂਕਦੇ ਹਨ। ਝੂਠ ਮੇਰਾ 
ਖੰਜਰ ਹੈ ਤੇ ਠੱਗੀ ਮਾਰ ਕੇ ਖਾਣਾ ਲਾਸ਼ ਵਾਂਗ ਹੈ। ਮੈ' ਸ਼ਿਕਾਰੀ ਦੇ ਸਰੂਪ ਵਿਚ ਰਹਿੰਦਾ ਹਾਂ ॥੧॥ ਹੇ ਮੇਰੇ 
ਸਿਰਜਣਹਾਰ! ਮੈ ਆਪਣੇ ਪਤੀ (ਮਾਲਕ) ਦੀ ਨਸੀਅਤ 'ਤੇ ਅਮਲ ਨਹੀਂ' ਕਰਦਾ ਤੇ ਨਾ ਹੀ ਨੇਕ 
ਅਮਲ ਕਮਾਉਂਦਾ ਹਾਂ। ਮੈ' ਕਰੂਪ ਅਤੇ ਭਿਆਨਕ ਹੋ ਰਿਹਾ ਹਾਂ। ਕੇਵਲ ਤੇਰਾ ਨਾਮ ਹੀ ਜਗਤ ਦਾ ਪਾਰ 
ਉਤਾਰਾ ਕਰਦਾ ਹੈ। ਕੇਵਲ ਇਹ ਹੀ ਮੇਰੀ ਉਮੀਦ ਹੈ ਤੇ ਇਹ ਹੀ ਆਸਰਾ ॥੧॥ ਠਹਿਰਾਉ॥ ਆਪਣੇ 
ਪੂਹ ਨਾਲ ਮੈ ਦਿਨ-ਰਾਤ ਬਦਖੋਈ ਕਰਦਾ ਹਾਂ। ਮੈ ਕਮੀਨਾ ਅਤੇ ਨੀਚ ਹਾਂ, ਹੋਰਨਾਂ ਦਾ ਗ੍ਰਹਿ 
ਤਕਾਉਂਦਾ ਹਾਂ। ਵਿਸ਼ੇ-ਭੋਗ ਤੇ ਰੋਹ ਕਮੀਣ ਮੇਰੀ ਦੇਹੀ ਵਿਚ ਰਹਿੰਦੇ ਹਨ। ਮੈ' ਸ਼ਿਕਾਰੀ ਦੇ ਰੂਪ ਵਿਚ 
ਰਹਿੰਦਾ ਹਾਂ ॥੨॥ ਹੇ ਸਿਰਜਣਹਾਰ! ਦੇਖਣ-ਪਾਖਣ ਵਿਚ ਮੈ' ਸਰੀਫ ਹਾਂ ਪਰ ਮੇਰੀ ਨੀਅਤ ਹੋਰਨਾਂ ਨੂੰ 
ਵਾਹੁਣ ਦੀ ਹੈ। ਮੈ' ਠੱਗ ਹਾਂ ਅਤੇ ਮੁਲਕ ਨੂੰ ਠੱਗਦਾ ਹਾਂ।ਮੈ' ਬਹੁਤ ਚਲਾਕ ਹਾਂ ਤੇ ਪਾਪਾਂ ਦਾ ਭਾਰਾ ਬੋਝ 
ਚੁੱਕਿਆ ਹੋਇਆ ਹੈ। ਮੈ' ਸ਼ਿਕਾਰੀ ਦੇ ਰੂਪ ਵਿਚ ਰਹਿੰਦਾ ਹਾਂ ॥੩॥ ਹੇ ਸਿਰਜਣਹਾਰ। ਮੈ' ਪਰਾਇਆ 
ਮਾਲ ਖਾਣ ਵਾਲੇ ਨੇ ਤੇਰੀ ਕੀਤੀ ਹੋਈ ਨੇਕੀ ਦੀ ਕਦਰ ਨਹੀ' ਪਾਈ। ਮੈ' ਦੁਸ਼ਟ ਚੋਰ ਤੈਨੂੰ ਕਿਹੜਾ ਮੂੰਹ 
ਦਿਖਾਵਾਂਗਾ? ਹੇ ਸੁਆਮੀ ! ਨੀਵਾਂ ਨਾਨਕ ਇਹ ਵਿਚਾਰ ਕਹਿੰਦਾ ਹੈ। ਮੈ' ਸ਼ਿਕਾਰੀ ਦੇ ਰੂਪ ਵਿਚ ਰਹਿੰਦਾ 
ਹਾਂ ਹੇ ਸਿਰਜਣਹਾਰ ॥੪॥ ੨੯॥ (ਗੁ. ਗੁੰ. ਸਾਹਿਬ, ਪੰਨਾ 24) 


ਚੌਪਈ 

ਉੱਚੀ ਸੁਰ ਵਿਚ ਅਲਾਪ ਕਰਦੇ ਹੋਏ ਜਗਤ ਸਵਾਮੀ ਗੁਰੂ ਜੀ ਇਸ ਸ਼ਬਦ ਨੂੰ ਪੜ੍ਹਦੇ-ਫਿਰਦੇ 
ਸਨ। ਫਿਰ ਉਥੇ ਚਲੇ ਗਏ ਜਿਥੇ ਉਜਾੜ' ਸੀ। ਉਨ੍ਹਾਂ ਦੇ ਮੁੱਖ ਉੱਤੇ ਬਹੁਤ ਤੇਜ ਪ੍ਰਕਾਸ਼ਮਾਨ 
ਸੀ। ॥੩੫॥ 


ਉਨ੍ਹਾਂ ਦੇ ਭਿਅੰਕਰ? ਚਿਹਰੇ ਨੂੰ ਤੱਕਿਆ ਨਹੀਂ' ਸੀ ਜਾਂਦਾ। ਜਿਵੇਂ ਸੂਰਜ ਦੇ ਸਾਹਮਣੇ? ਨਜ਼ਰ ਬੰਦ 
ਹੋ ਜਾਵੇ। ਇਸ ਤਰਾਂ ਕੁਝ ਸਮਾਂ ਬਿਤਾ ਦੇਣ ਪਿੱਛੋਂ ਲਹਿਣਾ ਜੀ ਨੇ ਹੱਥ ਜੋੜ ਕੇ ਆਖਿਆ ॥੩੬॥ 


“ਹੇ ਪ੍ਰਭੂ ਜੀ, ਸੁਣੋ! ਜੋ ਆਪ ਜੀ ਨੇ ਇਹ ਸਾਂਗ ਅਰੰਭਿਆ ਹੈ, ਸਾਰੇ ਲੋਕ ਵੇਖ ਕੇ ਹੈਰਾਨ 
ਹੋ ਰਹੇ ਹਨ। ਸਭ ਨੇ ਆਪਣਾ ਧੀਰਜ ਗੁਆ ਕੇ ਤੁਹਾਡਾ ਸਾਥ ਛੱਡ ਦਿੱਤਾ ਹੈ। ਹੇ ਸਵਾਮੀ“ 
(ਗੁਰੂ ਜੀ)! ਹੁਣ ਕੋਈ ਵੀ ਆਪ ਦੇ ਨਾਲ ਨਹੀਂ' ਰਿਹਾ ਹੈ। ॥੩੭॥ 


ਕਸੌਟੀ 'ਤੇ ਪਰਖ ਲਵੋਂ । ਸਭ ਕੂਝ ਸਹਾਂਗਾਂ। ਮੈ' ਤਨ-ਮਨ ਵੇਚ ਕੇ ਪ੍ਰੇਮ ਮੁੱਲ ਲੈ ਲਿਆ ਹੈ। 
ਹੁਣ ਛੱਡੋ, ਚਾਹੇ ਮਾਰੋ, ਮੈਂ ਆਪ ਦਾ ਮੁੱਲ ਦਾ ਨੌਕਰ£ ਹਾਂ। ॥੩੮॥ 


ਜੇਕਰ ਮਾਰਨਾ ਚਾਹੁੰਦੇ ਹੋ ਤਾਂ ਆਪ ਮੈਨੂੰ ਮਾਰ ਦੇਵੋ। ਜੇ ਜੀਅ ਚਾਹੇ ਤਾਂ ਜਿਉਂਦਾ” ਰੱਖ 
ਲੈਣਾ। ਮੇਰਾ ਸਰੀਰ ਤੁਹਾਡੇ ਲਈ ਜਾਂਦਾ ਹੈ, ਤਾਂ ਮੈਂ ਆਪਣੇ ਵੱਡੇ-ਭਾਗਏ ਸਮਝਾਂਗਾ। ॥੩੯॥ 


5॥। 53000 38001 50101 2 ੬0) ? _ ।0੫੧0੧॥੧੨॥0੫/601%00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਇਹ ਲਾਲਸ ਉਰ ਰਹੈ ਸਦਾਈ' । ਹੇਤ ਤੁਮਾਰੇ ਤਨ ਬਿਨਸਾਈ। 
ਰਿਦੇ ਨ ਭਰਮੋ' ਪਿਖ ਕਬਿ ਕੇਹੀ । ਅਬ ਕਿਉਂ ਸਾਂਗ ਅਰੰਭਯੋ ਏਹੀ?” ॥੪੦॥ 


ਸੁਨਤ ਸ਼੍ਰ ਇਸ ਦਿਸ ਕਰਿ ਨੈਨਾ? । ਨਰਕ ਨਿਵਾਰਨ ਬੋਲੇ ਬੈਨਾ। 
“ਇਉ' ਹੀ ਅਬ ਹਮਰੇ ਜਿਯ ਆਈ । ਮਾਨਵ ਪਾਸ ਨ ਮੋਹਿ ਸੁਹਾਈ॥੪੧॥ 


ਤੈਂ ਕਿਉ' ਅਬਹਿ ਬਿਲੰਬ ਲਗਾਈ । ਹਟਹੁ ਸੰਗ ਤੇ ਜਾਹੁ ਪਲਾਈ”। 

ਬਚਨ ਮਾਨ ਨਹਿ' ਨਿਕਟ ਰਹੀਜੈ । ਸਾਥ ਛੋਰ ਕੈ ਗਮਨ ਕਰੀਜੈ”।੪੨। 
ਸੁਨ ਲਹਿਣੇ ਬਿਚਾਰ ਕਰ ਜੋਰੇ । “ਗੁਰੂ ਰਜਾਇ ਅਮੋਰ” ਸੁ ਮੋਰੇ। 

ਸਿਰ ਪਰ ਧਰੋ' ਸਦਾ ਮੈ ਆਛੇ` । ਅਸ ਕਹਿ ਗਮਨਯੋ ਲਹਿਣਾ ਪਾਛੇ ॥੪੩॥ 
ਪ੍ਰਭੂ ਬਿਲੋਕ ਤਾਂਹਿ ਕੀ ਓਰੀ । ਕਹਯੋ ਕਿ “ਉਚਰੈ'' ਬਚਨ ਬਹੋਰੀ। 

ਹਟ£ ਜੇ ਪਿਥੈਂ' ਨੈਨ ਇਤ ਲਾਵੈ' । ਤੌ ਤੂੰ ਅਪਨਾ ਕੀਤਾ” ਪਾਵੈ ॥੪੪॥ 
ਠਾਢ ਨ ਹੁੱਯੈ ਹਮਰੇ ਨੇਰੇ । ਭਾਜੇ ਜਾਹੁ ਨ ਆਵਹੁ ਫੇਰੇ”। 


ਬਚਨ ਸੁਨਤ ਲਹਿਣਾ ਤਬ ਧਾਯੋ_। ਪਾਛੇ ਕੋ ਨਹਿ ਨੈਕ” ਲਖਾਯੋ ॥੪੫॥ 


ਰਾਰਾਂ? ਮਾਹਿ' ਜਿਉਂ ਭਾਜੀ ਸੈਨੰ । ਸਭਿ ਕਟਿ ਗਈ ਅਯੋ ਸੁਧਾਂ' ਦੈਨੰ। 
ਤਿਉਂ ਲਹਿਣਾ ਦੌਰੇ ਪੁਰ ਆਵਾ । ਮਗ ਮਹਿੰ ਨਾਂਢ ਨ ਕਹੂੰ ਰਹਾਵਾ ॥੪੬॥ 


ਕਿਤਕ ਸਿੱਖ ਬੈਠੇ ਪੁਰ? ਮਾਂਹੀ । ਜਿਨ ਕੋ ਮੋਹ ਸਦਨ ਧਨ ਨਾਹੀਂ । 
ਸੋ ਲਹਿਣੇ ਕੇ ਢਿਗੁ ਚਲਿ ਆਏ । ਪੂਛਤ “ਕਸ ਤਵ ਹਾਲ ਬਿਹਾਏ ॥੪੭॥ 


ਸ਼੍ਰਮਾਂ2 ਸ਼ੀਕਰ'“ ਆਨਨ ਪਰ ਆਏ” । ਚਢਯੋ ਸ੍ਰਾਸ ਕਿਉਂ ਐਸੇ ਧਾਏ। 
ਦੀਜੈ ਸੁਧ ਸ੍ਰੀ ਗੁਰ ਕੀ ਜੈਸੀ । ਤੁਝ ਸੋਂ ਵਰਤੀ ਕਹੀਅਹਿ ਕੈਸੀ?"॥੪੮॥ 


5।। 53000 38000 50101 ਹ। ੬099 ਹਾ ੧3101500੫੧)6011.60।। 


ਅਧਿਆਇ 50 ਗੁਰਗੱਦੀ ਲਈ ਪਰਖ 


ਮੇਰੇ ਮਨ ਵਿਚ ਹਮੇਸ਼ਾ' ਲਈ ਇਹ ਹੀ ਲਾਲਸਾ ਬਣੀ ਰਹੇ ਕਿ ਮੇਰਾ ਸਰੀਰ ਆਪ ਜੀ ਦੇ ਹੀ 
ਲੇਖੇ ਲੱਗ ਜਾਵੇ । ਮੈਨੂੰ ਆਪਣੇ ਮਨ ਵਿਚ ਆਪ ਪਾਸੋਂ ਹੋਰ ਕੁਝ ਵੀ ਵੇਖਣ ਦਾ ਭਰਮ-ਭੁਲੇਖਾ 
ਨਹੀਂ। ਪਰ ਗੁਰੂ ਜੀ ਤੁਸੀ ਕਿਉ' ਇਸ ਤਰਾਂ ਦੇ ਸਾਂਗ ਰਚਣਾ ਸ਼ੁਰੂ ਕਰ ਦਿੱਤਾ ਹੈ? ॥੪੦॥ 


ਲਹਿਣਾ ਜੀ ਦੇ ਬੋਲ? ਸੁਣ ਕੇ ਨਰਕਾਂ ਦਾ ਨਿਵਾਰਨ ਕਰਨਹਾਰੇ ਗੁਰੂ ਜੀ ਉਸ ਵੱਲ ਅੱਖਾਂ” ਕੱਢ 
ਕੇ ਬੋਲੇ, “ਮੇਰੇ ਮਨ ਨੂੰ ਇਸ ਤਰਾਂ ਹੀ ਭਾਇਆ ਹੈ, ਮੈਨੂੰ ਕੋਈ ਵੀ ਮਨੁੱਖ ਕੋਲ ਖੜ੍ਹਾ ਚੰਗਾ 
ਨਹੀਂ ਲੱਗਦਾ। ॥੪੧॥ 


ਤੂੰ ਕਿਉ' ਦੇਰ ਲਗਾਈ ਹੈ, ਮੇਰੇ ਕੋਲੋਂ ਪਰੇ ਹੱਟ ਜਾ ਤੇ ਭੱਜ” ਜਾ। ਮੇਰੀ ਗੱਲ ਮੰਨ ਕੇ, ਮੇਰੇ 
ਕੋਲ ਨਾ ਖੜ੍ਹਾ ਹੋ। ਮੇਰਾ ਸਾਥ ਛੱਡ ਕੇ ਚਲਦਾ ਬਣ। ” ॥੪੨॥ 


ਲਹਿਣਾ ਜੀ ਨੇ ਸੋਚ ਕੇ ਹੱਥ ਜੋੜਦੇ ਹੋਏ ਕਿਹਾ, “ਗੁਰੂ ਜੀ ਦਾ ਹੁਕਮ ਮੇਰੇ ਲਈ ਨਾ-ਮੋੜ” 
ਸਕਣ ਵਾਲਾ ਹੈ। ਮੈਂ ਤਾਂ ਸਦਾ ਹੀ ਆਪ ਦੀ ਆਗਿਆ ਚੰਗੀ ਤਰਾਂ ਨਾਲ ਸਿਰ-ਮੱਥੇ ਰੱਖਦਾ 
ਹਾਂ।” ਇਹ ਕਹਿ ਕੇ ਲਹਿਣਾ ਪਿੱਛੇ ਚਲਾ ਗਿਆ ਸੀ। ॥੪੩॥ 


ਤਾਂ ਗੁਰੂ ਜੀ ਨੇ ਵੇਖ ਕੇ ਫਿਰ ਕਿਹਾ, “ਤੂੰ ਕੁਝ ਬਹੁਤੇ ਹੀ ਉੱਚੇ ਬੋਲ ਬੋਲਦਾ ਹੈ'। ਜੇ ਤੂੰ ਇਨ੍ਹਾਂ 
ਅੱਖਾਂ ਨਾਲ ਪਿੱਛੇ£ ਮੁੜ ਕੇ ਵੇਖਿਆ ਤਾਂ ਤੂੰ ਆਪਣੀ ਕੀਤੀ ਦਾ ਫਲ ਪਾਵੇਂਗਾ। ॥੪੪॥ 


ਮੇਰੇ ਨੇੜੇ ਨਹੀਂ' ਖੜ੍ਹੇ ਹੋਣਾ, ਭੱਜਿਆ ਜਾ, ਮੁੜ ਕੇ ਵਾਪਸ ਨਹੀਂ ਆਉਣਾ। ” ਗੁਰੂ ਜੀ ਦੇ 
ਇਹ ਬੋਲ ਸੁਣ ਕੇ ਲਹਿਣਾ ਜੀ ਨੇ ਮਨ ਵਿਚ ਉਸੇ ਤਰਾਂ ਹੀ ਕਰਨੀ ਧਾਰ ਲਈ ਸੀ ਤੇ ਉਸ 
ਨੇ ਫਿਰ ਪਿੱਛੇ ਮੁੜ ਕੇ ਥੋੜ੍ਹਾ ਜਿਹਾ ਵੀ ਨਹੀਂ ਸੀ ਤੱਕਿਆ। ॥੪੫॥ 


ਜਿਵੇਂ ਲੜਾਈ”? ਦੇ ਮੈਦਾਨ ਵਿੱਚੋ ਸੈਨਾ ਭੱਜ ਜਾਂਦੀ ਹੈ। ਜਿਵੇਂ ਸਾਰੀ (ਫੌਜ) ਮਾਰੀ ਗਈ ਹੋਵੇ 
ਤੇ ਖਬਰਾਂ” ਦੇਣ ਲਈ (ਕੋਈ) ਚੱਲ ਆਇਆ ਹੋਵੇ, ਉਸੇ ਤਰਾਂ ਹੀ ਲਹਿਣਾ ਜੀ ਦੌੜ ਕੇ ਨਗਰ 
ਵੱਲ ਆਏ। ਰਸਤੇ ਵਿਚ ਉਹ ਕਿਤੇ ਵੀ ਨਹੀਂ ਖੜ੍ਹੇ ॥੪੬॥ 


ਨਗਰ! ਵਿਚ ਕਿੰਨੇ ਸਿੱਖ ਬੈਠੇ ਹੋਏ ਸਨ, ਜਿਨ੍ਹਾਂ ਨੂੰ ਘਰ-ਪਦਾਰਥ ਨਾਲ ਕੋਈ ਪਿਆਰ ਨਹੀਂ 
ਸੀ। ਉਹ ਲਹਿਣਾ ਜੀ ਪਾਸ ਚੱਲ ਆਏ ਤੇ ਪੁੱਛਣ ਲੱਗੇ, “ਤੁਹਾਡਾ ਇਹ ਹਾਲ ਕਿਸ ਤਰਾਂ 
ਬਣ ਗਿਆ? ॥੪੭॥ 


ਥੱਕਣ'? ਨਾਲ ਤੇਰੇ ਚਿਹਰੇ `ਤੇ ਪਸੀਨਾ" ਆਇਆ ਹੈ, ਤੇਰਾ ਸਾਹ ਇਸ ਤਰਾਂ ਕਿਵੇ' 


ਚੜਿਆ ਹੈ? ਸ੍ਰੀ ਗੁਰੂ ਜੀ ਦੀ ਹਾਲਤ ਬਾਰੇ ਖਬਰ ਦੱਸ, ਜਿਸ ਤਰਾਂ ਵੀ ਤੇਰੇ ਨਾਲ ਬੀਤੀ? 
ਹੈ, ਉਸ ਬਾਰੇ ਵੀ ਦੱਸ, ਜਿਸ ਤਰਾਂ ਹੋਇਆ?” ॥੪੮॥ 


5।। 58000 800 5001 ੬009 _ 54 1੧੧੧0੧੧150060100 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੁਨ ਲਹਿਣੇ ਸਭ ਸਿਖ ਬਿਠਾਰੇ' । ਹਿਤ ਸੋਂ ਤਿਨ ਕੇ ਚਰਨ ਪਖਾਰੇ। 
ਲਗਯੋ ਸਮੋਧ ਕਰਨ ਗਤਿਵਾਨੀ । ਮ੍ਰਿਦੁਲ ਮਧੁਰ ਕਹਿ ਸੀਤਲ ਬਾਨੀ॥੪੯॥ 


ਦੋਹਰਾ 
“ਕਲੀਕਾਲ£ ਨਰ ਤਾਰਬੇ? ਰੂਪ ਧਰਾ ਕਰਤਾਰ। 
ਨਹਿ ਮਾਨੁਖ ਸਮ ਜਾਨ ਕੈ ਭਰਮਹੁ ਰਿਦੇ ਮਝਾਰ ॥੫੦॥ 


ਚੌਪਈ 

ਸ੍ਰੀ ਪਰਮੇਸ਼ੁਰ ਕੋ ਅਵਤਾਰਾ । ਅਪਰ ਨ ਲਖਹੁ ਸੁ ਮੋਖ ਉਦਾਰਾ। 

ਸਰਬ ਨਰਨ ਕੇ ਪਰਖਨ ਹੇਤਾ । ਠਟਯੋ5 ਸਾਂਗ ਬੇਦੀ ਕੁਲਕੇਤਾ"22॥੫੧॥ 
ਹਮ ਤੁਮ ਬੇਚਯੋ ਜੀਵ ਅਗਾਰੀ । ਚਾਹੈ' ਰਾਂਥੈ' ਭਾਵੈ" ਮਾਰੀ'। 

ਜਿਨ ਕੋ ਦੇਇ ਚੁਕੇ ਸਰਬੰਸਾ । ਪੁਨ ਤਿਨਕੇ ਕ੍ਰਿਤ£ ਮੈਂ ਕਿਆ ਸੰਸਾ॥੫੨॥ 


ਅਬ ਜੇ ਸ੍ਰੀ ਗੁਰ ਇਤ ਦਿਸ ਆਵੈ' । ਔਰ ਸਾਂਗ ਕਰਕੈ ਦਿਖਤਾਵੈਂ'। 
ਭਰਮਹੁ ਨਹਿ ਕੈਸੀ ਬਿਧਿ ਹੋਇ । ਸੀਸ ਜਾਇ ਜਾਵਨਾ ਦਿਹੁ ਸੋਇ॥੫੩॥ 


ਭਈ ਆਦਿ£ ਤੇ ਪਰਖਨ ਰੀਤੀ । ਸ੍ਰੀ ਗੁਰ ਇਹ ਕੁਛ ਨਈ ਨ ਕੀਤੀ। 


ਗਾਧਿ ਤਨੈ? ਪਰਖ੍ਯੋ ਹਰਿ ਚੰਦਾ । ਸਤਿ ਨ ਡਿਗਯੇ ਲਹਯੋ ਪਰਮ ਅਨੰਦਾ॥੫੪॥ 


ਹੇਤ ਕਪੋਤ'? ਮਾਸ ਨਿਜ ਦੀਨਾ । ਧ੍ਰਿਤ ਧਰਿਂ' ਤਬ ਨ੍ਰਿਪ ਪਦ ਸੁਖ ਲੀਨਾ। 
ਮੋਰਧੁਜ ਨ੍ਿਪ ਭਗਤਿ ਮਤਿ ਭੀਨੀ । ਸਹੀ ਕਸੌਟੀ ਜੋ ਪ੍ਰਭੂ ਦੀਨੀ” ॥੫੫॥ 


ਅਉਰ ਕਥਾ ਕਹਿ ਬਹੁ ਸਮਝਾਏ । ਤੀਨ ਮਹੂਰਤ ਜਬੈ ਬਿਤਾਏ । 
ਤਿਹ ਛਿਨ ਚਲ ਆਏ ਸ੍ਰੀ ਨਾਨਕ । ਉਠੇ ਸਿੱਖ ਅਵਿਲੋਕਾਂ“ ਅਚਾਨਕ ॥੫੬॥ 


5 58000 2800 5000 3 0” ।(8101੧1੨॥0੨/60181.601। 


ਅਧਿਆਇ 50 ਗੁਰਗੱਦੀ ਲਈ ਪਰਖ 


ਲਹਿਣਾ ਜੀ ਨੇ ਸੁਣ ਕੇ ਸਾਰੇ ਸਿੱਖਾਂ ਨੂੰ ਬਿਠਾ' ਲਿਆ ਤੇ ਬੜੇ ਪ੍ਰੇਮ ਨਾਲ ਉਨ੍ਹਾਂ ਦੇ ਚਰਨ ਧੋਤੇ 
ਤੇ ਫਿਰ ਮਿੱਠੇ ਤੇ ਕੋਮਲ ਬੋਲ ਬੋਲਦੇ ਹੋਏ ਮੁਕਤੀ ਦੁਆਉਣ ਵਾਲੇ ਗੁਰੂ ਜੀ ਬਾਰੇ ਦੱਸਣ 
ਲੱਗੇ ॥੪੯॥ 


ਦੋਹਰਾ 
ਗੁਰੂ ਜੀ ਨੇ ਕਲਜੁਗ£ ਵਿੱਚ ਲੋਕਾਂ ਨੂੰ ਤਾਰਨ? ਖਾਤਰ ਅਵਤਾਰ ਧਾਰਿਆ ਹੈ, ਉਨ੍ਹਾਂ ਨੂੰ ਮਨੁੱਖ 
ਦੇ ਸਮਾਨ ਸਮਝ ਕੇ ਮਨ ਵਿੱਚ ਭਰਮ ਨਹੀਂ ਰੱਖਣਾਂ ਚਾਹੀਦਾ। ॥੫੦॥ 


ਚੌਪਈ 
(ਗੁਰੂ ਜੀ)ਪ੍ਰਭੂ ਦੇ ਅਵਤਾਰ ਹਨ। ਉਸ ਮੁਕਤੀ?-ਦਾਤੇ ਨੂੰ ਕੋਈ ਹੋਰ ਨਾ ਸਮਝੋ। ਬੇਦੀ ਕੁਲ 
ਦੇ ਨਿਸ਼ਾਨ ਗੁਰੂ ਜੀ ਨੇ ਸਾਰੇ ਲੋਕਾਂ ਨੂੰ ਪਰਖਣ ਵਾਸਤੇ ਇਹ ਸਾਂਗ ਰਚਿਆ? ਹੈ। ॥੫੧॥ 


ਅਸੀਂ-ਤੁਸੀ' ਜੀਵਾਂ ਨੇ ਤਾਂ ਆਪਣਾ-ਆਪ ਉਨ੍ਹਾਂ ਨੂੰ ਵੇਚ ਦਿੱਤਾ ਹੈ। ਚਾਹੇ ਰੱਖ ਲੈਣ, ਚਾਹੇ 
ਮਾਰ ਦੇਣ। ਜਦੋ' ਆਪਣੇ-ਆਪ ਨੂੰ ਉਨ੍ਹਾਂ ਦੇ ਹਵਾਲੇ ਕਰ ਹੀ ਦਿੱਤਾ ਹੈ ਤਾਂ ਫਿਰ ਉਨ੍ਹਾਂ ਦੇ 
ਕੰਮ-ਕਾਜ£ 'ਤੇ ਕਿਸ ਗੱਲ ਦਾ ਸੰਸਾ ਕਰਨਾ ਹੋਇਆ। ॥੫੨॥ 


ਹੁਣ ਜੇ ਗੁਰੂ ਜੀ ਇਸ ਪਾਸੇ ਵੱਲ ਆਉਂਦੇ ਹਨ ਤੇ ਹੋਰ ਕੋਈ ਸਾਂਗ ਕਰਕੇ ਵਿਖਾਉਣ ਲੱਗਦੇ 
ਹਨ ਤਾਂ ਕਿਸੇ ਭਰਮ-ਭੁਲੇਖੇ ਵਿਚ ਨਹੀਂ ਪੈਣਾ ਕਿ ਹੁਣ ਕੀ ਗੱਲ ਬਣੇਗੀ? ਜੇਕਰ ਸੀਸ ਜਾਂਦਾ 
ਹੈ ਤਾਂ ਜਾਣਾਂ ਦਿਓ। ॥੫੩॥ 


ਪਰਖਾਂ ਕਰਨ ਦੀ ਰੀਤ, ਮੁੱਢਾਂ$ ਤੋਂ ਚਲੀ ਆਉਂਦੀ ਹੈ। ਗੁਰੂ ਜੀ ਨੇ ਇਹ ਕੋਈ ਨਵੀਂ ਗੱਲ 
ਨਹੀਂ ਕੀਤੀ। ਜਿਸ ਤਰਾਂ ਗਾਂਧਿ ਦੇ ਪੁੱਤਰ” ਵਿਸ਼ਵਾਮਿੱਤਰ ਨੇ ਰਾਜੇ ਹਰੀਚੰਦ ਨੂੰ ਪਰਖਿਆ 
ਸੀ, ਉਹ ਸੱਚ ਤੋ' ਨਹੀੰ ਸੀ ਡੋਲਿਆ ਤੇ ਉਸ ਨੇ ਪਰਮ-ਅਨੰਦ ਦੀ ਪਦਵੀ ਹਾਸਲ ਕਰ ਲਈ 
ਸੀ। ॥੫੪॥ 


ਸ਼ਿਵੀ ਰਾਜੇ ਨੇ ਕਬੂਤਰਾਂ? ਵਾਸਤੇ ਆਪਣਾ ਮਾਸ ਦੇ ਦਿੱਤਾ ਸੀ ਤੇ ਰਾਜੇ ਨੇ ਧੀਰਜ ਧਾਰਾ ਕੇ 
ਪਦਵੀ ਹਾਸਲ ਕਰਕੇ ਸੁੱਖ ਪ੍ਰਾਪਤ ਕੀਤਾ ਸੀ। ਰਾਜਾ ਮੋਰ ਧੁੱਜ ਨੇ ਵੀ, ਜਿਸ ਦੀ ਮੱਤ ਭਗਤੀ 
ਭਾਵ `ਚ ਭਿੱਜੀ ਹੋਈ ਸੀ, ਪ੍ਰਭੂ ਵਲੋਂ ਦਿੱਤੀ ਕਸੌਟੀ 'ਤੇ ਪੂਰਾ ਉਤਰਿਆ ਸੀ” ॥੫੫॥ 


ਇਸ ਤਰਾਂ ਬਹੁਤ ਕੁਝ ਸਮਝਾਂਦੇ ਹੋਏ ਜਦ ਤਿੰਨ ਘੜੀਆਂ ਬੀਤ ਗਈਆਂ ਤਾਂ ਉਸੇ ਪਲ ਹੀ ਗੁਰੂ 
ਨਾਨਕ ਜੀ ਉਥੇ ਆ ਗਏ । (ਗੁਰੂ ਜੀ ਦੇ) ਆਇਆਂ ਨੂੰ ਵੇਖਾਂ ਕੇ ਸਿੱਖ ਅਚਾਨਕ ਹੀ ਉੱਠ 
ਖਲੋਤੇ ਸਨ। ॥੫੬॥ 


543 


੨1 58004 380 5000। 0 €40%9 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਬੰਦਹਿਂ ਹਾਥ ਬੰਦਨਾ ਕਰਹੀ' । ਭੈ ਅਚਰਜ ਯੂਤ ਬਚ ਨ ਉਚਰਹੀ'। 
ਗੁਰ ਕੇ ਕਟ ਮਹਿ ਤਾਂਬ੍ਰਾਂ ਕੁਪੀਨੰ । ਕੁਲਹ ਸੀਸ ਪਰ ਕੁਤਕਾ ਲੀਨ ॥੫੭॥ 


ਔਰ ਦੁਕੂਲ ਨ ਊਪਰ ਕੋਈ । ਜਿਨ ਬਹੁ ਨਰ ਕੀ ਦੁਰਮਤਿ ਖੋਈ। 
ਜਬ ਸਿਖ ਚਰਨਨ ਪਰ ਸਿਰ ਧਾਰਹਿਂ । ਕੁਤਕਾ ਏਕ ਪੀਠ£ ਮਹਿ ਮਾਰਹਿਂ॥੫੮॥ 


ਅਚਰਜ ਭਏ ਤੂਸ਼ਨੀ ਠਾਨੀ । ਅਲਖ ਗਤੀ ਕੁਛ ਜਾਇ ਨ ਜਾਨੀ। 
ਸਬ ਕੇ ਇਸੀ ਪ੍ਰਕਾਰ ਪ੍ਰਹਾਰੇ? । ਬਹੁਰੋ ਸ੍ਰੀ ਮੁਖ ਬਚਨ ਉਚਾਰੇ ॥੫੯॥ 


ਦੋਹਰਾ 
“ਕਿਉਂ' ਬੈਠੇ,ਤੁਮ ਕੌਨ ਹੋ?ਗਮਨਹੁ ਨਿਜ ਨਿਜ ਥਾਇ । 
ਕਾਜ ਤੁਮਾਰੋ ਨਹਿ ਕਛੂ ਤੂਰਨ ਨਿਕਸਹੁ ਧਾਇ"॥੬੦॥ 


ਚੌਪਈ 


ਡਰਤ ਜੋਰ ਕਰ ਸਿੱਖਨ ਭਾਖਾ । “ਹਮ ਤੁਮਰੇ ਸਿੱਖ ਭੇ ਗਤਿ ਕਾਂਖਾ” । 
ਜਬਹਿ ਸਿੱਖ ਕੋ ਨਾਮ ਸੁ ਲੇਈ' । ਕੁਤਕਾ ਏਕ ਪੀਠ ਮਹਿ' ਦੇਈਂ ॥੬੧॥ 


ਅਸ ਗਤਿ ਸ੍ਰੀ ਗੁਰ ਕੀ ਸਭ ਦੇਖਾ । ਭਾਗੇ ਮਨੁ ਭੈ ਭਯੋ ਵਸੇਖਾ। 
ਈਖਦ£ ਹੀ ਬੈਠੇ ਰਹਿ ਗਏ । ਤਿਨ ਸੋਂ ਪੁਨ ਪੂਛਤ ਪ੍ਰਭੁ” ਭਏ ॥੬੨॥ 


“ਕਬਿ ਕੇ ਸਿੱਖ ਬਨੇ ਹੋ ਮੇਰੇ? ਦੇਹੁ ਬਤਾਇ, ਨ ਲਾਵਹੁ ਦੇਰੇ5”। 
ਸੁਨ ਕੈ ਸਿੱਖਨ ਬੈਨ ਅਲਾਏ । 'ਹੈ' ਤਬ ਕੇ ਜਬ ਆਪ ਬਨਾਏ ॥੬੩॥ 


ਰਾਵਰ ਕੋ ਪਰਵਾਹ ਨ ਕੋਈ । ਸ਼ਰਨ ਪਰੇ ਹਮ ਚਹਿ' ਦੁਖ ਖੋਈ। 
ਕਹਿਤੇ ਕੰਪੈਂ? ਬਚਨ ਨ ਆਵੈ । ਤੇਜ ਦਿਪਤ ਸੋ ਸਹਯੋ'$ ਨ ਜਾਵੈ”॥੬੪॥ 


ਸੁਨਹਿ ਪ੍ਰਭੂ ਪੁਨ ਕੁਤਕਾ ਮਾਰੈ । ਭਾਗੇ ਸਿੱਖ ਨ ਧੀਰ! ਸੰਭਾਰੈ। 
ਕੁਤਕਾ ਲਗੈ ਹੋਇ ਤਨ ਪੀਰ । ਢਿਗ? ਤੇ ਭਾਗੈ ਹੋਇ ਅਧੀਰ॥੬੫॥ 


5॥ 58000 2800 500॥ 3 60317” ੧810॥੨॥0੧601131.00।। 


ਅਧਿਆਇ 50 ਗੁਰਗੱਦੀ ਲਈ ਪਰਖ 


ਹੱਥ ਜੋੜ ਕੇ ਨਮਸਕਾਰ ਕਰਨ ਲੱਗੇ, ਹੈਰਾਨ ਹੋਏ ਮੁੱਖ ਤੋਂ ਕੁਝ ਵੀ ਨਾ ਬੋਲ ਸਕੇ। ਗੁਰੂ ਜੀ 
ਦੇ ਲੱਕ ਦੁਆਲੇ ਤਾਂਬੇ! ਰੰਗ ਦੀ ਧੋਤੀ ਲਪੇਟੀ ਹੋਈ ਸੀ, ਸਿਰ ਉੱਤੇ ਕੁੱਲਾ ਅਤੇ ਹੱਥ ਵਿਚ 
ਸੋਟਾ ਫੜਿਆ ਹੋਇਆ ਸੀ। ॥੫੭॥ 


ਗੁਰੂ ਜੀ, ਜਿਨ੍ਹਾਂ ਨੇ ਅਨੇਕਾਂ ਲੋਕਾਂ ਦੀ ਮੰਦਬੁੱਧੀ ਦੂਰ ਕੀਤੀ, ਉਨ੍ਹਾਂ ਉਪਰ ਹੋਰ ਕੋਈ ਕੱਪੜਾ 
ਨਹੀਂ' ਸੀ। ਜਦੋਂ' ਲੋਕ (ਸਿੱਖ) ਗੁਰੂ ਜੀ ਦੇ ਚਰਨਾਂ ਵਿਚ ਸਿਰ ਰੱਖਣ ਤਾਂ ਗੁਰੂ ਜੀ ਉਨ੍ਹਾਂ ਦੀ 
ਪਿੱਠ? ਉੱਤੇ ਇੱਕ ਡੰਡਾ ਮਾਰ ਦਿੰਦੇ। ॥੫੮॥ 


ਲੋਕੀਂ ਹੈਰਾਨ, ਸਭ ਨੇ ਚੁੱਪ ਵੱਟ ਲਈ ਸੀ, ਗੁਰੂ ਜੀ ਦੀ ਚਾਲ ਦੀ ਕਿਸੇ ਨੂੰ ਸਮਝ ਨਾ ਆਵੇ। 
ਉਨ੍ਹਾਂ ਸਾਰਿਆਂ ਨਾਲ ਇਸ ਤਰਾਂ ਦਾ ਹੀ ਵਿਹਾਰ? ਕੀਤਾ ਤੇ ਫਿਰ ਗੁਰੂ ਜੀ ਨੇ ਆਪਣੇ ਮੁੱਖ ਤੋਂ 
ਕਿਹਾ। ॥੫੯॥ 


ਦੋਹਰਾ 
“ਤੂਸੀਂ ਇਥੇ ਕਿਉਂ ਬੈਠੇ ਹੋ, ਤੁਸੀ' ਕੌਣ ਲੋਕ ਹੋ? ਆਪੋ-ਆਪਣੀ ਥਾਂ ਉੱਤੇ ਭੱਜ ਜਾਵੋਂ। 
ਤੁਹਾਡਾ ਇੱਥੇ ਕੋਈ ਕੰਮ ਨਹੀਂ, ਤੁਰੰਤ ਇੱਥੋਂ ਭੱਜ" ਕੇ ਨਿਕਲ ਜਾਵੇ। ” ॥੬੦॥ 


ਚੌਪਈ 

ਸਿੱਖਾਂ ਨੇ ਡਰਦੇ ਹੋਏ ਹੱਥ ਜੋੜ ਕੇ ਕਿਹਾ, “ਅਸੀਂ ਆਪ ਜੀ ਦੇ ਸਿੱਖ ਹਾਂ। ਅਸੀਂ ਮੁਕਤੀ ਦੇ 
ਚਾਹਵਾਨ” ਹਾਂ। ” ਜਦ ਵੀ ਕੋਈ ਸਿੱਖ ਉਨ੍ਹਾਂ ਦਾ ਨਾਂ ਲੈਂਦਾ, ਗੁਰੂ ਜੀ ਉਸ ਦੀ ਪਿੱਠ `ਤੇ ਡੰਡਾ 
ਮਾਰ ਦਿੰਦੇ ॥੬੧॥ 


ਗੁਰੂ ਜੀ ਦੀ ਇਹ ਚਾਲ ਦੇਖੀ ਤਾਂ ਸਿੱਖਾਂ ਦੇ ਮਨਾਂ ਵਿਚ ਖਾਸ ਡਰ ਜਿਹਾ ਪੈਦਾ ਹੋ ਗਿਆ ਤੇ 
ਭੱਜ ਉੱਠੇ । ਜੋ ਥੋੜ੍ਹੇ? ਜਿੰਨੇ ਉਥੇ ਬੈਠੇ ਰਹਿ ਗਏ ਸਨ, ਉਨ੍ਹਾਂ ਨੂੰ ਗੁਰੂ ਜੀ ਪੁੱਛਣ ਲੱਗੇ ॥੬੨॥ 


“ਤੁਸੀਂ ਕਦੋਂ ਦੇ ਮੇਰੇ ਸਿੱਖ ਬਣੇ ਹੋ? ਛੇਤੀ ਦੱਸੋ, ਦੇਰੀ$ ਨਾ ਕਰੋ। ” (ਗੁਰੂ ਜੀ ਦੇ ਬੋਲ) ਸੁਣ 
ਕੇ ਸਿੱਖਾਂ ਨੇ ਆਖਿਆ, “ਉਦੋਂ ਦੇ ਹੀ (ਸਿੱਖ) ਬਣੇ ਹਾਂ, ਜਦੋਂ ਦਾ ਤੁਸੀਂ ਬਣਾਇਆ ਹੈ ॥੬੩॥ 


ਆਪ ਜੀ ਨੂੰ ਤਾਂ ਕੋਈ ਪਰਵਾਹ ਨਹੀਂ' ਹੈ, ਅਸੀਂ ਤਾਂ ਆਪ ਜੀ ਦੀ ਸ਼ਰਨ ਵਿਚ ਪੈ ਕੇ ਚਾਹੁੰਦੇ 
ਸਾਂ ਕਿ ਸਾਡੇ ਦੁੱਖ ਦੂਰ ਹੋ ਜਾਣ। ਅਸੀਂ' ਤਾਂ ਕਹਿੰਦੇ ਹੋਏ ਕੰਬਦੇ? ਹਾਂ, ਸਾਥੋਂ ਤਾਂ ਬੋਲਿਆ ਨਹੀਂ 
ਜਾਂਦਾ। ਆਪ ਦਾ ਜੋ ਤਪ ਤੇਜ ਹੈ, ਅਸਾਂ ਤੋਂ ਸਹਾਰਿਆ£ ਨਹੀਂ' ਜਾਂਦਾ। ॥੬੪॥ 


ਗੁਰੂ ਜੀ ਉਨ੍ਹਾਂ ਦੀ ਗੱਲ ਸੁਣਨ `ਤੇ ਫਿਰ ਡੰਡਾ ਮਾਰਨ ਲੱਗੇ। ਧੀਰਜਾਂ' ਨਾ ਰੱਖਦੇ ਹੋਏ ਸਿੱਖ 


ਫਿਰ ਭੱਜ ਪਏ। ਡੰਡਾ ਵੱਜੇ ਤਾਂ ਸਰੀਰ ਨੂੰ ਪੀੜ ਹੋਵੇ ਤੇ ਉਹ ਬੇਚੈਨ ਹੋ ਕੇ ਉਨ੍ਹਾਂ ਕੋਲੋਂ2 
ਭੱਜ ਜਾਂਦੇ ਸਨ। ॥੬੫॥ 


5।। 53000 38000 50101 ਹ। ੬0੫9 ਰਿ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਥੋਰੇ ਹੀ ਬੈਠੇ ਜਬ ਰਹੇ । ਤਿਨ ਪ੍ਰਤਿ' ਸ਼੍ਰੀ ਗੁਰੂ ਅਸ ਬਚ ਕਹੇ। 
“ਜੇ ਤੁਮ ਸਿੱਖ ਬਨੇ ਹੋ ਮੇਰੇ । ਆਇਸੁ ਮਾਨਹੁ ਕਰਹੁ ਨ ਦੇਰੇ ॥੬੬॥ 


ਉਠ ਆਵਹੁ ਸਭ ਮੋਰ ਪਿਛੇਰੇ?" । ਕਹਿ ਇਉਂ ਗਮਨੇ ਗੁਰੂ ਅਗੇਰੇ । 
ਜੇਤਿਕ ਰਹੇ ਸਿੱਖ ਤਿਹ ਥਾਈਂ' । ਚਕਿਤ ਜਕਿਤ? ਸੋ ਪੀਛੈ ਜਾਹੀਂ॥੬੭॥ 


[ 


ਦੋਹਰਾ 
ਪਰਖਨ ਹਿਤ ਸਿੱਖੀ ਤਬੈ ਸਾਂਗ ਅਰੰਭਯੋ ਭੂਰ। 
ਸੋਈ ਸਾਬਤ ਰਹਿ ਸਕੈ ਜਿਸ ਪਰ ਕਰੁਨਾ ਤੂਰ" ॥੬੮॥ 


ਚੌਪਈ 


ਹੁਤੀ ਜੁ ਦੂਰ ਉਜਾੜ ਬਿਸਾਲਾ । ਪਹੁੰਚੇ ਲੇ ਸਿੱਖ ਸੰਗ ਕ੍ਰਿਪਾਲਾ। 
ਤਹਾਂ ਸਿੜ੍ਹੀ ਪਰ ਸ਼ਵ ਇਕ ਦੇਖਾ । ਊਪਰ ਅੰਬਰ ਸੇਤ£ ਬਿਸੇਖਾ ॥੬੯॥ 


ਕੇਤਿਕ ਕਾਸ਼ਟ” ਪਰੇ ਸਮੀਪਾ । ਭਏ ਠਾਂਢ ਬੇਦੀ ਕੁਲਦੀਪਾ। 
ਸਰਬ ਸਿੱਖ ਤਬ ਆਨ ਪਹੂੰਚੇ । ਤਿਨਹਿ ਸੁਨਾਇ ਭਨੇ ਬਚ ਊਚੇ ॥ ੭੦॥ 


“ਜੇ ਤੁਮ ਹਮਰੇ ਸਿੱਖ ਕਹਾਵਹੁ । ਮਾਨਉ ਬਚਨ ਨ ਸਦਨ ਸਿਧਾਵਹੁ । 
ਪਰਯੋ£ ਸਿੜ੍ਹੀ ਪਰ ਸ਼ਵ ਇਹ ਖਾਵਉ । ਜੇ ਨਹਿ ਖਾਵਹੁ ਤਉ ਪਛੁਤਾਵਉ `॥ ੭੧॥ 


ਸੁਨ ਬਿਸਮਾਦ ਭਏ ਮਨ ਮਾਹੀ । ਧੀਰਜ ਰਹਯੋ ਰਿਦੇ ਕਿਸ ਨਾਂਹੀਂ । 
ਕਿਤਕ ਸੰਗ ਤਜ ਪੁਰੀ ਸਿਧਾਰੇ । ਕਿਤਕ ਦੁਰੇ? ਭਜ ਝਾਰ'$ ਮਝਾਰੇ॥ ੭੨॥ 


ਕਿਤਕ ਧਾਰ ਹਨਾਂ' ਰਹੇ ਸਮੀਪਾ । ਤਿਨ ਪਿਖ ਕਹਿ' ਬੇਦੀ ਕੁਲਦੀਪਾ। 
“ਜੇ ਤੁਮ ਠਾਂਢੇ ਰਹੂ ਇਹ ਥਾਨਾ । ਸ਼ਵ ਕੋ ਖਾਹੁ ਬਿਲਮ ਕਰ ਹਾਨਾ॥ ੭੩॥ 


ਨਾਂਹਿ ਤ ਜਾਹੁ ਸਦਨ ਕੋ ਧਾਈ? । ਦੋ ਮੈਂ ਕਰਹੁ ਜਿ ਇਕ ਮਨ ਭਾਈ”। 
ਡਰਤ ਰਿਦੇ ਕੰਪਤ ਤਨ ਸਾਰੇ । ਹਾਥ ਬੰਦਕੈ ਬਚਨ ਉਚਾਰੇ ॥੭੪॥ 


5॥ 58000 2800 5000/। 2 ੬0੨੫9?” ___।108੧00੪॥੨॥0੨)60181.00। 


ਅਧਿਆਇ 50 ਗੁਰਗੱਦੀ ਲਈ ਪਰਖ 


ਇਸ ਤਰਾਂ ਜਦੋਂ' ਥੋੜ੍ਹੇ ਜਿੰਨੇ ਸਿੱਖ ਹੀ ਉਥੇ ਬੈਠੇ ਰਹਿ ਗਏ ਤਾਂ ਉਨ੍ਹਾਂ ਪ੍ਰਤੀ” ਗੁਰੂ ਜੀ ਨੇ ਇਸ 
ਤਰਾਂ ਕਿਹਾ, “ਜੇ ਤੁਸੀ' ਮੇਰੇ ਸਿੱਖ ਬਣੋ ਹੋ ਤਾਂ ਮੇਰੀ ਆਗਿਆ ਮੰਨੋ ਤੇ ਦੇਰੀ ਨਾ ਕਰੋ। ॥੬੬॥ 


ਸਾਰੇ ਜਣੇ ਉੱਠੋ ਤੇ ਮੇਰੇ ਪਿੱਛੇ-ਪਿੱਛੇ£ ਚਲੇ ਆਵੋ। ” ਇਹ ਕਹਿ ਕੇ ਗੁਰੂ ਜੀ ਅੱਗੇ-ਅੱਗੇ ਚੱਲ 
ਪਏ। ਜੋ ਕੁਝ ਕੁ ਸਿੱਖ ਉੱਥੇ ਬੈਠੇ ਰਹਿ ਗਏ ਸਨ, ਉਹ ਵੀ ਹੈਰਾਨ ਹੋ ਕੇ ਤੇ ਝਕ-ਝਕ? 
ਕੇ (ਗੁਰੂ ਜੀ ਦੇ) ਪਿੱਛੇ ਚੱਲ ਪਏ। ॥੬੭॥ 


ਦੋਹਰਾ 
ਸਿੱਖੀ ਦੀ ਪਰਖ ਕਰਨ ਲਈ ਹੀ (ਉਨ੍ਹਾਂ) ਉਸ ਵਕਤ ਇੱਕ ਵੱਡਾ ਸਾਂਗ ਰਚਿਆ। ਉਹ ਹੀ 
ਸਿੱਖ ਪੂਰਾ ਉਤਰ ਸਕਣਾ ਸੀ ਜਿਸ ਉੱਪਰ ਪ੍ਰਭੂ ਤੇਰੀ” ਕਿਰਪਾ ਹੋਣੀ ਸੀ ॥੬੮॥ 


ਚੌਪਈ 

ਬਹੁਤ ਦੂਰ ਜੋ ਉਜਾੜ ਸੀ। ਗੁਰੂ ਜੀ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਉਥੇ ਪਹੁੰਚ ਗਏ। ਉਥੇ 
ਇੱਕ ਸਿੜੀ (ਤਖਤੇ) ਉੱਪਰ ਇੱਕ ਮੁਰਦਾ? ਦੇਖਿਆ, ਜਿਸ ਉੱਤੇ ਚਿੱਟੀ£ ਚਾਦਰ ਦਿੱਤੀ ਹੋਈ 
ਸੀ। ॥੬੯॥ 


ਅਤੇ ਕਿੰਨੀਆਂ ਲੱਕੜਾਂ ਉਸ ਕੋਲ ਪਈਆਂ ਹੋਈਆਂ ਸਨ। ਗੁਰੂ ਜੀ ਬੇਦੀ ਕੁਲ ਦੇ ਦੀਪਕ 
(ਉਸ ਪਾਸ ਜਾ ਕੇ) ਖੜ੍ਹੇ ਹੋ ਗਏ। ਸਾਰੇ ਸਿੱਖ ਵੀ ਉਥੇ ਆਣ ਪਹੁੰਚੇ ਤਾਂ ਉਨ੍ਹਾਂ ਨੂੰ ਗੁਰੂ ਜੀ 
ਨੇ ਬਹੁਤ ਉੱਚੇ ਕਰੜੇ ਬਚਨ ਸੁਣਾਉਂਦੇ ਹੋਏ ਕਿਹਾ। ॥ ੭੦॥ 


“ਜੇਕਰ ਤੁਸੀਂ ਮੇਰੇ ਸਿੱਖ ਕਹਾਉਂਦੇ ਹੋ ਤਾਂ ਮੇਰੀ ਗੱਲ ਮੰਨੋ ਤੇ ਘਰਾਂ ਨੂੰ ਨਾ ਜਾਵੋ। ਇਹ ਜੋ 
ਵਿਦ ਸਿ ਗੀ ਇਸ ਨੂੰ ਖਾਉ। ਜੋ ਨਹੀਂ ਖਾਏਗਾ ਤਾਂ ਉਹ 
ਪਛਤਾਏਗਾ। ॥ ੭੧॥ 


ਸੁਣ ਕੇ ਉਹ ਮਨ ਹੀ ਮਨ ਹੈਰਾਨ ਹੋ ਗਏ। ਕਿਸੇ ਦੇ ਵੀ ਹਿਰਦੇ ਵਿਚ ਧੀਰਜ ਨਹੀਂ ਸੀ ਰਿਹਾ। 
ਕਿੰਨੇ ਲੋਕ ਉਨ੍ਹਾਂ ਦਾ ਸਾਥ ਛੱਡ ਕੇ ਘਰਾਂ ਵੱਲ ਚੱਲ ਗਏ। ਕਈ ਭੱਜ ਕੇ ਝਾੜੀਆਂ” ਉਹਲੇ ਜਾ 
ਲੁਕੇ?। ॥੭੨॥ 

ਪਰ ਕਈ ਮਨ ਨੂੰ ਕਰੜਾ'' ਕਰਕੇ ਕੋਲ ਖੜ੍ਹੇ ਰਹੇ। ਉਨ੍ਹਾਂ ਨੂੰ ਤੱਕ ਕੇ ਬੇਦੀ ਕੁਲ ਦੇ ਦੀਪਕ 
ਨੇ ਆਖਿਆ, “ਜੇ ਤੁਸੀਂ ਇਥੇ ਖੜ੍ਹੇ ਰਹਿਣਾ ਹੈ ਤਾਂ ਮੁਰਦੇ ਨੂੰ ਬਿਨਾਂ ਦੇਰੀ ਦੇ ਖਾਓ। ॥੭੩॥ 
ਜੇ ਨਹੀਂ ਤਾਂ ਤੁਸੀਂ ਵੀ ਘਰ ਵੱਲ ਭੱਜ? ਜਾਵੋ। ਦੋਨਾਂ ਗੱਲਾਂ ਵਿਚ ਇੱਕ ਜੋ ਮਨ ਨੂੰ 
ਲੱਗਦੀ ਹੈ, ਕਰੋ। ” ਉਨ੍ਹਾਂ ਡਰੇ ਹੋਇਆਂ ਦੇ ਸਰੀਰ ਕੰਬਣ ਲੱਗੇ। ਉਨ੍ਹਾਂ ਹੱਥ ਜੋੜ ਕੇ 
ਬਚਨ ਕੀਤੇ ॥ ੭੪॥ 


5।। 53000 8000 50101 ਹ। €09/ 547 1੧80011ਇ॥00੫੧6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਹਮ ਹੈਂ ਸਿੱਖ ਨ ਗਮਨੈਂ' ਧਾਮੂ” । ਮਾਰਜੋ ਕੁਤਕਾ ਸੁਨ “ਸਿਖ' ਨਾਮੂ। 
“ਕੁਟਣ! ਹਮਾਰੇ ਸਿੱਖ ਕਹਾਵਉ! । ਬਚਨ ਕਰਯੋ ਗੁਰ, ਸੋ ਨ ਕਮਾਵਉ !” ॥੭੫॥ 


ਦੋਹਰਾ 
ਪੁਨ ਮਾਰਨ ਕੁਤਕੇ ਲਗੇ ਭਾਗੇ ਸਭ ਕਰ ਤ੍ਰਾਸ2। 
ਰਹਯੋ ਨ ਕੋਊ ਸੰਗ ਤਬ ਇਕ ਲਹਣਾ ਰਹਿ ਪਾਸ॥ ੭੬॥ 


ਚੌਪਈ 
ਤਿਸਹਿ ਬਿਲੋਕਤ ਬਚਨ ਉਚਾਰਾ । “ਕਿਉਂ ਠਾਢੋ ਤੂੰ ਨਹੀਂ ਸਿਧਾਰਾ”। 
ਅਹੈਂ ਜਿ ਸਿੱਖ ਬਚਨ ਮਾਨਹੁ ਮੁਰ । ਸ਼ਵ ਕੋ ਖਾਹੁ ਬਿਲੰਬ ਨਹੀਂ ਕਰ” ॥੭੭॥ 


ਸੁਨ ਕੈ ਲਹਿਣੇ ਦ੍ਰੈ ਕਰ ਜੋਰੇ । “ਨਹਿ' ਰਜਾਇ ਮੋਰਹੁੰ” ਪ੍ਰਣ ਮੋਰੇ। 
ਰਾਵਰ ਕੋ ਪਰਵਾਹੁ ਨ ਕੋਈ । ਹਮ ਹੈਂ ਸਿਖ ਸ਼ਰਨਾਗਤਿ _ਹੋਈ॥ ੭੮॥ 


ਚਹੈਂ' ਤ ਰਾਖਹੁ ਭਾਵੈ' ਮਾਰੀ । ਹੋਂ? ਨਹਿ ਤਜ ਹੋਂ ਸ਼ਰਣਿ ਤੁਮਾਰੀ'। 
“ਸ੍ਰੀ ਗੁਰ ਕਹੈ' ਜੇ ਸੰਗ ਨ ਤਯਾਗਹੁ । ਮ੍ਰਿਤਕ ਪਰੇ ਕੋ ਖਾਵਨ ਲਾਗਹੁ ' ॥ ੭੯॥ 


ਲਹਿਣਾ ਸੁਨਤ ਫਿਰਯੋ£ ਚਹੁੰ ਫੇਰੇ । ਗੁਰੂ ਕਹਯੋ “ਕਿਉਂ ਲਾਈ ਡੇਰੇ?”। 
“ਜਿਤ ਦਿਸ ਹੁਕਮ ਕਰੋ ਤਿਹ ਖਾਵੋਂ । ਇਸ ਰਜਾਇ ਹਿਤ ਬਿਲਮ ਲਗਾਵਉਂ” ॥੮੦॥ 


ਗੁਰੂ ਕਹਯੋ ਪਗ” ਤੇ ਲਗ ਖਾਨੇ । ਸਿਰ ਲੌ ਖਾਹੁ ਬਚਨ ਕੋ ਮਾਂਨੇ '। 
ਤਿਹ ਛਿਨ ਲਹਿਣੇ ਤੂਰਨ ਕੀਨੀ । ਅਇਸੁ ਅਨੁਸਾਰੀ ਮਤਿ ਭੀਨੀ॥ ੮੧॥ 


ਸੇਤ ਸੁ ਬਸਤ੍ਰ ਉਤਾਰਾ ਜਬਹੀ । ਦੇਖਯੋ ਸਰਬ ਤਿਹਾਵਲਦ ਤਬਹੀ। 
ਤਿਹ ਤੇ ਨਰ ਸਮ ਲੋਥ$ ਬਨਾਈ । ਲਖ ਅਸਚਰਜ ਰਹਯੋ ਬਿਸਮਾਈ॥ ੮੨॥ 


51 58000 98001 5010। 0 €03948 ੧3101500੫੧)6011.60।। 


ਅਧਿਆਇ 50 ਗੁਰਗਦੀ ਲਈ ਪਰਖ 


“ਅਸੀਂ ਆਪ ਦੇ ਸਿੱਖ ਹਾਂ, ਅਸੀਂ ਘਰ ਨਹੀਂ ਜਵਾਂਗੇ। ” ਤਾਂ ਗੁਰੂ ਜੀ ਨੇ ਫਿਰ (ਉਨ੍ਹਾਂ ਦੇ 
ਮੂਹੋਂ) ਸਿੱਖ ਦਾ ਨਾਂ ਸੁਣ ਕੇ ਡੰਡੇ ਮਾਰੇ ਤੇ ਕਹਿਣ ਲੱਗੇ, “ਜੂਗਲੋ! ਤੁਸੀਂ ਮੇਰੇ ਸਿੱਖ ਕਹਾਉਂਦੇ 
ਹੋ। ਗੁਰੂ ਨਾਲ ਕੀਤੇ ਹੋਏ ਬਚਨ ਨੂੰ ਨਹੀਂ ਕਮਾਉਂਦੇ । ” ॥੭੫॥ 


ਦੋਹਰਾ 

ਗੁਰੂ ਜੀ ਫਿਰ ਜਦ ਡੰਡੇ ਮਾਰਨ ਲੱਗ ਪਏ ਤਾਂ ਪੀੜ? ਹੋਣ ਕਰਕੇ ਉਹ ਫਿਰ ਭੱਜ ਪਏ । ਕੋਈ 
ਵੀ ਗੁਰੂ ਜੀ ਕੋਲ ਉਥੇ ਪਿੱਛੇ ਨਾ ਰਿਹਾ। ਸਿਰਫ ਇੱਕ ਲਹਿਣਾ ਜੀ ਹੀ ਸਨ, ਜੋ ਗੁਰੂ ਜੀ ਕੋਲ 
ਰਹਿ ਗਏ ਸਨ। ॥੭੬॥ 


ਚੌਪਈ 
ਉਸ ਨੂੰ ਵੇਖ ਕੇ ਗੁਰੂ ਜੀ ਨੇ ਆਖਿਆ, ' “ਖੜ੍ਹਾ ਕਿਉਂ ਹੈ? ਤੂੰ ਗਿਆ? ਨਹੀਂ'। ਜੇਕਰ ਤੂੰ ਸਿੱਖ 
ਹੈ ਤਾਂ ਮੇਰਾ ਬਚਨ ਮੰਨ ਕੇ ਬਿਨਾਂ ਦੇਰੀ ਦੇ ਮੁਰਦੇ ਨੂੰ ਖਾ ਜਾ।” ॥੭੭॥ 


ਲਹਿਣੇ ਨੇ ਦੋਨੋਂ ਹੱਥ ਜੋੜੇ ਤੇ (ਮਨ ਹੀ ਮਨ) ਕਿਹਾ, “ਮੇਰਾ ਪ੍ਰਣ ਹੈ, ਆਪ ਜੀ ਦਾ ਹੁਕਮ ਨਹੀਂ 
ਮੋੜਾਂਗਾ“।ਆਪ ਜੀ ਨੂੰ ਤਾਂ ਕੋਈ ਪਰਵਾਹ ਨਹੀਂ ਹੈ, ਅਸੀਂ ਤਾਂ ਆਪ ਦੀ ਸ਼ਰਨ ਵਿਚ ਆਏ 
ਹੋਏ ਆਪ ਦੇ ਸਿੱਖ ਹਾਂ। ॥੭੮॥ 


ਚਾਹੇ ਤੁਸੀਂ' ਰੱਖੋ, ਚਾਹੇ ਮਾਰੋ। ਮੈਂ£ ਤਾਂ ਤੁਹਾਡਾ ਪੱਲਾ (ਸ਼ਰਨ) ਨਹੀਂ ਛੱਡਾਂਗਾ। ” ਸ੍ਰੀ ਗੁਰੂ 
ਲਾਠਕ ਜੀਨ ਆਥਿਆ” “ਜੇ ਸਾਥ ਨਹੀਂ ਛੱਡਣਾ ਤਾਂ ਪਏ ਹੋਏ ਮੁਰਦੇ ਨੂੰ ਖਾਣ ਲੱਗ 
ਪਵੋ। ” ॥੭੯॥ 


ਇਹ ਸੁਣ ਕੇ ਲਹਿਣਾ ਜੀ ਚੌਹੀਂ' ਪਾਸੀ' ਮੁਰਦੇ ਦੇ ਦੁਆਲੇ ਘੁੰਮਣ (ਫਿਰਨ) ਲੱਗੇ, ਗੁਰੂ ਜੀ 
ਆਖਣ, “ਤੂੰ ਦੇਰੀ ਕਿਉਂ' ਲਾਈ ਹੈ?” (ਲਹਿਣਾ ਜੀ ਨੇ ਆਖਿਆ), “ “ਗੁਰੂ ਜੀ ਜਿਸ ਪਾਸਿਓਂ 
ਹੁਕਮ ਕਰੋਗੇ, ਉਧਰੋਂ ਖਾਣ ਲੱਗ ਪੈਂਦਾ ਹਾਂ, ਆਪ ਦਾ ਹੁਕਮ ਪ੍ਰਾਪਤ ਕਰਨ `ਤੇ ਹੀ ਦੇਰੀ ਲੱਗ 
ਰਹੀ ਹੈ। ॥੮੦॥ 


ਗੁਰੂ ਜੀ ਨੇ ਕਿਹਾ, “ਹੇਰਾਂ” ਵੱਲੋਂ ਖਾਣ ਲੱਗ ਪਵੋ ਤੇ ਹੁਕਮ ਮੰਨ ਕੇ ਸਿਰ ਤੱਕ ਖਾ ਜਾਵੋ। ” 
ਤਾਂ ਉਸ ਪਲ ਹੀ ਲਹਿਣਾ ਜੀ ਨੇ ਜਿਸ ਦੀ ਮੱਤ ਗੁਰੂ ਜੀ ਦੇ ਹੁਕਮ ਵਿਚ ਭਿੱਜੀ ਹੋਈ ਸੀ, 
ਉਸ ਨੇ ਗੁਰੂ ਜੀ ਦੇ ਕਹਿਣ ਅਨੁਸਾਰ ਹੀ ਕੀਤਾ। ॥੮੧॥ 


ਉਸ ਨੇ ਜਿਉਂ ਹੀ ਮੁਰਦੇ ਉੱਪਰੋਂ ਚਿੱਟੀ ਚਾਦਰ ਚੁੱਕੀ ਤਾਂ ਦੇਖਿਆ ਸਾਰਾ ਕੜਾਹ-ਪਰਸ਼ਾਦਾ 


ਸੀ, ਜਿਸ ਨਾਲ ਮਨੁੱਖ ਵਰਗੀ ਲਾਸ਼? ਬਣਾਈ ਹੋਈ ਸੀ। ਉਹ ਅਜੀਬ ਕੌਤਕ ਨੂੰ ਵੇਖ ਕੇ 
ਹੈਰਾਨ ਰਹਿ ਗਿਆ। ॥੮੨॥ 


5।। 53000 38000 50101 ਹ। ੬099 ੧3101500੫੧6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪ੍ਰਭੂ ਕੇ ਪਦ ਪੰਕਜ ਪਰ ਪਰਯੋ । ਹਾਥ ਬੰਦ ਕੈ ਬਚਨ ਉਚਰਯੋ। 
“ਪਾਰਬ੍ਰਹਮ ਕਰਤਾਰ ਅਪਾਰੀ! । ਏਕੰਕਾਰ ਸਰਬ ਜਗ ਕਾਰੀ' !॥੮੩॥ 


ਕਲਿ“ ਕੇ ਨਰਨ ਉਧਾਰਨ ਕਾਰਨ । ਧਰਯੋ ਦੇਹ ਕੀਰਤਿ ਬਿਸਤਾਰਨ?। 
ਤੁਮਰੀ ਕੁਦਰਤ ਤੁਮ ਬਨ ਆਈ । ਨਹਿਂ ਔਰਨ”“ ਤੇ ਜਾਨੀ ਜਾਈ”॥੮੪॥ 


ਸੁਨ ਕੇ ਪਰਮ ਪ੍ਰਸੀਦੇ ਦਯਾਲਾ । ਦੇਖੀ ਕਰੁਨਾਂ ਦ੍ਰਿਸ਼ਟਿ ਬਿਸਾਲਾ। 
ਕਹਯੋ 'ਜੁ ਮੇਰੋ ਅਹੈ ਸਰੂਪਾ । ਸੋ ਤੁਮ ਹ੍ਹੈ ਹੈਂ ਪਰਮ ਅਨੂਪਾ ॥੮੫॥ 


ਤੇਰੋ ਰੂਪ ਹੋਹਿ ਗੋ ਮੋਹੀ? । ਐਸੀ ਅਬ ਅਭੇਦਤਾਓ ਹੋਹੀ। 
ਬਖ਼ਸ਼ਯੋ ਸਭ ਜਗ ਤਵ,ਪਸ਼ਚਾਤੀ । ਭਲੀ ਭਾਂਤਿ ਹ੍ਹੈ ਹੈ ਬੱਖਯਾਤੀ” ॥੮੬॥ 


ਸਭ ਸਿੱਖਨ ਕੀ ਰਾਖੀ ਟੇਕਾ । ਹਿਰਦੇ ਪੂਰਨ ਹੋਇ ਬਿਬੇਕਾ£। 
ਭਾ ਜਗ ਗੁਰ ਲੈ ਹੈਂ ਗੁਰਿਆਈ । ਸਿੱਖ ਹੋਹਿਂ ਤੁਮਰੇ ਅਧਿਕਾਈ?॥ ੮੭॥ 


ਭਾ ਅਵਿਲੰਬ'£ ਭੁਲੇ ਜਗ ਤਾਰਨ । ਸਬ ਸਿਖਨ ਜਮਜਾਲ ਨਿਵਾਰਨ । 
ਤੁਝ ਸਮਾਨ ਭਵ ਅਪਰ ਨ ਲਖਿਓ । ਨੀਕੇ ਸਿੱਖੀ ਬੀਰਜ'' ਰਖਿਓ!॥੮੮॥ 


ਇਸ ਪ੍ਰਕਾਰ ਕਹਿ ਸੁਖਦਾ'? ਬਾਂਨੀ । ਗਮਨ ਕੀਨ ਪੁਰ ਕੋ ਗੁਨ ਖਾਨੀ। 
ਧਰਮਸਾਲ ਮਹਿ ਆਇ ਬਿਰਾਜੇ । ਜਿਨ ਕੇ ਦਰਸ਼ਨ ਤੇ ਦੁਖ ਭਾਜੇ॥੮੯॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉਤ੍ਰਾਰਧੇ “ਸਿਖੀ ਪਰਖਨ” ਪ੍ਰਸੰਗ ਬਰਨਨੰ ਨਾਮ 
ਪੰਚਾਸਮੋ ਧਾਇ ॥੫੦॥ 


550 ਰ੍ 
5।। 53000 38001 50101 ਹ। ੬099 ੧3101500੫੧)60011.60।। 


ਅਧਿਆਇ 50 ਗੁਰਗੱਦੀ ਲਈ ਪਰਖ 


ਲਹਿਣਾ ਗੁਰੂ ਜੀ ਦੇ ਚਰਨ-ਕਮਲਾਂ ਵਿਚ ਪੈ ਗਿਆ ਤੇ ਹੱਥ ਜੋੜ ਕੇ ਬਚਨ ਕੀਤਾ, “ਆਪ ਸਾਰੇ 
ਜਗਤ ਨੂੰ ਚਲਾਉਣਾ ਵਾਲੇ ਪ੍ਰਭੂ ਹੋ, ਆਪ ਪਾਰਬ੍ਰਹਮ, ਕਰਤਾਰਪੁਰਖ, ਅਪਰੰਪਾਰ ਹੋ ॥੮੩॥ 


ਕਲਜੁਗ£ ਦੇ ਲੋਕਾਂ ਦਾ ਉਧਾਰ ਕਰਨ ਹਿੱਤ ਅਤੇ ਪ੍ਰਭੂ ਦੇ ਨਾਮ ਦੀ ਮਹਿਮਾ ਦਾ ਪਸਾਰਾ? 
ਕਰਨ ਲਈ ਆਪ ਨੇ ਇਸ ਰੂਪ ਵਿਚ ਸਰੀਰ ਧਾਰਨ ਕੀਤਾ ਹੈ। ਤੁਹਾਡੀ ਲੀਲਾ ਦਾ ਤੁਹਾਨੂੰ 
ਹੀ ਬਣ ਆਈ, ਹੋਰ ਕਿਸੇ” ਤੋਂ ਵੀ ਇਹ ਜਾਣੀ ਨਹੀਂ ਜਾ ਸਕਦੀ। ॥੮੪॥ 


ਲਹਿਣਾ ਜੀ ਦੇ ਮਿੱਠੇ ਬੋਲ ਸੁਣ ਕੇ ਜਦ ਦਿਆਲੂ ਗੁਰੂ ਨਾਨਕ ਜੀ ਨੇ ਮਿਹਰ ਦੀ ਨਿਗ੍ਰਾ ਨਾਲ 
ਲਹਿਣਾ ਜੀ ਨੂੰ ਤੱਕਿਆ ਤਾਂ ਉਨ੍ਹਾਂ ਬਚਨ ਕੀਤਾ, “ਇਹ ਜੋ ਮੇਰਾ ਸਰੂਪ ਹੈ, ਉਹੋ ਹੀ ਪਰਮ- 
ਅਨੂਪ ਤੇਰਾ ਸਰੂਪ ਹੋਵੇਗਾ। ॥੮੫॥ 


ਤੇਰਾ ਰੂਪ ਵੀ ਮੇਰਾ”ਂ ਹੀ ਹੋਵੇਗਾ। ਹੁਣ ਤੇਰੇ ਅਤੇ ਮੇਰੇ ਵਿਚ ਕੋਈ ਫਰਕ£ ਨਹੀਂ ਰਹੇਗਾ । ਅਸਾਂ 
ਨੇ ਆਪਣੇ ਪਿੱਛੋਂ ਸਾਰਾ ਜੱਗ ਤੈਨੂੰ ਬਖਸ਼ ਦਿੱਤਾ ਹੈ। ਬਹੁਤ ਹੀ ਚੰਗੀ ਤਰਾਂ ਨਾਲ ਤੇਰਾ ਨਾਮ 
ਸੰਸਾਰ ਵਿੱਚ ਪਰਗਟ” ਹੋਵੇਗਾ। ॥੮੬॥ 


ਤੇਰੇ ਹਿਰਦੇ ਵਿੱਚ ਪੂਰਨ ਗਿਆਨ ਪਰਗਟ ਹੋਵੇਗਾ। ਤੈਨੂੰ ਸਿੱਖਾਂ ਨੂੰ ਆਸਰਾ ਦੇਣ ਲਈ 
ਸ਼ਕਤੀ ਦੇ ਦਿੱਤੀ ਹੈ। ਤੂੰ ਗੁਰੂ ਬਣ ਕੇ ਜਗਤ ਦੀ ਗੁਰਿਆਈ ਪ੍ਰਾਪਤ ਕਰੇਂਗਾ ਅਤੇ ਸਾਰੇ ਸਿੱਖ 
ਤੇਰੇ ਅਧੀਨ (ਅਨੁਸਾਰੀ)? ਹੋਣਗੇ। ॥੮੭॥ 


ਇਸ ਜਗਤ ਨੂੰ ਤਾਰਨ ਲਈ ਲੋਕਾਂ ਦਾ ਸਹਾਰਾ? ਬਣੇਂਗਾ ਅਤੇ ਜਮ ਦੀਆਂ ਫਾਹੀਆਂ ਦੂਰ 
ਕਰੇਂਗਾ। ਤੁਹਾਡੇ ਬਰਾਬਰ ਇਸ ਜਗਤ ਵਿਚ ਹੋਰ ਦੂਜਾ ਕੋਈ ਨਹੀਂ ਸਮਝਿਆ ਜਾਵੇਗਾ। 
ਆਪ ਨੇ ਜਗਤ ਵਿਚ ਸੁੰਦਰ ਸਿੱਖੀ ਦਾ ਬੀਜ'' ਰੱਖਣਾ (ਬੀਜਣਾ) ਹੈ। ” ॥੮੮॥ 


ਇਸ ਤਰਾਂ ਗੁਰੂ ਨਾਨਕ ਜੀ ਸੁੱਖਾਂ? ਦੇਣ ਵਾਲੇ ਬਚਨ ਕਰਕੇ ਗੁਣਾਂ ਦੀ ਖਾਣ, ਨਗਰ ਵੱਲ ਚੱਲ 
ਪਏ ਅਤੇ ਧਰਮਸਾਲਾ ਵਿਚ ਆ ਬਿਰਾਜੇ ਸਨ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਭ ਦੇ ਦੁੱਖ 
ਦੂਰ ਹੋ ਜਾਂਦੇ ਹਨ। ॥੮੯॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਸਿੱਖੀ ਦੀ ਪਰਖ” ਨਾਮੀ ਪੰਜਾਹਵਾਂ 
ਅਧਿਆਇ ਸਮਾਪਤ ਹੋਇਆ । 


5।। 58000 0801 50101 ੬401 ਰ੍‌ ੧81੧01੧੪8ਇ॥0੫੧॥60118.60।। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਇਸ ਤਰਾਂ ਜਦ ਇਸ਼ਨਾਨ ਕਰ, ਨਾਮ-ਦਾਨ ਦ੍ਰਿੜ੍ਹਾਉਂਦਿਆਂ ਕਈ ਸਾਲ ਬੀਤ ਗਏ 
ਤੇ ਕੀਰਤਨ ਦੀ ਧੁਨ ਉਪਜਣ ਲੱਗੀ। ਚੌਹੀ' ਪਾਸੀ' ਗੁਰੂ ਜੀ ਦੀ ਜੈ-ਜੈਕਾਰ ਹੋਣ ਲੱਗੀ ਤਾਂ 
ਗੁਰੂ ਨਾਨਕ ਜੀ ਨੇ ਸਿੱਖੀ ਦੀ ਪਰਖ ਕਰਨ ਦਾ ਕੌਤਕ ਰਚਿਆ। ਉਨ੍ਹਾਂ ਕੰਮ ਕਰਦੀ ਸੰਗਤ 
ਨੂੰ ਵਰਜ ਦਿੱਤਾ ਕਿ ਹੁਣ ਕੇਵਲ ਇੱਕ ਵਾਰ ਹੀ ਲੰਗਰ ਹੋਇਆ ਕਰੇਗਾ। ਮਨ ਲਾ ਕੇ ਖੇਤੀ 
ਕਰੋ, ਉਪਜ ਦੂਣੀ ਹੋਵੇਗੀ। ਤਾਂ ਇਸ ਤਰਾਂ ਇੱਕ ਸਮੇ' ਹੀ ਲੰਗਰ ਮਿਲਣ ਕਰਕੇ ਬਹੁਤ ਸਾਰੇ 
ਸੇਵਕ ਗੁਰੂ ਜੀ ਨੂੰ ਛੱਡ ਕੇ ਚਲੇ ਗਏ। ਕੁਝ ਦਿਨ ਬਾਅਦ ਗੁਰੂ ਜੀ ਨੇ ਕਿਹਾ, ਹੁਣ ਇੱਕ 
ਦਿਨ ਛੱਡ ਕੇ, ਲੰਗਰ ਮਿਲਿਆ ਕਰੇਗਾ, ਤਾਂ ਭੁੱਖ ਨਾ ਸਹਾਰਦੇ ਹੋਰ ਕਈ ਸਿੱਖ ਗੁਰੂ ਜੀ ਨੂੰ 
ਛੱਡ ਕੇ ਚਲੇ ਗਏ। ਜੋ ਸਿੱਖ ਪਿੱਛੇ ਰਹਿ ਗਏ ਉਨ੍ਹਾਂ ਨੇ ਪ੍ਰਣ ਕੀਤਾ, ਕੁਝ ਵੀ ਹੋਵੇ, ਅਸੀੱ' 
ਨਹੀਂ ਜਾਵਾਂਗੇ। ਗੁਰੂ ਜੀ ਨੇ ਫਿਰ ਕੁਝ ਦਿਨ ਬਾਅਦ ਰੋਜ਼ਾਨਾ ਲੰਗਰ ਛਕਣ ਦਾ ਹੁਕਮ ਜਾਰੀ 
ਕਰ ਦਿੱਤਾ। 

ਜਦੋਂ ਖੇਤੀ ਪੱਕ ਗਈ ਤਾਂ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਤੁਸੀ' 
ਖੇਤੀ ਦੀ ਕਟਾਈ ਕਰਕੇ ਖਲਵਾੜੇ ਲਗਾ ਦਿਉ। ਸਿੱਖਾਂ ਨੇ ਉੱਜ ਹੀ ਕੀਤਾ।ਫਿਰ ਗੁਰੂ ਜੀ 
ਨੇ ਕਿਹਾ ਕਿ ਹੇ ਸਿੱਖੋ! ਲਾਲਚ ਕੀਤਿਆਂ ਹੱਥ ਕੁਝ ਨਹੀ ਆਉਂਦਾ, ਤੁਸੀ' ਇਸ ਸਾਰੇ 
ਖਲਵਾੜੇ ਨੂੰ ਅੱਗ ਲਗਾ ਦੇਵੋ। ਲੋਕ (ਸਿੱਖ) ਹੈਰਾਨ ਰਹਿ ਗਏ ਕਿ ਇੰਨੀ ਮੁਸ਼ਕਲ ਨਾਲ 
ਕਮਾਈ ਕੀਤੀ ਹੈ ਪਰ ਗੁਰੂ ਜੀ ਅੰਨ ਕਿਉ ਸੜਵਾ ਰਹੇ ਹਨ? ਪਰ ਗੁਰੂ ਜੀ ਦਾ ਬਚਨ ਮੰਨ 
ਕੇ ਸਿੱਖਾਂ ਨੇ ਸਾਰੀ ਫਸਲ ਸਾੜ ਦਿੱਤੀ । 

ਫਿਰ ਇਸ ਤੋਂ ਬਾਅਦ ਗੁਰੂ ਜੀ ਨੇ ਇੱਕ ਹੋਰ ਕੌਤਕ ਰਚਿਆ। ਲੱਕ ਨਾਲ ਛੁਰਾ 
ਬੰਨ ਕੇ ਸ਼ਿਕਾਰੀ ਵਾਲਾ ਸਾਂਗ ਰਚਾ ਲਿਆ। ਆਪਣੇ ਅੱਗੇ-ਪਿੱਛੇ ਕੁੱਤੇ ਅਤੇ ਸੂਰੀਆਂ ਲਗਾ 
ਕੇ ਸ਼ਹਿਰ ਦੇ ਬਾਹਰ ਜਾ ਖੜ੍ਹੇ ਹੋਏ। ਲੋਕੀ' ਸੋਚਣ ਕਿ ਗੁਰੂ ਜੀ ਨੂੰ ਕੀ ਹੋ ਗਿਆ ਹੈ? ਬਹੁਤ 
ਸਾਰੇ ਲੋਕ (ਸੇਵਕ) ਗੁਰੂ ਜੀ ਨੂੰ ਛੱਡ ਕੇ ਚਲੇ ਗਏ । ਜਦ ਗੁਰੂ ਜੀ ਨਾਲ ਕੁਝ ਕੁ ਨਿਸ਼ਚੇ ਵਾਲੇ 
ਸਿੱਖ ਹੀ ਰਹਿ ਗਏ ਤਾਂ ਗੁਰੂ ਜੀ ਇੱਕ ਹੋਰ ਕੌਤਕ ਰਚਿਆ। ਗੁਰੂ ਜੀ ਉਹਨਾਂ ਨੂੰ ਨਾਲ ਲੈ 
ਕੇ ਇੱਕ ਉਜਾੜ ਵਿਚ ਚਲੇ ਗਏ। ਉਥੇ ਇਕ ਮੁਰਦਾ ਢੱਕਿਆ ਹੋਇਆ ਪਿਆ ਸੀ, ਗੁਰੂ ਜੀ 
ਨੇ ਪਰਖ ਕਰਨ ਲਈ ਆਪਣੇ ਸਿੱਖਾਂ ਨੂੰ ਉਹ ਮੁਰਦਾ ਖਾਣ ਲਈ ਕਿਹਾ ਪਰ ਸਿੱਖ ਡਰਦੇ ਹੋਏ 
ਦੌੜ ਗਏ। ਸਿਰਫ ਲਹਿਣਾ ਜੀ ਹੀ ਬਚੇ ਸਨ। ਉਨ੍ਹਾਂ ਗੁਰੂ ਜੀ ਦਾ ਹੁਕਮ ਮੰਨਦਿਆਂ ਮੁਰਦੇ 
ਖਾਣ ਲਈ ਚਾਦਰ ਚੁੱਕੀ ਤਾਂ ਉਸ ਚਾਦਰ ਹੇਠ ਕੜਾਹ-ਪਰਸ਼ਾਦ ਸੀ। ਲਹਿਣਾ ਜੀ ਨੇ ਗੁਰੂ 
ਜੀ ਦੀ ਵਡਿਆਈ ਵਿਚ ਕਿਹਾ ਕਿ ਆਪ ਜੀ ਦੀ ਲੀਲਾ, ਆਪ ਜੀ ਹੀ ਜਾਣਦੇ ਹੋ, ਆਪ 
ਧੰਨ ਹੋ, ਅਪਰੰਪਾਰ ਹੋ। ਗੁਰੂ ਜੀ ਨੇ ਲਹਿਣਾ ਜੀ ਨੂੰ ਕਈ ਅਸੀਸਾਂ ਦਿੰਦੇ ਹੋਏ ਕਿਹਾ ਕਿ 
ਤੂੰ ਮੇਰਾ ਹੀ ਸਰੂਪ ਹੋਵੇਂਗਾ। ਤੂੰ ਸਿੱਖੀ ਦੀ ਲਾਜ ਰੱਖੀ ਹੈ, ਤੂੰ ਜਗਤ ਦਾ ਗੁਰੂ ਬਣ ਕੇ 
ਗੁਰਿਆਈ ਪ੍ਰਾਪਤ ਕਰੇਂਗਾ ਤੇ ਸਿੱਖ ਤੇਰੇ ਅਨੁਸਾਰੀ ਹੋ ਕੇ ਚੱਲਣਗੇ। 


5$।। 58000 7800 500। 3 ੬00੫)? ੧8॥10੫1੨॥0੫੧60111.60।। 


ਅਧਿਆਇ 50 ਗੁਰ-ਗੱਦੀ ਲਈ ਪਰਖ 
ਫੁੱਟਨੋਟ 


(”1) ਧਾਨਕ: ਇੱਕ ਨੀਵੀ' ਜਾਤ ਦਾ ਨਾਮ ਹੈ, ਜਿਸ ਦਾ ਭੇਸ ਮੈਲਾ ਹੁੰਦਾ ਹੈ। ਭੀਲਾਂ ਵਿੱਚੋਂ 
ਨਿਕਲੀ ਇੱਕ ਨੀਚ ਜਾਤ ਨੂੰ ਵੀ ਧਾਣਕ ਕਹਿੰਦੇ ਹਨ । 


(ਮਹਾਨ ਕੋਸ਼, ਪੰਨਾ 665) 


(2) ਭਾਵੇ' ਹੋਰ ਜਨਮਸਾਖੀਆਂ ਵਿੱਚ ਗੁਰੂ ਜੀ ਦਾ ਲਾਸ਼ ਨੂੰ ਖਾਣ ਲਈ ਸਿੱਖਾਂ ਨੂੰ ਕਹਿਣਾ 
ਅਤੇ ਸਿੱਖਾਂ ਨੂੰ ਕੁਤਕੇ ਮਾਰਨਾ ਆਦਿ ਪਰਸੰਗ ਨਹੀ ਮਿਲਦੇ ਪਰ ਭਾਈ ਸੰਤੋਖ ਸਿੰਘ ਜੀ ਨੇ 
ਇਹੋ-ਜਿਹੇ ਪਰਸੰਗ ਇਹ ਸਪੱਸ਼ਟ ਕਰਨ ਲਈ ਲਿਖੇ ਹਨ ਕਿ ਗੁਰੂ ਨਾਨਕ ਦੇਵ ਜੀ ਦੁਆਰਾ 
ਬਹੁਤ ਹੀ ਮਿਹਨਤ ਅਤੇ ਘਾਲ-ਕਮਾਈ ਨਾਲ ਸਥਾਪਤ ਹੋ ਚੁੱਕੀ ਸਿੱਖੀ ਲਈ ਸੰਪੂਰਨ ਅਤੇ 
ਅਸੂਲਾਂ `ਤੇ ਪੱਕੇ ਰਹਿਣ ਵਾਲੇ ਗੁਰਸਿੱਖ ਦੀ ਲੋੜ ਸੀ ਅਤੇ ਗੁਰੂ ਨਾਨਕ ਸਾਹਿਬ ਨੇ ਇਹ 
ਸਾਰੇ ਜਤਨ ਸਿੱਖੀ ਦਾ ਯੋਗ ਵਾਰਸ ਚੁਣਨ ਖਾਤਰ ਕੀਤੇ ਹਨ। ਉਨ੍ਹਾਂ ਨੂੰ ਅਜਿਹੇ ਗੁਰਸਿੱਖ 
ਦੀ ਲੋੜ ਸੀ, ਜੋ ਸਾਰੇ ਦੁਨਿਆਵੀ ਮੋਹਾਂ ਤੋਂ ਉੱਪਰ ਉੱਠ ਚੁੱਕਾ ਹੋਵੇ ਅਤੇ ਗੁਰੂ ਨਾਨਕ 
ਸਾਹਿਬ ਦੇ ਸਿੱਖੀ-ਸੰਕਲਪ ਨੂੰ ਅੱਗੇ ਤੋਰਨ ਵਾਲਾ ਹੋਵੇ। ਗੁਰੂ ਜੀ ਨੇ ਹਰ ਪੱਖ ਨੂੰ ਵਿਚਾਰਦੇ 
ਹੋਏ ਸਮੂਹ ਸਿੱਖ ਸੰਗਤ ਦੀ ਹਾਜ਼ਰੀ ਵਿੱਚ ਪਰਖ ਦੌਰਾਨ ਆਪਣੇ ਪੁੱਤਰਾਂ ਨੂੰ ਵੀ ਗੱਦੀ ਦੇ 
ਕਾਬਲ ਨਾ ਸਮਝਿਆ ਅਤੇ ਭਾਈ ਲਹਿਣਾ ਜੀ ਉਨ੍ਹਾਂ ਦੇ ਉਦੇਸ਼ ਅਨੁਸਾਰ ਪੂਰਾ ਉਤਰੇ ਜਾਪੇ, 
ਕਿਉਂਕਿ ਭਾਈ ਲਹਿਣਾ ਜੀ, ਆਪਾ ਸਮਰਪਣ ਕਰਕੇ, ਪੂਰਨ ਤੌਰ `ਤੇ ਗੁਰੂ ਨਾਨਕ ਜੀ ਦੇ 
ਹੋ ਚੁੱਕੇ ਸਨ। ਉਨ੍ਹਾਂ ਵਿੱਚ ਆਤਮਿਕ ਤੌਰ 'ਤੇ ਕੋਈ ਭੇਦਭਾਵ ਨਹੀਂ ਸੀ ਰਹਿ ਗਿਆ। ਉਹ 
ਹਰ ਹਾਲ ਵਿੱਚ ਗੁਰੂ ਜੀ ਦੇ ਆਦਰਸ਼ਾਂ ਨੂੰ ਪੁਗਾਉਂਦੇ ਸਨ। 

ਇਸ ਤਰਾਂ ਕਵੀ ਦਾ ਇਨ੍ਹਾਂ ਪਰਸੰਗਾਂ ਦਾ ਬਿਆਨ ਕਰਨਾ ਗੁਰੂ ਨਾਨਕ ਦੇਵ ਜੀ 
ਦੁਆਰਾ ਸੰਗਤ ਨੂੰ ਇਹ ਮਹਿਸੂਸ ਕਰਵਾਉਣਾ ਸੀ ਕਿ ਸਿਰਫ ਭਾਈ ਲਹਿਣਾ ਜੀ ਹੀ ਗੁਰਗੱਦੀ 
ਲਈ ਯੋਗ ਹਨ। 


5।। 53000 38000 50101 ਹ। ੬0੫9 ੧3101500੫੧6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਇਕਵੰਜਵਾਂ 
(ਗੁਰਯਸ਼ ਕਰਨ ਉਪਦੇਸ਼ । ਗਯਾਨ ਉਪਦੇਸ਼ ਭਗਤੀ ਦੀ ਮਿਸਰੀ) 


ਦੋਹਰਾ 
ਸ੍ਰੀ ਗੁਰ ਗੁਨ ਮਾਨਸ ਸਰਸ” ਜੀਹ ਮਰਾਲਨਿ£ ਜਾਂਹਿ। 
ਕਰਤ ਪ੍ਰੀਤ ਨਹਿ' ਤਜ ਸਕੈ ਨਮਸਕਾਰ ਮੁਰ ਤਾਂਹਿ॥੧॥ 


ਚੌਪਈ 


ਇਕ ਦਿਨ ਬਹੁਰ ਬਿਤਾਇ ਕ੍ਰਿਪਾਲਾ । ਬੈਠੇ ਹੁਤੇ ਰੁਚਿਰ? ਧ੍ਰਮਸਾਲਾ। 
ਆਤਮ ਕੇ ਉਪਦੇਸ਼ਨ ਹੇਤਾ । ਬੈਠਾਰਯੋ ਤ੍ਰੇਹਣ ਕੁਲਕੇਤਾ॥ ੨॥ 


'ਲਹਿਣੇ ਸੇਵ ਅਧਿਕ ਤੈ' ਕੀਨੀ । ਬੂਝਹੁ ਤੱਤ ਚਹਹੁ ਜੋ ਚੀਨੀ। 
ਐਸੀ ਘਾਲ ਜੁ ਘਾਲੀ ਤੋਹੀ । ਕੋ ਨਹਿ ਵਸਤੁ ਅਦੇਯ ਸੁ ਮੋਹੀ”॥੩॥ 
ਕ੍ਰਿਪਾ ਭਰੀ ਸੁਨ ਕੈ ਸੁਠ ਬਾਨੀ । ਬੈਠਯੋ ਸਨਮੁਖ ਸੀਖ£ੰ ਸੁਖਾਨੀ। 

ਦ੍ਰੈ ਕਰ ਜੋਰ ਨਿਵਾਯੋ ਸੀਸਾ । ਬੰਦੇ ਪਦਪੰਕਜ ਜਗਦੀਸਾ॥੪॥ 


“ਨਿਜ ਸਰੂਪ ਲਖਨੋ£ ਅਭਿਲਾਖਾ” । ਹ੍ਹੈ ਕੈ ਦੀਨ ਬਚਨ ਅਸਭਾਖਾ। 
“ਜੋ ਮੈਂ ਹੋਂ, ਕੁਛ ਜਾਇ ਨ ਜਾਨਾ । ਹਰਖ ਸ਼ੋਕ ਮਹਿ ਫਸਯੋ ਮਹਾਨਾ॥੫॥ 


ਰਾਗ ਦ੍ਰੈਖ ਨਿਸ ਦਿਨ ਬਹੁ ਮੋਹੀ । ਅਤਿਸ਼ਯਤਾ£ ਦੂਖ ਸੁਖ ਮਹਿ' ਹੋਹੀ। 
ਸਰਬ ਭੇਦ ਮੁਹਿ ਦੇਹੁ ਜਨਾਈ? । ਤਿਹ ਕੋ ਸਮਝ ਰਹੋ ਸੁਖ ਪਾਈ॥੬॥ 


ਮੁਰ ਉਰ ਤਮ ਅੱਗਯਾਨਾਂ? ਮਹਾਨਾਂ । ਤੁਮਰੇ ਹੈਂ ਬਚ ਭਾਨੁ”! ਸਮਾਨਾ। 
ਕਬ ਪ੍ਰਕਾਸ਼ ਦਿਹੁ ਰੂਪ ਦਿਖਾਈ” । ਸੁਨ ਕੈ ਸ੍ਰੀ ਪ੍ਰਭੁ ਗਿਰਾ ਅਲਾਈ॥ ੭॥ 


“ਭੋ ਸੁਨ ਮਹਤ!2 ਭਾਗ! ਇਹ ਭੇਦਾ । ਜਿਹ ਤੇ ਮਿਟੈ ਝੂਠ ਜਗ ਖੇਦਾ। 
ਆਤਮ ਸੁਯੰ ਸੁ ਜੋਤ ਪ੍ਰਕਾਸ਼ਾ । ਰਾਗ ਦ੍ੈਖ ਤੇ ਬਿਨ, ਅਬਿਨਾਸ਼ਾ॥ ੮॥ 


554 
5।। 53000 8000 50101 ਹ। ੬09 ੧3101500੫੧)60011.60।। 


ਅਧਿਆਇ 51 ਗਿਆਨ ਦਾ ਉਪਦੇਸ਼ ਦੇਣਾ 


੍ਿ ੍ਿ ਇੱ €$ [1 
(ਭਾਈ ਲਹਿਣਾ ਜੀ ਨੂੰ ਉਪਦੇਸ਼) 


ਦੋਹਰਾ 
ਮੇਰੀ ਉਸ ਰਸਨਾ ਨੂੰ ਨਮਸਕਾਰ ਹੈ ਜੋ ਗੁਰੂ ਜੀ ਦੇ ਗੁਣਾਂ ਦੇ (ਜਸ ਰੂਪੀ) ਸੁੰਦਰਾਂ ਮਾਨ- 
ਸਰੋਵਰ ਨੂੰ ਹੰਸਣੀ£ (ਵਾਂਗ) ਪ੍ਰੀਤ ਕਰਦੀ ਹੋਈ (ਕਦੇ) ਨਹੀਂ' ਛੱਡ ਸਕਦੀ। ॥੧॥ 


ਚੌਪਈ 

ਗੁਰੂ ਜੀ ਨੇ ਇੱਕ ਦਿਨ ਹੋਰ ਬਿਤਾਇਆ। ਕਿਰਪਾ-ਨਿਧਾਨ (ਗੁਰੂ ਜੀ) ਸੁੰਦਰ” ਧਰਮਸ਼ਾਲਾ 
ਵਿਚ ਬੈਠੇ ਹੋਏ ਸਨ। ਉਨ੍ਹਾਂ ਨੇ, ਤ੍ਰੇਹਣ ਕੁਲ ਦੇ ਨਿਸ਼ਾਨ (ਲਹਿਣਾ ਜੀ) ਨੂੰ ਆਤਮ-ਉਪਦੇਸ਼ 
ਦੇਣ ਲਈ ਕੋਲ ਬਿਠਾਇਆ। ॥੨॥ 


(ਕਹਿਣ ਲੱਗੇ),“ਹੇ ਲਹਿਣਾ, ਤੂੰ ਬਹੁਤ ਸੇਵਾ ਕੀਤੀ ਹੈ, (ਹੁਣ) ਤੂੰ ਜੋ ਜਾਣਨਾ ਚਾਹੁੰਦਾ ਹੈਂ, ਪੁੱਛ ਲੈ। 
ਤੂੰ ਐਸੀ ਕਮਾਈ” ਕੀਤੀ ਹੈ ਕਿ ਕੋਈ ਵੀ ਅਜਿਹੀ ਚੀਜ਼ ਨਹੀਂ, ਜੋ ਮੈਂ ਤੈਨੂੰ ਨਾ ਦੇ ਸਕਾਂ। ॥੩॥ 


ਕਿਰਪਾ ਭਰੇ ਸੁੰਦਰ ਬੋਲ ਸੁਣ ਕੇ (ਲਹਿਣਾ ਜੀ) ਸੁਖਦਾਈ (ਗੁਰੂ ਜੀ) ਦੇ ਸਾਹਮਣੇ ਉਪਦੇਸ਼” 
ਲੈਣ ਲਈ ਬੈਠ ਗਏ। ਉਸ ਨੇ ਦੋਨੋਂ ਹੱਥ ਜੋੜ ਕੇ ਸੀਸ ਨਿਵਾਇਆ ਅਤੇ ਜਗਤ-ਪ੍ਰਭੂ ਦੇ 
ਚਰਨ-ਕਮਲਾਂ ਵਿਚ ਨਮਸਕਾਰ ਕੀਤੀ। ॥੪॥ 


ਉਸ ਨੇ ਨਿਮਾਣਾ ਹੋ ਕੇ ਇਉਂ ਕਿਹਾ, “(ਗੁਰੂ ਜੀ) ਮੈਨੂੰ ਆਪਣਾ ਸਰੂਪ ਜਾਣਨ£ ਦੀ ਇੱਛਾ 
ਹੈ। ਜੋ ਕੁਝ ਮੈਂ' ਹਾਂ, ਮੈਨੂੰ ਕੁਝ ਨਹੀਂ ਪਤਾ ਲੱਗਦਾ। ਮੈ' ਬਹੁਤ ਖੁਸ਼ੀਆਂ-ਗਮੀਆਂ? ਵਿਚ ਹੀ 
ਫਸਿਆ ਹੋਇਆ ਹਾਂ। ॥੫॥ 


ਮੈਨੂੰ ਦਿਨ-ਰਾਤ ਖੁਸ਼ੀਆਂ-ਗਮੀਆਂ ਲੱਗੀਆਂ ਰਹਿੰਦੀਆਂ ਅਤੇ ਬਹੁਤ ਦੁੱਖ-ਸੁੱਖ ਵਿੱਚ 
ਰਹਿੰਦਾ ਹਾਂ। ਇਨ੍ਹਾਂ ਸਾਰਿਆਂ ਦਾ ਭੇਦ ਕੀ ਹੈ, ਮੈਨੂੰ ਦੱਸੋ?? ਇਸ ਬਾਰੇ ਗਿਆਨ ਹੋਣ `ਤੇ 
ਸੁਖੀ ਹੋਵਾਂਗਾ ॥੬॥ 


ਮੇਰੇ ਹਿਰਦੇ ਵਿੱਚ ਬਹੁਤ ਹੀ ਅੰਧਕਾਰ, ਅਗਿਆਨਤਾ”? ਹੈ। ਤੁਹਾਡੇ ਬਚਨ ਉਸ ਸੁਰਜ'' ਦੇ 
ਪ੍ਰਕਾਸ਼ ਦੇਣ ਦੇ ਸਮਾਨ ਹਨ। ਮੈਨੂੰ ਨਿਜ ਸਰੂਪ ਪਛਾਣਨ ਲਈ ਕਦੋਂ ਪ੍ਰਕਾਸ਼ ਦੇਵੋਗੇ?” 
(ਲਹਿਣਾ ਜੀ ਦੇ) ਇਹ ਬੋਲ ਸੁਣ ਕੇ ਪ੍ਰਭੂ (ਗੁਰੂ ਜੀ) ਨੇ ਕਥਨ ਕੀਤਾ ॥੭॥ 


“ਹੇ ਵੱਡੇ? ਭਾਗਾਂ ਵਾਲੇ ਸੁਣ! ਇਹ ਇੱਕ ਅਜਿਹਾ ਭੇਦ ਹੈ, ਜਿਸ ਨਾਲ ਸਾਰੇ ਜੱਗ ਦੇ ਪਾਪ, 
ਝੂਠ ਨਸ਼ਟ ਹੋ ਜਾਂਦੇ ਹਨ। ਜੋ ਆਤਮਾ ਹੈ, ਖੁਦ ਹੀ ਜੋਤੀ-ਸਰੂਪ ਤੇ ਪ੍ਰਕਾਸ਼ ਰੂਪ ਹੈ। ਇਹ 
ਖੁਸ਼ੀਆਂ-ਗਮੀਆਂ ਤੋ ਰਹਿਤ ਅਤੇ ਨਾਸ਼ ਨਾ ਹੋਣ ਵਾਲੀ ਹੈ। ॥੮॥ 


ਨਿਹ 


5।। 53000 38000 50101 ਹ। ੬0੫ ੧8101੫1500396018.00।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਹਰਖ ਸ਼ੋਕ ਜਿਸ ਮਾਂਹਿ ਨ ਲੇਸਾ । ਜਨਮ ਮਰਨ ਕੌ ਨਹੀ ਕਲੇਸ਼ਾ”। 
ਘਨਾਨੰਦ ਪੂਰਨ ਇਕ ਸਾਰ । ਇਸ ਪ੍ਰਕਾਰ ਆਤਮ ਨਿਰਧਾਰ”॥੯॥ 


ਜਾਗ੍ਰਤ ਸੁਪਨ ਸਖੋਪਤਿ“ ਤੀਨੋ । ਇਨਕੋ ਨੀਕੇ ਸਾਖੀ ਚੀਨੋ। 
ਸਦਾ ਅਲੇਪਾ? ਸਬ ਤੇ ਨਯਾਰੋ । ਐਸੋ ਅਪਨੋ ਰੂਪ ਨਿਹਾਰੋ॥੧੦॥ 


ਦੋਹਰਾ 
ਕਲਪਤ ਸੰਗ ਉਪਾਧਿ ਸੋ ਭਯੋ ਸੁ ਅਸ ਬਿਧਿ ਜਾਨ। 
ਜਪਾਂ ਪ੍ਰਸੂਨ£ ਸੁ ਫਟਕ” ਕੋ ਅਰੁਣ ਹੋਤ ਤਿਉ ਮਾਨ॥੧੧॥ 


ਚੌਪਈ ਹ 
ਪੰਚੀ ਕਰਣ ਪੰਚ ਤਤ ਜੋਈ । ਅੰਤਹਕਰਣ? ਉਪਾਏ ਸੋਈ। 
ਚਤੁਰ ਬ੍ਰਿੱਤਿ ਹੈ ਤਾਂਹਿ ਮਝਾਰਾ । ਤਾਂਤੇ ਹੋਇ ਸੁ ਚਾਰ ਪ੍ਰਕਾਰਾ॥੧੨॥ 


੧ ਮਨ ੨ ਬੁਧਿ ੩ ਚਿਤ ੪ ਹੰਕਾਰ ਤਿਹਿ ਨਾਮਾ । ਤਿਨ ਤੇ ਪਰ” ਲਖ ਆਤਮਰਾਮਾ। 
ਸਤੁ ਗੁਣ ਅੰਤਹਕਰਣ ਜੁ ਮਾਂਹੀਂ । ਚੇਤਨ ਕੋ ਪ੍ਰਤਿਬਿੰਬ ਤਹਾਂਹੀ॥੧੩॥ 


ਜਿਨਕੇ ਸੁੱਧ ਹੋਤਿ ਸੋ ਦੇਖੈਂ । ਪਿਖਤ ਨ ਸੇ ਜਿਨ ਮਲਿਨ ਵਿਸ਼ੇਖੈ'। 
ਸੋ ਨਿਜ ਰੂਪ ਭੂਲ ਨਰ ਸਾਰੇ । ਜੀਵ ਅਲਪੱਗਾ? ਆਪ ਨਿਰਧਾਰੇ ॥੧੪॥ 


ਯਾਂਤੇ ਤੀਨ ਤਨਹਿ ਕੋ ਪਾਏ । ਵਾਰ ਵਾਰ ਜਗ ਆਵਹਿ ਜਾਏ । 
ਇਕ ਸਥੂਲ ਜੋ ਵਹਿਰ ਸਰੀਰਾ । ਜਿਹ ਮਹਿ ਹੰ ਧਰ ਪਾਵਹਿ ਪੀਰਾ॥੧੫॥ 


ਲਿੰਗ ਸ਼ਰੀਰ ਦੂਸਰਾ ਜੋਈ । ਤਿਹ ਸਰੂਪ ਬਰਨੋ'? ਸੁਨਿ ਸੋਈ। 
ਦਸ ਇੰਦਯ ਹੈ ਕਰਮ ਜਿ ਗਯਾਨਾ। ਪੰਚ ਭੂਤ ਤਨ ਮਾਤ੍ਰਾ ਜਾਨਾ॥੧੬॥ 


_ $। 58000 3001 500) 4। 64089 ੧81੧0॥੧੪8ਇ॥0੫੧॥600118.60।। 


ਅਧਿਆਇ 51 ਗਿਆਨ ਦਾ ਉਪਦੇਸ਼ ਦੇਣਾ 


(ਆਤਮਾ ਵਿੱਚ) ਖ਼ੁਸ਼ੀ-ਗ਼ਮੀ ਭੋਰਾ! ਭਰ ਵੀ ਨਹੀਂ' ਹੈ। ਜਿਸ ਨੂੰ ਜਨਮ-ਮਰਨ ਦਾ ਕੋਈ 
ਬੰਜਟ£ ਹੀ ਨਹੀਂ ਅਤੇ ਮਹਾਨ ਅਨੰਦ ਇਕਸਾਰ ਰਹਿੰਦਾ ਹੈ। ਇਸ ਲਈ ਸਮਝੋ, ਇਹ ਹੀ 
ਆਤਮਾ ਦੀ ਪਛਾਣ? ਹੈ। ॥੯॥ 


ਜਾਗਣ ਦੀ ਅਵਸਥਾ, ਸੁਪਨੇ ਦੀ ਅਵਸਥਾ ਤੇ ਗੂੜ੍ਹੀ “ ਨੀਂਦ ਦੀ ਅਵਸਥਾ, ਇਨ੍ਹਾਂ ਤਿੰਨਾਂ 
ਅਵਸਥਾਵਾਂ ਵਿੱਚ ਆਤਮਾ ਨੂੰ ਦੇਖਣਹਾਰਾ ਸਮਝੋ । ਜੋ ਸਦਾ ਨਿਰਲੇਪ” ਅਤੇ ਸਭ ਤੋਂ ਵੱਖਰੀ 
ਹੈ, ਤੁਸੀਂ ਆਪਣੇ ਰੂਪ ਨੂੰ ਇਸ ਤਰਾਂ ਦਾ ਹੀ ਸਮਝੋ। ॥੧੦॥ 


ਦੋਹਰਾ 

ਉਹ ਉਪਾਧੀ ਜੋ ਕਲਪਨਾ ਮਾਤਰ ਹੀ ਹੈ, ਜਿਸ ਨਾਲ ਕੋਈ ਚੀਜ਼ ਹੋਰ ਦੀ ਹੋਰ ਦਿਸਦੀ ਹੋਈ 
ਪ੍ਰਤੀਤ ਹੋਵੇ। ਜਿਵੇਂ ਜਪਾ ਲਾਲ ਰੰਗ ਦਾ ਫੁੱਲ£ ਹੁੰਦਾ ਹੈ, ਉਸ ਦੇ ਪ੍ਰਤੀਬਿੰਬ ਨਾਲ ਬਿਲੌਰਾੰ 
ਦਾ ਰੰਗ ਵੀ ਲਾਲ ਦਿਸਣ ਲੱਗ ਪੈਂਦਾ ਹੈ, ਉਸ ਤਰਾਂ ਹੀ (ਆਤਮਾ ਨੂੰ) ਸਮਝੋ। ॥੧੧॥ 


ਚੌਪਈ 

ਪੰਜ (ਭੂਤਾਂ) ਤੱਤਾਂ ਦਾ ਜੋ ਪੰਚੀਕਰਣ ਹੋਇਆ ਹੈ, ਉਨ੍ਹਾਂ ਨੂੰ ਸੂਖਮ ਤੱਤਾਂ ਨੇ (ਭੂਤਾਂ ਨੇ) ਆਪਣੇ 
ਸਤੋ ਗੁਣ ਅੰਸ਼ ਤੋ ਅੰਤਹਕਰਣ ਪੈਦਾ ਕੀਤਾ ਹੈ। ਉਸ ਅੰਤਹਕਰਣ ਵਿਚ ਚਾਰ ਬਿਰਤੀਆਂਦ 
ਹਨ। ਇਸੇ ਕਰਕੇ ਇਹ ਚਾਰ ਪ੍ਰਕਾਰ ਦੀਆਂ ਹੁੰਦੀਆਂ ਹਨ। ॥੧੨॥ 


ਇਸ ਦੇ ਚਾਰ ਨਾਮ ਹਨ ਮਨ, ਬੁੱਧੀ, ਚਿੱਤ ਅਤੇ ਹੰਕਾਰ। ਇਸ ਤੋਂ ਪਰ੍ਹੇ ਆਤਮ-ਸਰੂਪ 
ਨੂੰ ਸਮਝੋ। ਅੰਤਹਕਰਣ ਵਿਚ ਜੋ ਸਤੋ ਗੁਣ ਦਾ ਅੰਸ਼ ਹੈ, ਚੇਤਨਾ ਦਾ ਪ੍ਰਤੀਬਿੰਬ ਵੀ ਉੱਥੇ 
ਹੀ ਹੁੰਦਾ ਹੈ। ॥੧੩॥ 


ਜਿਨ੍ਹਾਂ ਦੇ ਹਿਰਦੇ ਪਵਿੱਤਰ ਹੋਣ, ਉਹ ਹੀ ਇਸ ਨੂੰ ਵੇਖਿਆ ਕਰਦੇ ਹਨ। (ਜਦਕਿ) ਜਿਨ੍ਹਾਂ 
ਦੇ ਮਲੀਨ ਹੁੰਦੇ ਹਨ, ਉਹ ਨਹੀਂ ਦੇਖ ਸਕਦੇ। ਸਾਰੇ ਮਨੁੱਖ ਆਪਣਾ ਸਰੂਪ ਭੁੱਲ ਕੇ ਆਪਣੇ- 
ਆਪ ਨੂੰ ਜੀਵ ਤੋਂ ਵੱਖਰਾਂ? ਸਮਝ ਬੈਠਦੇ ਹਨ। ॥੧੪॥ 


ਇਸ ਤਰਾਂ ਤਿੰਨ ਤਰਾਂ ਦੇ ਸਰੀਰਾਂ ਦਾ ਰੂਪ ਪਾ ਕੇ ਉਹ ਵਾਰ-ਵਾਰ ਜੱਗ ਵਿਚ ਆਉਂਦੇ ਹਨ। 
ਇੱਕ ਸਥੂਲ ਰੂਪ ਬਾਹਰਲਾ ਸਰੀਰ (ਚਮੜੀ ਆਦਿ) ਹੁੰਦਾ ਹੈ, ਜਿਸ ਵਿਚ ਬੰਦਾ ਮਨ ਵਿਚ 
ਹੰਕਾਰ ਧਾਰ ਕੇ ਪੀੜਾਂ ਤੇ ਦੁੱਖ ਪਾਉਂਦਾ ਹੈ। ॥੧੫॥ 


ਦੂਸਰਾ ਸੂਖਮ ਸਰੀਰ ਲਿੰਗ-ਰੂਪੀ ਹੁੰਦਾ ਹੈ, ਇਸ ਸਰੂਪ ਦਾ ਵਰਣਨ'£ ਕਰਦਾ ਹਾਂ, ਸੁਣੋ ਇਹ 
ਇਸ ਤਰਾਂ ਹੈ। ਇਸ ਦੀਆਂ ਦਸ ਇੰਦਰੀਆਂ ਹਨ, ਜਾਣੋ ਪੰਜ ਕਾਮ ਦੀਆਂ ਤੇ ਪੰਜ ਹੀ 
ਗਿਆਨ ਦੀਆਂ ਹਨ। ਇਹ ਸਰੀਰ ਪੰਜ ਤੱਤ ਦਾ ਬਣਿਆ ਜਾਣ ਲਵੋ। ॥੧੬॥ 


51 5800੫ 2800 5010 2 ੪0੫੧ _ 557 ।੧੧॥00੪੧੨॥0੫9%018001 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਮਨ ਬੁਧ ਸਤਰਾਂ ਤੱਤ ਜੁ ਏਹੀ । ਇਨਕੀ ਹੋਤ ਭਈ ਲਿੰਗ ਦੇਹੀ। 
ਕਰਮ ਸ਼ੁਭਾਸ਼ੁਭ ਫਲ ਕੋ ਪਾਇ । ਲੋਕ ਪ੍ਰਲੋਕਹਿਂ£ ਆਵਹਿ ਜਾਇ॥੧੭॥ 


ਇਨ ਕੋ ਕਰਤਾ ਔਰ ਪ੍ਰਮਾਨਹੁ । ਕਾਰਣ ਤਨ ਤਿਹ ਨਾਮ ਪਛਾਨਹੁ । 
ਅਤਿ ਸੂਖਮ ਤਿਹ ਲਖਹੁ ਸਰੂਪਾ । ਜਿਹ ਧਰ ਪਰਯੋ ਅੰਧ ਭਵ ਕੂਪਾ? ॥੧੮॥ 


ਆਤਮਰਾਮ ਸਬਨ ਤੇ ਨਯਾਰੋ । ਹਰਖ ਸੋਗ ਤੇ ਰਹਤਿ ਬਿਚਾਰੋ। 
ਨੇਤਿ ਨੇਤਿ ਕਰ ਹੂ ਸੱਖਯਾਤਾ” । ਨਿਜਾਨੰਦ ਮੈ ਜਾਇ ਸਮਾਤਾ?॥੧੯॥ 


ਖ 


ਦੋਹਰਾ 
ਇਉ ਸੁਨ ਲਹਿਣੇ ਬੰਦ ਕਰ ਬਹੁਰੋ ਬੂਝਨ£ ਕੀਨ। 
“ਨੇਤਿ ਨੋਤਿ ਕਰ ਪ੍ਰਾਪਤੀ ਕਹਹੁ ਪ੍ਰਭੂ ਪਰਬੀਨ”॥੨੦॥ 


ਚੌਪਈ 


ਪਰਮ ਕ੍ਰਿਪਾਲ ਗਯਾਨ ਘਨ ਪੂਰੇ । ਬੋਲੇ ਬਚਨ ਮਧੁਰ ਮ੍ਰਿਦੁ ਰੂਰੇ । 
“ਮਹਾਂ ਭਾਗ! ਸੁਨੀਏ ਮਨ ਲਾਈ।ਜਿਸ ਬਿਧਿ ਨਿਜਾਨੰਦਾ ਕੋ ਪਾਈ॥ ੨੧॥ 


ਪੰਚ ਕੋਸ਼ ਪ੍ਰਥਮੇ ਨਿਰ ਧਾਰਹੁ£ । ਤਿਨ ਤੇ ਹੰਤਾ ਬੁੱਧ ਉਠਾਰਹੁ । 
ਕੋਸ਼ ਅੰਨਮਯ ਵਹਿਰ ਸੁ ਦੇਹਾ । ਜਾਗ੍ਰਤ ਮਹਿ' ਵਰਤਤ? ਹੈ ਏਹਾ॥ ੨੨॥ 


ਲਖਹੁ ਅਨਾਤਮਾਂ? ਯਾਂ ਕੋ ਰੂਪਾ । ਨਿਰਾਵਯਵ'' ਆਤਮ ਆਨੂਪਾ। 
ਕੋਸ਼ ਪ੍ਰਾਣਮਯ ਤਿਸ ਤੇ ਅੰਤਰ । ਨਾਹਿਂ ਨ ਆਤਮ ਜਾਨ ਨਿਰੰਤਰ॥ ੨੩॥ 


ਬਹੁਰ ਮਨੋਮਯ ਕੋਸ਼ ਸੁਨੀਜੈ । ਸੋਪਿ ਅਨਾਤਮ ਰਿਦੇ ਲਖੀਜੈ। 
ਕੋਸ ਬਿੱਗਜਾਨ'ਂ? ਮਈ ਤਿਹ ਪਰੈ । ਤੀਨ ਕੋਸ਼, ਬਿਨ ਤਨ ਜੇ ਰਰੈ॥ ੨੪॥ 


5।। 53000 8000 50101 ਹ। 0੫)” ੧3101500੫੧)6011.60।। 


ਅਧਿਆਇ 51 ਗਿਆਨ ਦਾ ਉਪਦੇਸ਼ ਦੇਣ 


ਮਨ, ਬੁੱਧੀ ਜੋ ਇਹ ਸਤਾਰਾਂ" ਤੱਤ ਹਨ, ਇਨ੍ਹਾਂ ਨਾਲ ਹੀ ਇਹ ਲਿੰਗ ਸਰੀਰ, ਸੂਖਮ ਸਰੀਰ 
ਬਣਦਾ ਹੁੰਦਾ ਹੈ, ਇਸ (ਲਿੰਗ ਸਰੀਰ) ਨਾਲ ਹੀ ਬੰਦਾ ਚੰਗੇ-ਮੰਦੇ ਫਲ ਪ੍ਰਾਪਤ ਕਰਦਾ ਹੈ ਅਤੇ 
ਲੋਕ-ਪਰਲੋਕ£ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ॥੧੭॥ 


ਇਸ ਦੀ ਰਚਨਾ ਕਰਨ ਵਾਲੇ ਨੂੰ “ਕਾਰਣ ਸਰੀਰ” ਦੇ ਨਾਮ ਨਾਲ ਜਾਣ ਲਵੋ, ਜਿਸ ਦਾ ਸਰੂਪ 
ਲਿੰਗ ਸਰੀਰ ਤੋਂ ਜ਼ਿਆਦਾ ਸੂਖਮ ਹੈ। ਜਿਸ ਦੇ ਧਾਰਨ ਸਦਕਾ ਜੀਵ-ਆਤਮਾ ਰੂਪੀ ਸਸਾਰ 
ਅੰਨ੍ਹੇ ਖੂਹ ਵਿਚ ਪਿਆ ਹੈ। ॥੧੮॥ 


ਆਤਮਰਾਮ (ਆਤਮ ਸਰੂਪ) ਇਨ੍ਹਾਂ ਸਭ ਨਾਲੋਂ ਵੱਖਰਾ ਹੈ। ਇਸ ਨੂੰ ਗਮੀਆਂ-ਖੁਸ਼ੀਆਂ ਤੋਂ 
ਰਹਿਤ ਸਮਝੋ । ਇਹ ਨੇਤਿ ਨੇਤਿ ਕਰਨ ਨਾਲ ਪਰਗਟ” ਹੋ ਕੇ ਆਪਣੇ ਹੀ ਅਨੰਦ ਵਿਚ ਜਾ 
ਸਮਾਉਂਦਾ” ਹੈ।” ॥੧੯॥ 


੯ 


ਦੋਹਰਾ 
ਇਹ ਸੁਣ ਕੇ ਫਿਰ ਲਹਿਣਾ ਜੀ ਨੇ ਹੱਥ ਜੋੜ ਕੇ ਪੁੱਛਿਆ£, “ਹੇ ਪੂਰਨ-ਰੂਪ ਪ੍ਰਭੂ (ਗੁਰੂ) 
ਜੀ! (ਮੈਨੂੰ) ਇਹ ਦੱਸੋ, ਇਹ ਨੇਤਿ ਨੇਤਿ ਕਰਨ ਨਾਲ ਪ੍ਰਾਪਤੀ ਹੋ ਜਾਂਦੀ ਹੈ?” ॥੨੦॥ 


ਚੌਪਈ 

ਪਰਮ-ਕਿਰਪਾਲੂ (ਗੁਰੂ ਜੀ) ਜੋ ਗਿਆਨ ਵਿਚ ਸੰਪੂਰਨ ਹਨ, ਉਨ੍ਹਾਂ ਬਹੁਤ ਹੀ ਸੁੰਦਰ ਅਤੇ 
ਮਿੱਠੇ ਬੋਲ ਬੋਲਦੇ ਹੋਏ ਕਿਹਾ, “ਹੇ ਵਡਭਾਗੇ ! ਧਿਆਨ ਨਾਲ ਮਨ ਲਾ ਕੇ ਸੁਣੋ, ਜਿਸ ਤਰੀਕੇ 
ਨਿਜ-ਅਨੰਦਾੰਂ ਭਾਵ ਪ੍ਰਭੂ ਨੂੰ ਪ੍ਰਾਪਤ ਹੋਈਦਾ ਹੈ। ॥੨੧॥ 


ਸਭ ਤੋਂ ਪਹਿਲੇ ਸਮਝੋ ਕਿ ਪੰਜ ਕੋਸ਼ ਹੁੰਦੇ ਹਨ। ਉਨ੍ਹਾਂ ਵਿੱਚੋਂ ਮੈਂ (ਹੰਕਾਰ) ਅਤੇ ਬੁੱਧੀ ਕੱਢ 
ਲਵੋ ਤਾਂ ਫਿਰ ਬਾਹਰਲਾ ਹੱਡ-ਚੰਮ ਦਾ ਸਰੀਰ, ਜਿਸ ਨੂੰ “ਅੰਨਮਯ ਕੋਸ਼” ਦੇ ਨਾਂ ਨਾਲ 
ਜਾਣਿਆ ਜਾਂਦਾ ਹੈ, ਜਾਗਦਿਆਂ ਇਹੀ ਵਰਤਦਾ? ਹੈ। ॥੨੨॥ 


ਇਹਨੂੰ ਸਮਝੋ ਕਿ ਇਹ ਵੀ ਆਤਮਾ? ਦਾ ਰੂਪ ਨਹੀਂ ਹੈ, ਇਸ ਨੂੰ ਅਨਾਤਮ ਰੂਪ ਸਮਝੋ, 
ਇਸ ਦੀ ਵੰਡ ਨਹੀਂ ਹੋ ਸਕਦੀ। 'ਕੋਸ਼ ਪਰਾ ਣਮਯ”, ਜੋ ਇਸ ਤੋਂ (ਕੋਸ਼ ਅੰਨਮਯ) ਤੋਂ 
ਵੱਖਰੀ ਹੁੰਦੀ ਹੈ। ਇਹ ਜੋ ਕੋਸ਼ ਪ੍ਰਾਮਣਯ ਹੈ, ਇਹ ਵੀ ਆਤਮਾ ਨਹੀਂ, ਜਾਣੋ ਆਤਮਾ ਤਾਂ 
ਇੱਕ ਰਸ ਹੁੰਦੀ ਹੈ। ॥੨੩॥ 


ਅੱਗੇ ਸੁਣੋ, 'ਮਨੋਮਯ ਕੋਸ਼” ਦੇ ਬਾਰੇ ਵਿੱਚ ਜਾਣ ਲਵੋ, ਇਹ ਵੀ ਆਤਮਾ-ਰੂਪ ਨਹੀਂ ਹੈ। ਫਿਰ 
ਆਉਂਦੀ ਹੈ “ਕੋਸ਼ ਬਿਗਯਾਨ” ਭਾਵ ਵਿਗਿਆਨ'£ ਕੋਸ਼, ਇਹ ਇਨ੍ਹਾਂ ਤੋਂ ਵੀ ਹੋਰ ਪਰ੍ਹਾਂ ਹੈ। 
ਕੋਸ਼, ਮਨੋਮਯ ਕੋਸ਼, ਵਿਗਯਾਨਮਯ ਕੋਸ਼। ॥੨੪॥ 


559 


5।। 53000 38000 50101 ਹ। ੬0੫ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਸੁਪਨ ਅਵਸਥਾ ਇਸ ਕੇ ਮਾਂਹੀ । ਬਿਚਰਤ ਆਤਮ ਰੂਪਾ ਤਹਾਂਹੀ। 
ਲਖਹੁ ਨ ਇਤ ਸਰੂਪ ਨਿਜ ਕੇਰੋ । ਇਨ ਤੇ ਨਿਯਾਰੋ ਨੀਕੇ ਹੇਰੋ॥੨੫॥ 
ਚਹੁਅਨ ਤੇ ਜੋ ਪਰੇ ਪਛਾਨਹੁ । ਕੋਸ਼ ਅਨੰਦਮਯਾਖਯ£ ਜਾਨੋ । 
ਤਿਹ ਕੋ ਵਰਤਤ ਸੁਖਪਤਿ ਮਾਂਹੀ । ਰੂਪ ਆਪਨੋ ਲਖਹੁ ਸੁ ਨਾਹੀਂ ॥੨੬॥ 
ਇਨ ਤੇ ਪਰੇ ਨਿਰੰਜਨ ਰੂਪ । ਨਿਰਾਵਯਵ ਆਤਮਾ ਅਨੂਪ। 


ਤਿਹ ਕੋ ਹੋਤ ਜਨਮ ਨਹਿ' ਮਰਨਾ । ਹਰਖ ਸ਼ੋਕ ਰੰਚਕ” ਨਹਿ ਬਰਨਾ॥ ੨੭॥ 


ਰਾਗ ਨ ਦ੍ੈਖ ਨ ਮੋਹ ਨ ਮਾਯਾ । ਰੋਗ ਬਿਓਗ ਨ ਭੋਗ ਅਜਾਯਾ। 
ਸਤਿ ਚੇਤਨ” ਆਨੰਦ ਮਹਾਨਾ । ਐਸੇ ਰੂਪ ਆਪਨੋ ਜਾਨਾ॥੨੮॥ 


ਤਾਤੁਕ ਤਾਂਹਿ ਬਿਕਾਰ ਨ ਕੋਈ । ਕਲਪਤ ਸਭ ਉਪਾਧਿ ਸੋ ਹੋਈ। 
ਜਿਉਂ ਰੱਜੂ?ੰ ਮੈ' ਹੈ ਅੱਗਯਾਨਾ । ਕਲਪੇ ਸਰਪ£ ਹੋਇ ਭਯਮਾਨਾ”॥੨੯॥ 


ਫੂਲ ਮਾਲ ਕੋ ਤਾਂ ਕੋ ਮਾਨੇ । ਭੂਮ ਦਰਾਰਦ ਕੋਇ ਪਹਿਚਾਨੇ । 
ਹੋਇ ਜਿ ਗਯਾਨ ਜਥਾਰਥ ਤਾਂਹੀ । ਰੱਜੂ ਬਿਨਾਂ ਔਰ ਕਛੁ ਨਾਂਹੀ॥ ੩੦॥ 


ਤਿਉਂ ਅੱਗਕਾਨ ਹੇਤ ਜਗ ਕੇਰੋ । ਨਸ਼ਟ ਭਏ ਚੇਤਨ ਇਕ ਹੇਰੋ”। 
ਅਸ ਕਹਿ ਕ੍ਰਿਪਾ ਦ੍ਰਿਸ਼ਟਿ ਅਵਲੋਕੀ । ਦਾਸ ਅਵਿੱਦਯਾ ਸਗਰੀ ਰੋਕੀ$॥੩੧॥ 


ਇਕ ਸਰੂਪ ਕਾ ਦਰਸ ਦਿਖਾਯੋ । ਉਦਧਿਂ? ਅਨੰਦ ਮਝਾਰ ਸਮਾਯੋ। 
ਲਹਿਣੇ ਕੀ ਸਮਾਧਿ" ਤਿਹਕਾਲਾ । ਲਗੀ ਅਖੰਡ ਨਿਮਗਨ ਬਿਸਾਲਾ॥੩੨॥ 


ਜਨੁ ਦਿਨਕਰ'? ਕੋਟਿਕ'ਂ? ਚਢ ਗਏ । ਕ੍ਰਿਪਾ ਸੁ ਅਸ ਪ੍ਰਕਾਸ਼ ਨਿਰਮਏ । 
ਸਗਰੋ ਤਿਮਰਾਂ“ ਅਗਯਾਨ ਨਸਾਯੋ । ਲੇਸ ਅਵਿੱਦਯਾ ਕੋ ਨ ਰਹਾਯੋ॥੩੩॥ 


5॥ 500੫ 2800 5॥0। 2 ੬10੫7?' ੧811013॥੨॥॥0੫॥60181.0।। 


ਅਧਿਆਇ 51 ਗਿਆਨ ਦਾ ਉਪਦੇਸ਼ ਦੇਣਾ 


ਇਹ ਜੋ ਤਿੰਨੋ ਅਵਸਥਾਵਾਂ ਹਨ, ਸੁਪਨ ਅਵਸਥਾ ਇਸੇ ਵਿਚ ਹੈ, ਉਸ ਵਿੱਚ ਵਿਚਰਦਿਆਂ 
ਆਤਮਕ-ਰੂਪ ਚੜਦਾ! ਹੈ । ਪਰ ਇਸ ਨੂੰ ਵੀ ਆਪਣਾ ਸਰੂਪ ਨਾ ਸਮਝੋ। ਇਨ੍ਹਾਂ ਨਾਲੋਂ 
ਆਪਣੇ ਸਰੂਪ ਨੂੰ ਸੁੰਦਰ ਅਤੇ ਵੱਖਰਾ ਜਾਣੋ। ॥੨੫॥ 


ਇਨ੍ਹਾਂ ਚੌਹਾਂ ਤੋਂ ਜੋ ਪਰ੍ਹੇ ਹੋਰ ਕੋਸ਼ ਹੈ, ਉਸ ਦਾ ਨਾਮ 'ਅਨੰਦ-ਮਯਾਖਯ' (ਅਨੰਦਮਈ ਕੋਸ਼)“ 
ਜਾਣੋ। ਸੁੱਖ-ਪਤੀ ਇਸ ਵਿਚ ਵਰਤਦਾ ਹੈ। ਇਸ ਨੂੰ ਵੀ ਆਪਣਾ ਸਰੂਪ ਨਾ ਸਮਝੋ। ॥੨੬॥ 


ਇਸ ਤੋਂ ਅੱਗੇ ਹੈ, ਨਿਰੰਜਨ ਰੂਪ ਭਾਵ ਮਾਇਆ-ਰਹਿਤ ਅਨੂਪਮ-ਆਤਮਾ ਹੈ ਜੋ ਇੱਕ ਰਸ, 
ਇੱਕ ਰੰਗ, ਜਿਸ ਦੀ ਵੰਡ ਨਾ ਹੋ ਸਕਦੀ ਹੋਵੇ। ਉਸ ਦਾ ਫਿਰ ਨਾ ਮਰਨ, ਨਾ ਜਨਮ ਹੁੰਦਾ 
ਹੈ। ਖੁਸ਼ੀ ਦਾ, ਗਮੀ ਦਾ ਇਸ ਵਿਚ ਭੋਰਾ? ਭਰ ਵੀ ਵਰਣਨ ਨਹੀਂ ਹੁੰਦਾ। ॥੨੭॥ 


(ਇਸ ਅਵਸਥਾ ਵਿੱਚ) ਨਾ ਦੁੱਖਾਂ ਦੀ ਚਿੰਤਾ, ਨਾ ਹੀ ਮਾਇਆ ਦਾ ਮੋਹ, ਨਾ ਹੀ ਵਿਛੋੜੇ ਦਾ 
ਰੋਗ ਅਤੇ ਨਾ ਹੀ ਖੁਸ਼ੀਆਂ ਅਜਾਈ' ਜਾਣ ਦਾ ਫਿਕਰ ਹੁੰਦਾ ਹੈ। ਸੱਚੀ ਚੇਤਨਾ" ਅਤੇ ਮਹਾਨ 
ਅਨੰਦ ਦੇ ਸਰੂਪ ਨੂੰ ਤੁਸੀਂ ਇਸ ਤਰਾਂ ਦਾ ਆਪਣਾ ਸਰੂਪ ਸਮਝੋ। ॥੨੮॥ 


ਯਥਾਰਥ ਵਿਚ ਇਸ ਆਤਮਾ ਵਿਚ ਪੰਜਾਂ ਤੱਤਾਂ ਦੇ ਵਿਸ਼ੇ-ਵਿਕਾਰਾਂ ਵਰਗੀ ਕੋਈ ਕਿਰਤ ਨਹੀਂ 
ਹੁੰਦੀ। ਸਾਰੀ ਅਸ਼ਾਂਤੀ-ਆਫਤ ਕਲਪਤ ਹੀ ਹੁੰਦੀ ਹੈ। ਜੈਸੇ ਰੱਸੀ” ਨੂੰ ਲੈ ਕੇ ਅਗਿਆਨੀ ਉਸ 
ਨੂੰ ਸੱਪ$ ਜਾਣ ਕੇ ਭੈਭੀਤ” ਹੋ ਜਾਂਦਾ ਹੈ। ॥੨੯॥ 


ਕੋਈ ਫੁੱਲਾਂ ਦੀ ਮਾਲਾ ਹੋਣ ਦੀ ਕਲਪਨਾ ਕਰਦਾ, ਕੋਈ ਉਸ ਨੂੰ ਧਰਤੀ ਦੀ ਦਰਾੜ$ ਵਾਂਗ 
ਸਮਝਦਾ।ਜੇਕਰ ਸੱਚੋ-ਸੱਚ ਗਿਆਨ ਹੋਵੇ, ਤਾਂ ਹੀ ਸਮਝੇਗਾ ਇਹ ਰੱਸੀ ਤੋਂ ਬਿਨਾਂ ਹੋਰ ਕੁਝ 
ਨਹੀਂ ਹੈ। ॥੩੦॥ 


ਇਸ ਲਈ ਹੀ ਜਗਤ ਦੇ ਅਗਿਆਨ ਦੇ ਹੋਣ ਦਾ ਕਾਰਨ ਹੈ। ਇਸ ਅਗਿਆਨ ਦਾ ਨਾਸ਼ 
ਕਰਕੇ ਇੱਕ ਚੇਤਨ ਰੂਪ ਨੂੰ ਤੱਕੋ। ਇਵੇਂ' ਕਹਿੰਦੇ ਹੋਏ ਗੁਰੂ ਜੀ ਨੇ ਆਪਣੀ ਕਿਰਪਾ-ਦ੍ਰਿਸ਼ਟੀ 
ਨਾਲ ਵੇਖਿਆ ਅਤੇ ਆਪਣੇ ਸੇਵਕ ਦੀ ਸਾਰੀ ਅਵਿਦਿਆ ਦੂਰ” ਕਰ ਦਿੱਤੀ ਸੀ। ॥੩੧॥ 


ਤੇ ਜਦ ਆਤਮਾ-ਸਰੂਪ ਦਾ ਗੁਰੂ ਜੀ ਨੇ ਲਹਿਣਾ ਜੀ ਨੂੰ ਦਰਸ਼ਨ ਕਰਵਾਇਆ ਤਾਂ ਉਹ ਅਨੰਦ 
ਦੇ ਸਮੁੰਦਰਾਂ ਵਿਚ ਹੀ ਜਾਣੋ ਸਮਾ ਗਏ ਹੋਣ। ਅਖੰਡ ਅਵਸਥਾ ਵਿਚ ਲਿਵਲੀਨ ਹੋ ਕੇ, 
ਲਹਿਣਾ ਜੀ ਦੀ ਸਮਾਧੀ'' ਲੱਗ ਗਈ ਸੀ। ॥੩੨॥ 


ਜਾਣੋ ਕਰੋੜਾਂ? ਸੂਰਜ'? ਚੜ੍ਹ ਗਏ ਹੋਣ ਉਸ ਦੀ ਕਿਰਪਾ ਨਾਲ ਇਹੋ-ਜਿਹਾ ਪ੍ਰਕਾਸ਼ ਪ੍ਰਗਟ 


ਹੋਇਆ। ਜਾਣੋ ਸਾਰਾ ਅਗਿਆਨਤਾ ਦਾ ਹਨ੍ਹੇਰਾਂ“ ਦੂਰ ਹੋ ਗਿਆ ਹੋਵੇ ਤੇ ਅਗਿਆਨਤਾ 
ਦਾ ਲੇਸ-ਮਾਤਰ ਵੀ ਬਾਕੀ ਨਾ ਰਿਹਾ ਹੋਵੇ। ॥੩੩॥ 


5।। 58000 08001 50101 ੬4031 ਰਾ ੧81੧0॥8੧ਇ॥0੫੧॥60118.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕਿਤਕ ਕਾਲ ਪੁਨ ਛੂਟੀ ਸਮਾਧਾ । ਪਿਖੇ ਅਗਾਰੀ ਗੁਰੂ ਅਗਾਧਾ। 
ਪਰਯੋ' ਪਦ ਪੰਕਜ ਤਤਕਾਲਾ । ਲਗਜਯੋ ਪ੍ਰਸੰਸਨ ਪ੍ਰੇਮ ਬਿਸਾਲਾ ॥ ੩੪ ॥ 


ਭਜੰਗ ਪ੍ਰਯਾਤ ਛੰਦ 
“ਨਮੋ ਪਾਦਕੰਜੰ2 ਗੁਰੂ ਗਯਾਨ ਗਯਾਤਾ! ਮਹਾਂ ਮੋਹ ਹੰਤਾ ਘਨਾਨੰਦ ਦਾਤਾ! 
ਨਮੋ ਲੋਕ ਲੋਕੇਸ਼ੂਰੰ?, ਲੋਕ ਕਰਤਾ! ਸਦਾ ਸਰਬ ਥਾਨ ਸਦਾ ਸਰਬ ਭਰਤਾ” ॥੩੫॥ 


ਪ੍ਰਲੈਕਾਲ ਕਾਰੀ ਨਮੋ ਸਰਬ ਨਾਥੰ! ਮੁਕੰਦੰ, ਪਖੰਡੰ ਨਕੰਦੰ ਪ੍ਰਮਾਥੰ! 
ਧਰਯੋ ਦੇਹ ਹੇਤੰ? ਦੁਖੀ ਦੇਖ ਜੰਤੰ । ਕ੍ਰਿਪਾਲੰ ਬਿਸਾਲੰ, ਅਕਾਲੰ, ਅਨੰਤ !॥੩੬॥ 


ਕਈ ਕੋਟ ਤਾਰੇ ਅਘੰ ਓਘ£ ਕਾਰੀ । ਮਹਾਂ ਦੂਖ ਦਾਹੇ, ਦਤਾਰੰ ਉਦਾਰੀ । 
ਪ੍ਰਮੌ ਪਰਮਈਸ਼ੰ,ਪ੍ਰਮੰ ਪਰਮ ਬੇਤਾ?! ਪ੍ਰਮੌੰ ਪਰਮ ਆਸ਼੍ਰੋ, ਪ੍ਮੰ ਪਰਮ ਜੇਤਾ ॥੭॥ 


ਪਰਮਾਨੰਦ ਮਾਧੋ, ਪ੍ਰਮੰ ਪ੍ਰੇਮਿ ਪਾਸੰ$! ਪ੍ਰਭੂ ਪਰਮ ਪੂਰੰ, ਪਰਮ ਪਕਾਰ ਦਾਸੰ! 
ਅਖ੍ਰੋਖੰ ਸੁ ਪ੍ਰੋਖ਼ੌ ਪ੍ਰਮੰ ਰੂਪ ਤੇਰੋ । ਤੁਹੀ ਏਕ ਨਯੰਤਾ? ਸਦਾ ਮਾਯ ਕੇਰੋ॥੩੮॥ 


ਸਮਾਨ ਨ ਆਨੰ, ਬਖਾਨੰ ਕਿ ਕੀਜੈ । ਨਿਧਾਨੰ ਮਹਾਨੰ ਸੁ ਜਾਨੰ ਭਨੀਜੈ। 
ਪੁਰਾਨੰ'? ਸੁਭਾਨੰ"', ਪ੍ਰੇਮ, ਪਵਿੱਤ੍ਰੰ! ਨਿਰਾਲੰਬ ਨਾਥੰ ਨਿਰਾਲੰਬਾਂ£ ਚਿੱਤ੍ਰੰ ॥੩੯॥ 


ਨਿਰਾਕਾਰਾਂ2 ਸਾਕਾਰ'“ ਏਕੋ ਤੁਹੀ ਹੈ! ਅਜਾ”? ਤੇ, ਪਰੈ ਰੂਪ ਤੇਰੋ ਸਹੀ ਹੈ। 
ਅਲੱਖੰ, ਅਭੱਖੰ, ਅਕੱਥੰ, ਅਲੇਖੰ! ਅਮੋਹੰ, ਅਦੋੋਹੰ, ਅਜੋਹੰ, ਅਭੇਖੰ॥੪੦॥ 


ਨ ਮਿੱਤਯੰ ਅਕਿੱਤਯੰ ਸੁ ਨਿੱਤਯੰ ਅਜਿੱਤਯੰ । ਅਮਾਯੰ ਸੁ ਦਾਸੰ ਸਹਾਯੰ ਤ ਚਿੱਤ੍ਯੰ। 
ਮਨੰ ਕਾਨਨੰ5 ਕਾਮ ਕ੍ਰੋਧਾਦਿ'? ਗੈ ਸੇ । ਤੁਮਾਰੇ ਸੁ ਬੈਨੰ ਅਹੈ”$ ਸਿੰਘ ਜੈਸੇ॥੪੧॥ 


5।। 53000 800 50101 । €0੫£? ੧(81੧0॥੧੪8ਇ॥0੫੧॥600118.60।। 


ਅਧਿਆਇ 51 ਗਿਆਨ ਦਾ ਉਪਦੇਸ਼ ਦੇਣਾ 


ਫਿਰ ਕੁਝ ਸਮੇ ਬਾਅਦ ਜਦੋਂ' ਉਨ੍ਹਾਂ ਦੀ ਸਮਾਧੀ ਖੁੱਲ੍ਹੀ ਤੇ ਆਪਣੇ ਅੱਗੇ ਅਗਾਧ ਰੂਪ ਗੁਰੂ 
ਜੀ (ਨਾਨਕ ਜੀ) ਨੂੰ ਬੈਠੇ ਹੋਏ ਤੱਕਿਆ ਤਾਂ ਉਹ ਤੁਰੰਤ ਹੀ ਗੁਰੂ ਜੀ ਦੇ ਚਰਨ-ਕਮਲਾਂ ਵਿੱਚ 
ਜਾ ਪਏ” ਤੇ ਉਹ ਬਹੁਤ ਹੀ ਪ੍ਰੇਮ ਸਹਿਤ ਪਰਸੰਸਾ ਕਰਦੇ ਹੋਏ ਕਹਿਣ ਲੱਗੇ। ॥੩੪॥ 


“ਹੇ ਗਿਆਨ ਦੇ ਗਿਆਤਾ ਗੁਰੂ ਜੀ, ਆਪ ਦੇ ਚਰਨ-ਕਮਲਾ ਵਿਚ ਨਮਸਕਾਰ ਹੋਵੇ, ਆਪ ਮਹਾਂਮੋਹ ਦਾ 
ਨਾਸ਼ ਕਰਨਹਾਰੇ ਹੇ ਅਤੇ ਘਣੇ (ਬੇਅੰਤ) ਅਨੰਦ ਦੇ ਦਾਤਾ ਹੋ । ਭਵਨਾਂ (ਤਬਕਾਂ) ਦੇ ਸਿਰਜਕ, ਲੋਕਾਈ ਦੇ 
ਈਸ਼ਵਰ! ਆਪ ਨੂੰ ਨਮਸਕਾਰ! ਆਪ ਸਦਾ ਸਭ ਥਾਂਈਂ ਬਿਰਾਜਤ ਹੈ, ਸਭ ਨੂੰ ਪਾਲਣਹਾਰੇ” ਹੋ ॥੩੫॥ 


ਪਰਲੋ-ਕਾਲ ਕਰਨਹਾਰੇ, ਹੇ ਸਵਾਮੀ ਆਪ ਨੂੰ ਨਮਸਕਾਰ । ਹੇ ਮੁਕਤੀਦਾਤਾ, ਪਾਖੰਡਾਂ ਦਾ 
ਨਾਸ਼ ਕਰਨਹਾਰੇ, ਦੁੱਖ ਦੂਰ ਕਰਨਹਾਰੇ ! ਆਪ ਨੇ ਜੰਤਾਂ ਨੂੰ ਦੁਖੀ ਵੇਖ ਕੇ ਇਸ ਲਈ? ਹੀ 
ਇਹ ਜਨਮ ਧਾਰਿਆ ਹੈ। ਹੇ ਕਿਰਪਾਲੂ ! ਹੇ ਅਨੰਤ, ਹੇ ਕਾਲ-ਰਹਿਤ! ॥੩੬॥ 


ਆਪ ਨੇ ਪਾਪ ਕਰਨ ਵਾਲੇ ਕਰੋੜਾਂ ਲੋਕ ਤਾਰ ਦਿੱਤੇ। ਹੇ ਦੁੱਖਾਂ ਦਾ ਨਾਸ਼ ਕਰਨਹਾਰੇ, ਹੇ 
ਉਦਾਰੀ ਦਾਤਾਰ! ਹੇ ਵੱਡਿਆਂ ਤੋ ਵੱਡੇ ਈਸ਼ਵਰ, ਵੱਡਿਆਂ ਤੋ' ਵੱਡੇ ਗਿਆਤਾ” ! ਵੱਡਿਆਂ ਤੋਂ 
ਵੱਡਾ ਆਸਰਾ ਦੇਣ ਹਾਰੇ, ਆਪ ਵੱਡੇ ਤੋਂ ਵੱਡਿਆਂ ਨੂੰ ਜੇਤੂ ਹੋ। ॥੩੭॥ 


ਹੇ ਪਰਮਾਨੰਦ ਮਾਧੋ! ਆਪ ਪ੍ਰੇਮੀਆਂ ਦੇ ਅਤਿ ਨਿਕਟਵਰਤੀ£ ਹੋ! ਹੇ ਪਰਮ ਪੂਰਨ ਪ੍ਰਭੂ ! ਸੇਵਕਾਂ 
ਦੇ ਪਰਮ-ਪਿਆਰੇ ਹੋ! ਆਪ ਛੁਪੇ ਹੋਏ ਰੂਪ ਤੋਂ ਪ੍ਰਗਟ ਹੋਏ ਹੋ। ਆਪ ਦਾ ਇਹ ਗੁਰੂ-ਰੂਪ ਬਹੁਤ 
ਮਹਾਨ ਹੈ। ਹਮੇਸ਼ਾ ਕਿਰਪਾ ਕਰਨ ਦੇ ਸਿਰਫ ਆਪ ਹੀ ਇੱਕ ਪ੍ਰੇਰਕ? ਹੋ। ॥੩੮॥ 


ਆਪ ਦੇ ਸਮਾਨ ਕੋਈ ਨਹੀਂ ਆਇਆ, ਆਪ ਦਾ ਕਿਸ ਤਰਾਂ ਵਰਣਨ ਕਰੀਏ? ਆਪ ਬਹੁਤ 
ਹੀ ਮਹਾਨ-ਖਜ਼ਾਨੇ ਹੋ। ਅਸੀਂ ਤਾਂ ਜਿੰਨਾ ਜਾਣਦੇ ਹਾਂ, ਉਨਾਂ ਹੀ ਕਹਿ ਸਕਦੇ ਹਾਂ। ਹੇ ਆਪ 
ਅਸਚਰਜਾਂ' ਰੂਪ ਹੋ, ਪੁਰਾਣੇ”? ਭਾਵਾਂ ਨੂੰ ਜਾਣਨਹਾਰੇ ਹੋ! ਪ੍ਰੇਮ-ਰੂਪ ਹੋ! ਪਵਿੱਤਰ ਸਰੂਪ 
ਹੋ! ਆਪ ਨਿਆਸਰਿਆਂ ਦਾ ਸਹਾਰਾ ਹੋ, ਆਪ ਦਾ ਸਰੂਪ ਨਿਰਆਸਰੇ'2 ਹੈ ॥੩੯॥ 


ਇੱਕ ਤੁਸੀਂ ਹੀ ਹੋ ਜੋ ਰੂਪ-ਰਹਿਤਾਂ? ਵੀ ਤੇ ਰੂਪ-ਵਾਲੇ'“ ਵੀ ਹੋ। ਆਪ ਦਾ ਸਰੂਪ ਮਾਇਆ!” 
ਤੋਂ ਦੂਰ ਹੈ, ਜੋ ਜਾਣਿਆ ਨਹੀਂ ਜਾ ਸਕਦਾ। ਨਾ ਹੀ ਖਾਣ ਦੀ ਲੋੜ ਰੱਖਣ ਵਾਲੇ ਹੋ, ਕਥਨ-ਰਹਿਤ 
ਹੋ, ਕਿਸੇ ਲੇਖੇ ਅਧੀਨ ਨਹੀਂ ਹੋ, ਆਪ ਦਾ ਸਰੂਪ ਮੋਹ ਰਹਿਤ, ਜੋ ਛਲਿਆ ਨਹੀਂ ਜਾ ਸਕਦਾ, ਜੋ 
ਅੱਖਾਂ ਨਾਲ ਤੱਕਿਆ ਨਹੀਂ ਜਾ ਸਕਦਾ ਅਤੇ ਜੋ ਭੇਖ ਰਹਿਤ ਹੈ ॥੪੦॥ 

ਆਪ ਮਿੱਤ ਰਹਿਤ ਹੋ, ਅਪ੍ਰਮਾਣ ਹੋ, ਬੇਹੱਦ ਹੋ, ਜਸ ਵਾਲੇ ਹੋ, ਸਦੀਵੀ ਹੋ, ਜਿਨ੍ਹਾਂ ਨੂੰ ਕਦੇ 
ਵੀ ਜਿੱਤਿਆ ਨਹੀਂ ਜਾ ਸਕਦਾ। ਆਪ ਮਨ ਤੋਂ ਦਾਸਾਂ ਦੇ ਸਹਾਇਕ, ਉਨ੍ਹਾਂ ਨੂੰ ਮਾਇਆ- 
ਰਹਿਤ ਕਰਨਹਾਰੇ ਹੋ। ਮਨ ਰੂਪੀ ਜੰਗਲਾਂ$ ਵਿਚ ਜੋ ਕਾਮ-ਕਰੋਧ'” ਹਾਥੀ ਵਰਗੇ ਹਨ ਪਰ 
ਤੁਹਾਡੇ ਜੋ ਬੋਲ ਹਨ, ਉਹ ਸ਼ੇਰਾਂ5 ਜੈਸੇ ਦਬਾ ਦੇਣ ਵਾਲੇ ਹਨ। ॥੪੧॥ 


5।। 53000 8000 50101 ਹ। ੬0 5% _ ੧800੧1ਇ॥0੫੧601੧8॥.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅੰਧੇਰੇ ਮਹਾਂ ਮੋਹ ਕੋ ਮਾਰਤੰਡ” । ਨਿਰੀਹੰ?, ਨ੍ਰਿਬਾਣੰ, ਸਦਾ ਜੈ ਅਖੰਡੰ । 


$ <$. €) 2 ਲਊ €$ (੧ €੧ ੫ 
ਦੁਖੰ ਦੁੰਦ ਸਿਧੰ2 ਅਗਸਤੰ' 2) ਅਨੂਪੰ । ਨਮਸਤੰ ਨਮਸਤੰ ਨਮਸਤੰ ਸਰੂਪੰ”॥੪੨॥ 


ਦੋਹਰਾ 
ਇਸ ਬਿਧਿ ਉਸਤਤਿ ਕਰ ਬਹੁਰ ਰਹਯੋ ਚਰਨ ਲਪਟਾਇ। 
ਪਠੈ ਸੁਨੈ ਇਸਕੋ ਜੁ ਨਰ ਸਰਬ ਫਲੰ ਸੁਖ ਪਾਇ॥੪੩॥ 


ਚੌਪਈ 
“ਧੰਨ ਗੁਰੂ ਤੁਮਰੀ ਗਤਿ ਨਯਾਰੀ । ਅਚਰਜ ਰੂਪ ਸੁ ਦੀਨ ਦਿਖਾਰੀ। 


੩ < ਦੇ 


ਭਰਮ ਕਪਾਟ? ਸੁ ਕਾਟ ਹਟਾਏ । ਪਰਮਾਨੰਦ ਮਝਾਰ ਮਿਲਾਏ”॥੪੪॥ 
ਸੁਨਤ ਗਯਾਨਘਨ ਪਰਮ ਕ੍ਰਿਪਾਲਾ । ਪਰਸੀਦੇ ਤਿਹ ਕਾਲ ਬਿਸਾਲਾ। 
ਸਰਬ ਸਿਧਿ” ਸ਼ਕਤੀ ਹੈ' ਜੇਤੀ । ਖਰੀ ਅਗਾਰੀ ਕਰ ਦਿਯ ਤੇਤੀ॥੪੫॥ 


“ਸੁਨ ਪੁਰਖਾ ਤੁਝ ਭਾ ਅਬ ਗਯਾਨਾ । ਦੈਤ ਭਾਉ ਉਰ ਤੇ ਬਿਸਰਾਂਨਾ। 
ਸਰਬ ਜਿ ਸ਼ਕਤੀ ਪ੍ਰਾਪਤਿ ਹੋਈ । ਚਹਹੁ ਸੁ ਕਰਹੁ ਬਿਲੰਬ5$ ਨ ਕੋਈ॥ ੪੬॥ 


ਤੱਦਪਿ ਸੁਨ ਮੋਰੀ ਮਤਿ ਜੋਊ । ਨੀਕੇ ਦ੍ਰਿਢ ਕੀਜੈ ਉਰ ਸੋਊ। 
ਪ੍ਰਬਲ ਬਡੋ ਕਲਿਕਾਲ ਅਗਾਰੀ । ਉਪਜੈ ਮੰਦਮਤੀ” ਨਰ ਭਾਰੀ॥੪੭॥ 


-ਆਹੰ ਬ੍ਰਹਮ-- ਜੋ ਗਯਾਨ ਮੁਕੰਦਾ5 । ਜਿਸ ਤੇ ਪ੍ਰਾਪਤਿ ਨਿੱਤ ਅਨੰਦਾ। 

ਸੋ ਤੋਂ ਨੀਕੇ ਹਿਰਦੇ ਮਾਂਹੀ । ਮੁਖ ਤੇ ਕਹਨ ਭਲੋ ਅਬ ਨਾਂਹੀ॥੪੮॥ 

ਬੋਲਨ ਭਾਉ ਭਗਤਿ ਕੀ ਰੀਤੀ । ਸਤਿ ਸੰਗਤ ਕਰਨੋਂ ਯੁਤ ਪ੍ਰੀਤੀ। 

ਅਪਨ ਆਪ ਕੋ ਕਬਿ ਨ ਜਨਾਵਨ? । ਗੁਰ ਸੇਵਨ ਦਿਨ ਰੈਨ ਬਿਤਾਵਨ॥੪੯॥ 


ਜਿਸ ਅਚਾਰਾਂ? ਕੋ ਨਰ ਸਭ ਦੇਖਾ । ਲਗਹਿ ਕਰਨ ਹ੍ਹੈ ਭਲਾ ਵਿਸੇਖਾ। 
ਸਭ ਤੇ ਨੀਚ ਆਪਕੋ ਮਾਨੈ । ਰਿਦੇ ਹੰਕਾਰ ਨ ਕਬਹੂੰ ਠਾਨੈਂ॥੫੦॥ 


5॥ 53000 730 5000। 2 0੫?” ੧3110115॥0੫6%0%1.£0।। 


ਅਧਿਆਇ 51 ਗਿਆਨ ਦਾ ਉਪਦੇਸ਼ ਦੇਣਾ 


ਮਹਾਂ-ਮੋਹ ਰੂਪੀ ਹਨ੍ਹੇਰੇ ਅੱਗੇ ਆਪ ਸੂਰਜਾਂ” ਦੇ ਸਮਾਨ ਹੋ। ਆਪ ਇੱਛਾ-ਰਹਿਤ£ ਹੋ, 
ਨਿਰਬਾਣ ਹੋ, ਹੇ ਖੰਡਨ ਰਹਿਤ! ਤੁਹਾਡੀ ਸਦਾ ਹੀ ਜੈ ਹੋਵੇ। ਆਪ ਦਵੰਦ ਦੁੱਖਾਂ ਰੂਪੀ 
ਸਮੁੰਦਰ? ਨੂੰ ਪੀਣ ਹਾਰੇ, “ਅਗਸਤ ਮੁਨੀ” ਦੇ ਸਮਾਨ ਹੋ” ॥੪੨॥ 


ਦੋਹਰਾ 
ਇਸ ਤਰਾਂ ਅਨੇਕ ਤਰਾਂ ਨਾਲ ਉਸਤਤ ਕਰਕੇ ਭਾਈ ਲਹਿਣਾ ਜੀ ਗੁਰੂ ਜੀ ਦੇ ਚਰਨਾਂ ਨਾਲ 
ਲਿਪਟ ਗਏ। ਜੋ ਮਨੁੱਖ ਇਸ ਨੂੰ ਪੜ੍ਹੇਗਾ, ਸੁਣੇਗਾ, ਉਹ ਸਾਰੇ ਸੁੱਖ ਪ੍ਰਾਪਤ ਕਰੇਗਾ। ॥੪੩॥ 


ਚੌਪਈ 
“ਗੁਰੁ ਜੀ ਆਪ ਧੰਨ ਹੋ, ਆਪ ਦੀ ਲੀਲਾ ਨਿਆਰੀ ਹੈ। ਆਪ ਨੇ ਅਚਰਜ ਸਰੂਪ ਦਿਖਾ ਕੇ ਮੇਰੇ 
ਸਾਰੇ ਭਰਮ-ਦੇ ਬੂਹੇ” ਕੱਟ ਕੇ ਦੂਰ ਕਰ ਦਿੱਤੇ। ਮਨ ਪਰਮ-ਅਨੰਦ ਨਾਲ ਮਿਲਾ ਦਿੱਤਾ ਹੈ” ॥੪੪॥ 


ਗਿਆਨ ਦੇ ਮੇਘ ਕਿਰਪਾਲੂ (ਗੁਰੂ ਜੀ), ਲਹਿਣਾ ਜੀ ਦੇ ਇਹ ਬੋਲ ਸੁਣ ਕੇ ਬਹੁਤ ਹੀ ਪਰਸੰਨ 
ਹੋਏ ਤੇ ਆਪਣੀਆਂ ਸਾਰੀਆਂ ਸ਼ਕਤੀਆਂ (ਰਿੱਧੀਆਂ-ਸਿੱਧੀਆਂ) ਜੋ ਵੀ ਸਨ, ਸਾਰੀਆਂ ਹੀ 
ਉਸ ਦੇ ਅੱਗੇ ਕਰ ਦਿੱਤੀਆਂ। ॥੪੫॥ 


ਤੇ ਕਿਹਾ, “ਹੇ ਪੁਰਖਾ ਸੁਣ! ਤੈਨੂੰ (ਬ੍ਰਹਮ ਦਾ) ਗਿਆਨ ਪ੍ਰਾਪਤ ਹੋ ਗਿਆ ਹੈ, ਮਨ ਤੋਂ 
ਦਵੈਤ-ਭਾਵ ਦਾ ਨਾਸ਼ ਕਰ ਦਿੱਤਾ ਹੈ, ਸਾਰੀ ਸ਼ਕਤੀ, ਜੋ ਪ੍ਰਾਪਤ ਹੋ ਚੁੱਕੀ ਹੈ। ਹੁਣ ਜੋ ਚਾਹੋ, 
ਸੋ ਕਰੋ, ਕੋਈ ਦੇਰੀ£ ਨਹੀਂ ਲੱਗੇਗੀ। ॥੪੬॥ 


ਫਿਰ ਵੀ ਮੇਰੀ ਬੁੱਧੀ ਮੁਤਾਬਕ, ਜੋ ਹੈ, ਸੁਣੋ ਤੇ ਆਪਣੇ ਮਨ ਵਿਚ ਉਸ ਨੂੰ ਚੰਗੀ ਤਰਾਂ ਨਾਲ 
ਦ੍ਰਿੜ੍ਹ ਕਰ ਲਵੋ। ਅੱਗੇ ਭਿਆਨਕ ਕਲਜੁਗ ਦਾ ਬਹੁਤ ਜ਼ੋਰ ਹੈ, ਇਸ ਵਿੱਚ ਬਹੁਤ ਖੋਟੀ- 
ਬੁੱਧੀ” ਵਾਲੇ ਲੋਕ ਪੈਦਾ ਹੋਣਗੇ। ॥੪੭॥ 


ਜੋ ਮੁਕਤੀ ਦੇਣ ਵਾਲਾ -ਬ੍ਰਹਮਗਿਆਨ- ਹੈ, ਜਿਸ ਸਦਕੇ ਮਨ ਨੂੰ ਸਦਾ ਅਨੰਦ ਪ੍ਰਾਪਤ ਹੁੰਦਾ 
ਹੈ। ਉਹ ਤੇਰੇ ਹਿਰਦੇ ਅੰਦਰ ਸਮਾ ਗਿਆ ਹੈ, ਮੁੱਖ ਤੋਂ ਕਹਿਣਾ ਹੁਣ ਚੰਗਾ ਨਹੀਂ। ॥੪੮॥ 


ਬੋਲਣ ਵਿੱਚ ਪ੍ਰੇਮ-ਭਗਤੀ ਦੀ ਰੀਤੀ ਹੋਵੇ। ਸਤਿਸੰਗਤ ਨਾਲ ਪ੍ਰੀਤ ਰੱਖਣੀ ਹੈ। ਆਪਣੇ-ਆਪ 
ਨੂੰ ਕਦੇ ਨਹੀਂ ਜਣਾਉਣਾ?।ਗੁਰੂ ਦਾ ਸਿਮਰਨ ਕਰਦਿਆਂ ਦਿਨ-ਰਾਤ ਗੁਜ਼ਾਰਨਾ 
ਹੈ। ॥੪੯॥ 


ਤਾਂ ਕਿ ਤੇਰੇ ਇਸ ਰਵੱਈਏ”? ਨੂੰ ਵੇਖ ਕੇ ਸਾਰੇ ਲੋਕ ਤੇਰੇ ਨਾਲ ਇਸੇ ਤਰਾਂ ਹੀ ਕਰਨ ਲੱਗ 


ਪੈਣ। ਆਪਣੇ ਚਿੱਤ ਵਿਚ ਕਦੇ ਵੀ ਹੰਕਾਰ ਨਹੀਂ ਲਿਆਉਣਾ ਅਤੇ ਆਪਣੇ-ਆਪ ਨੂੰ ਸਭ ਤੋਂ 
ਨਿਮਾਣਾ (ਨਿਮਰ) ਮੰਨਣਾ ਹੈ। ॥੫੦॥ 


565 
5।। 53000 38000 50101 ਹ। ੬099 ੧3101500੫੧)6011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
`ਦੋਹਰਾ 
ਬ੍ਰਹਮਗਿਆਨੀ ਹੋਇ ਜੇ ਅਹੰ ਬ੍ਰਹਮ ਕਹਿ ਜੋਇ। 
ਸੋ ਤੌ ਸਦ ਹੀ ਮੁਕਤ ਹੈ ਤਾਂਹਿ ਬਿਕਾਰ' ਨ ਕੋਇ ॥੫੧॥ 
ਚੌਪਈ 


ਪਰ ਕਲਿ ਕੋ ਨਰ ਹੈਂ ਸਿੱਖ ਤਾਂਹੀ । ਜਿਨ ਕੇ ਰਿਦੇ ਸੁੱਧ ਭਲ£ ਨਾਹੀਂ । 
ਸੁਨ ਕੇ ਕਹਿਨ ਲਗੈਂ' ਪੁਨ ਤੈਸੇ । ਗੁਰੂ ਬਦਨ ਤੇ ਭਾਖੈਂ' ਜੈਸੇ॥੫੨॥ 


ਡ਼ਿਨ ਕੀ ਜਿਉਂ ਹੈ ਰੀਤ ਕੁਢਾਲੀ? । ਸੋ ਸੁਨ ਲੇਹੁ ਕਹੌ' ਬਿਧ ਨਾਲੀ। 
__ਗਕਾਨ ਸਮਾਨ ਪ੍ਰਿੱਤ” ਕੇ ਜਾਨਹੁ । ਉੱਤਮ, ਗਰਵ ਵਿਸ਼ੇਸ਼ ਪ੍ਰਮਾਨਹੁ ॥੫੩॥ 


ਕਫ? ਸੁਭਾਵ ਜਿਨ ਕੇਰ ਮਹਾਨਾ । ਤੇ ਨਰ ਘ੍ਰਿਤ ਕਰਹੀ' ਜੇ ਪਾਨਾ£। 
ਪਚੇ ਨਹੀਂ ਸੋ ਕਰਤ ਬਿਕਾਰਾ”। ਛਾਤੀ ਬੋਝ ਹੋਤ ਦੁਖ ਭਾਰਾ॥੫੪॥ 


ਹੋਤ ਰੋਗ ਕੋ ਕਾਰਣ ਸੋਈ । ਤਹਿ ਤੇ ਸੁਖੀ ਸਰੀਰ ਨ ਹੋਈ। 
ਅਚਯੋ ਹੇਤ ਸੁਖ, ਹ੍ਹੈ ਬਿੱਪ੍ਰੀਤਾ$ । ਗੁਨ ਤੋ ਰਹਯੋ ਸੂ ਔਗੂਨ ਕੀਤਾ॥੫੫॥ 


ਪਿੱਤੀ ਕੋ ਜਿਨ ਕੇਰ ਸੁਭਾਊ । ਤੇ ਘ੍ਰਿਤ ਪੀ ਕਰ ਚਹੈ' ਪਚਾਊ?। 
ਤਿਨ ਕੋ ਅਤੀਸਾਰ'£ ਦੁਖ ਹੋਈ । ਮਿਟਤ ਨ ਕਰੇ ਉਪਾਇ ਜਿ ਕੋਈ॥੫੬॥ 


ਅਹੈਂ ਬਿਚੱਛਨ ਮਾਨਵ ਜੋਈ । ਠਟੇ ਅਮੇਜ਼ਾਂ! ਤਾਂਹਿ ਕੋ ਸੋਈ। 

ਮਿਸਰੀ ਕੀ ਕਰ ਸੰਗ ਮਿਲੌਨੀ । ਖਾਇ ਸਾਦ ਸੋ ਪੁਨ ਗੁਨ ਲੌਨੀ'2॥੫੭॥ 
ਤੈਸੇ ਸੁਨਹੁ ਗਯਾਨ ਕੀ ਚਾਲੀ । ਪਾਇ ਰੀਤ ਜਿਸ ਹੋਤ ਕੁਢਾਲੀ। 

ਜਿਨ ਕੋ ਕਫ ਹੰਕਾਰ ਘਨੇਰਾ । ਸੁਨਤ ਗਯਾਨ ਤਿਨ ਵਧੇ ਵਧੇਰਾ॥੫੮॥ 


ਸਭ ਤੈ ਊਚ ਆਪ ਕੋ ਜਾਨੈ । ਅਨਿਕ ਪਖੰਡਨ ਕੀ ਬਿਧ ਠਾਨੈ'। 
ਭਗਤਿ ਭਾਉ ਤਜ ਨਿਵੈਂ"? ਨ ਕਾਹੂ । ਛਾਤੀ ਰੋਗ ਬੋਝ ਹੁਇ ਤਾਹੂੰ ॥੫੯॥ 


566 


5।। 53000 38000 50101 ਹ। ੬0੫9 ੧8110੧81੮॥0601181.60।। 


ਅਧਿਆਏ 51 ਗਗਆਨ ਦਾ ਚੁਪਦਸ਼ ਦੇਣਾ 


ਦੋਹਰਾ 
ਜੋ (ਸੱਚਮੁੱਚ ਹੀ) ਕੋਈ ਬ੍ਰਹਮਗਿਆਨੀ ਹੋਵੇ ਤੇ ਆਪਣੇ ਆਪ ਨੂੰ ਬ੍ਰਹਮਗਿਆਨੀ ਕਹਾਵੇ 
ਤਾਂ ਉਹ ਸਦਾ ਮੁਕਤ ਹੁੰਦਾ ਹੈ, ਉਸ ਨੂੰ ਕੋਈ ਵਿਸ਼ਾ-ਵਿਕਾਰ' ਨਹੀਂ ਹੁੰਦਾ। ॥੫੧॥ 


ਚੌਪਈ 
ਕਲਜੁਗ ਵਿਚ ਬ੍ਰਹਮਗਿਆਨੀ ਦੇ ਸੇਵਕ ਅਜਿਹੇ ਹੋਣਗੇ, ਜਿਨ੍ਹਾਂ ਦੇ ਮਨਾਂ ਦੇ ਭਾਵ ਚੰਗੀ£ ਤਰਾਂ 
ਪਵਿੱਤਰ ਨਹੀਂ' ਹੋਣਗੇ। ਉਹ ਉਵੇਂ ਹੀ ਸੁਣ ਕੇ ਕਹਿਣਗੇ, ਜੋ ਗੁਰੂ ਕਹਿੰਦਾ ਹੈ। ॥੫੨॥ 


ਉਨ੍ਹਾਂ ਦੀ ਜੋ ਮਾੜੀ? ਰੀਤ ਹੋਵੇਗੀ, ਉਹ ਸੁਣੋ । ਮੈਂ ਤਰੀਕੇ ਨਾਲ ਵਰਣਨ ਕਰਦਾ ਹਾਂ। ਉਨ੍ਹਾਂ 
ਪਾਸ ਜੋ ਗਿਆਨ ਹੋਵੇਗਾ, ਸਮਝੋ ਉਹ ਘਿਉ“ ਦੇ ਸਮਾਨ ਹੋਵੇਗਾ ਜੋ ਉੱਤਮ ਹੁੰਦਾ ਹੈ ਪਰ ਭਾਰੀ 
(ਨਾ ਪਚਣ ਵਾਲਾ) ਹੁੰਦਾ ਹੈ। ॥੫੩॥ 


ਜਿਨ੍ਹਾਂ ਬੰਦਿਆਂ ਨੂੰ ਬਹੁਤ ਬਲਗਮ” ਦੀ ਸ਼ਿਕਾਇਤ ਹੋਵੇ ਤੇ ਉਹ ਬੰਦੇ ਜੇ ਘਿਉ ਖਾਂਦੇ” ਹਨ ਤਾਂ 
ਪਚਦਾ ਨਹੀਂ ਤੇ ਨੁਕਸਾਨ”? ਕਰਦਾ ਹੈ, ਉਨ੍ਹਾਂ ਦੀ ਛਾਤੀ ਵਿੱਚ, ਭਾਰੀ ਤਕਲੀਫ ਹੋਣ ਲੱਗ ਪੈਂਦੀ 
ਹੈ।॥੫੪॥ 


ਉਹ ਘਿਉ, ਰੋਗ ਦਾ ਕਾਰਨ ਬਣਦਾ ਹੈ ਤੇ ਉਸ ਕਰਕੇ, ਉਸ ਦਾ ਸਰੀਰ ਸੁਖੀ ਨਹੀਂ ਰਹਿੰਦਾ। 
ਉਸ ਨੇ ਤਾਂ ਸੁੱਖ (ਸਵਾਦ) ਲਈ ਚੰਗਾ ਜਾਣ ਕੇ ਖਾਧਾ ਸੀ, ਪਰ ਹੁੰਦਾ ਉਲਟ” ਹੈ। ਉਹ 
ਗੁਣਕਾਰੀ ਹੋਣ ਤੋਂ' ਰਿਹਾ, ਸਗੋਂ ਉਸ ਨੇ (ਉਲਟਾ) ਨੁਕਸਾਨ ਕਰ ਦਿੱਤਾ। ॥੫੫॥ 


ਜਿਨ੍ਹਾਂ ਲੋਕਾਂ ਦਾ ਪਿੱਤੀ ਵਾਲਾ ਸੁਭਾਅ ਹੁੰਦਾ ਹੈ, ਜੇਕਰ ਘਿਉ ਖਾ ਕੇ ਉਹ ਚਾਹੇ ਮੈਂ ਪਚਾੰ 
ਲਵਾਂਗਾ। ਉਸ ਨੂੰ ਘਿਉ ਖਾ ਕੇ ਬਹੁਤ ਹੀ ਦੁਖਾਂ? ਹੁੰਦਾ ਹੈ, ਦਸਤ ਲੱਗ ਜਾਂਦੇ ਹਨ ਅਤੇ ਲੱਖ 
ਉਪਾਅ ਕਰਨ ਉੱਤੇ ਵੀ ਹਟਣ ਵਿਚ ਨਹੀਂ ਆਉਂਦੇ। ॥੫੬॥ 


ਜੋ ਬੰਦਿਆਂ ਦੇ ਅਜਿਹੇ ਲੱਛਣ ਹੁੰਦੇ ਹਨ,ਉਨ੍ਹਾਂ ਨੂੰ ਕੁਝ ਰਲਾ! ਕੇ ਦੇਣਾ ਹੁੰਦਾ ਹੈ।(ਘਿਉ ਵਿੱਚ) 
ਮਿਸਰੀ ਰਲਾ ਕੇ ਦਿੱਤੀ ਜਾਂਦੀ ਹੈ ਤਾਂ ਫਿਰ ਘਿਉ ਦਾ ਗੁਣ ਚੰਗਾ”? ਹੋ ਜਾਂਦਾ ਹੈ। ॥੫੭॥ 


ਇਸੇ ਤਰਾਂ ਹੀ ਗਿਆਨ ਦੀ ਚਾਲ ਬਾਰੇ ਸੁਣੋ, ਜਿਸ ਦੇ ਰਾਹੀ' ਮਾੜੀ ਰੀਤ ਪੈਦਾ ਹੁੰਦੀ ਹੈ। 
ਜਿਨ੍ਹਾਂ ਅੰਦਰ ਬਹੁਤ ਹੀ ਹੰਕਾਰ ਰੂਪੀ ਕਫ (ਖੰਘ) ਹੁੰਦੀ ਹੈ, ਉਨ੍ਹਾਂ ਅੰਦਰ ਗਿਆਨ ਦੀ ਗੱਲ 
ਜਾਣ ਨਾਲ ਇਹ ਹੰਕਾਰ ਹੋਰ ਵੱਧ ਜਾਂਦਾ ਹੈ। ॥੫੮॥ 


ਉਹ ਲੋਕ ਆਪਣੇ-ਆਪ ਨੂੰ ਸਭ ਤੋਂ ਵੱਡਾ ਸਮਝਦੇ ਹਨ ਤੇ ਭਾਂਤ-ਭਾਂਤ ਦੇ ਪਾਖੰਡ ਕਰਨ ਦੇ 
ਢੰਗ ਸੋਚਦੇ ਹਨ। ਭਗਤੀ-ਭਾਵ ਦੇ (ਮਾਰਗ) ਨੂੰ ਛੱਡਣ ਕਰਕੇ ਉਹ ਕਿਵੇ' ਵੀ ਨਿਉਂਦੇ'” 
ਨਹੀਂ। ਅਜਿਹੇ ਮਨੁੱਖਾਂ ਅੰਦਰ ਤਾਂ ਹੀ ਇਹ ਛਾਤੀ ਰੋਗ ਦਾ ਬੋਝ ਪਿਆ ਰਹਿੰਦਾ ਹੈ। 
॥੫੯॥ 

567 


5।। 53000 38000 50101 । ੬09 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਜਨਮ ਮਰਨ ਕੀ ਪੀਰਾ ਪਾਈ । ਸੁਖ ਤੋ ਰਹਯੋ,ਭਯੋ ਦੁਖਦਾਈ। 
ਪਿੱਤੀ ਬਿਸ਼ੈ ਬਾਸ਼ਨਾ ਜਾਂਹੀ । ਤੇ ਸੁਨ ਕੇ ਨਿਸੰਕਾਂ ਹੁਇ ਜਾਹੀਂ॥੬੦॥ 


ਬੀਚ ਬਿਸ਼ੈ ਕੇ ਫਸਕੇ ਸੋਈ। ਓਰਕ£ ਨਰਕ ਗਮਨ ਤਿਨ ਹੋਈ। 
ਬਿਸ਼ਯਨ ਬਿਖੇ ਪ੍ਰਵਿਰਤਨ ਜੋਈ । ਅਤੀਸਾਰ ਇਹ ਖਰੋ ਦੁਖੋਈ॥੬੧॥ 


ਤਾਂਤੇ ਮਿਸਰੀ ਭਗਤਿ ਸੰਜੂਤੀ? । ਲਖਹਿ' ਗਯਾਨ ਤਿਨ ਕੀ ਮਤਿ ਪੂਤੀ”। 
ਨਿਸ਼ਚਾ ਰਿਦੇ ਗਜਾਨ ਕੋ ਧਰਹੀ' । ਭਾਉ ਭਗਤਿ ਬਾਹਰ ਸੁਭ ਕਰਹੀ॥੬੨॥ 


ਤਿਨਕੋ ਦੁਖ ਨਹਿ' ਲਾਗੇ ਕੋਈ । ਸੁਖਾ ਭਾ, ਪਹੁੰਚ ਪਰਮ ਪਦ ਹੋਈ। 
ਇਹ ਸਿੱਧਾਂਤ ਸਬਨ ਤੇ ਨੀਕਾ । ਹੁਇ ਉਧਾਰ ਜਗ ਤੇ ਜਿਉ' ਜੀ ਕਾ॥੬੩॥ 


ਕਲਿ ਮੈਂ ਔਰ ਉਪਾਇ ਨ ਕੋਈ । ਭਗਤਿ ਗ੍ਯਾਨ ਤੇ ਕੈਵਲਾਂ ਹੋਈ। 
ਤਿਨ ਕੀ ਪ੍ਰਾਪਤਿ ਜੇ ਨਰ ਚਹਿਈ' । ਸੋ ਸਤਸੰਗ ਖੋਜ ਜਗ ਲਹਿਈਂ£ ॥੬੪॥ 


ਕਰਹਿ ਭਾਉ ਸੇਵਾ ਤਹਿ' ਠਾਨੈ । ਬਚਨ ਸੁਨੈ ਤਿਨ, ਦੇ ਮਨ ਕਾਨੈ”। 
ਕਾਮ ਕ੍ਰੋਧ,ਲੋਭਾਦਿਕ,ਬਨ ਕੋ । ਹੈ ਸਤਸੰਗ ਕੁਠਾਰਦਂ ਕਦਨ ਕੋ॥੬੫॥ 


ਤਮ ਅੱਗਯਾਨਹਿ' ਭਾਨੁ ਸਮਾਨਾ । ਬਿਸ਼ਯ ਤਪਤ£ ਕੋ ਛਾਇ'£ ਮਹਾਂਨਾ। 
ਪੁਨ ਸਤਸੰਗ ਅਹੈ ਸਮ ਸਾਗਰ । ਜਿਸ ਮਹਿ' ਅਸ ਸੁਠ ਰਤਨ ਉਜਾਗਰ॥੬੬॥ 


ਮੈਤ੍ਰੀ'', ਮੁਦਿਤਾ'?, ਸਤ, ਸੰਤੋਖੰ । ਕਰਨਾ, ਛਿਮਾ; ਖਾਰ ਨਹਿ' ਦੋਖੰ। 
ਧੀਰਜ, ਗਯਾਨ ਵਿਰਾਗ, ਵਿਚਾਰਾ । ਭਾਉ, ਭਗਤਿ, ਭਲ ਮੋਖ ਦਵਾਰਾ॥ ੬੭॥ 


568 
5।। 53000 38001 50101 ਹ। ੬0੫ ੧3101500੫੧)6011.60।। 


ਅਧਿਆਇ 51 ਗਿਆਨ ਦਾ ਉਪਦੇਸ਼ ਦੇਣਾ 


(ਐਸੇ ਮਨੁੱਖ) ਜਨਮ-ਮਰਨ ਦੇ ਦੁੱਖ ਪਾਉਂਦੇ ਹਨ ਤੇ ਸੁੱਖਾਂ ਤੋਂ ਵਾਂਝੇ ਰਹਿ ਕੇ ਦੁੱਖ-ਕਲੇਸ਼ਾਂ 
ਵਿੱਚ ਪੈ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਵਿਚ ਵਿਸ਼ੇ-ਵਾਸ਼ਨਾ ਰੂਪੀ ਪਿੱਤੀ ਹੈ, ਉਨ੍ਹਾਂ ਬਾਰੇ ਨਿਸੰਗਾ 
ਹੋ ਕੇ ਸੁਣ ਲਵੋ। ॥੬੦॥ 


ਉਨ੍ਹਾਂ ਲੋਕਾਂ ਦਾ ਵਿਸ਼ੇ-ਵਿਕਾਰਾਂ ਵਿਚ ਫਸ ਕੇ, ਆਖਰ£ ਉਨ੍ਹਾਂ ਨੂੰ ਨਰਕ ਵਿਚ ਹੀ ਪਹੁੰਚਣਾ 
ਪੈਂਦਾ ਹੈ। ਵਿਸ਼ੇ-ਵਿਕਾਰਾਂ ਦਾ ਵਰਤਣਾ (ਜਾਣੀ ਇਸ ਦੇ ਸੁਆਦ ਵਿਚ ਪੈਣਾ) ਉਨ੍ਹਾਂ ਮਨੁੱਖਾਂ 
ਨੂੰ ਦਸਤ ਰੂਪੀ ਦੁੱਖਾਂ ਦਾ ਲੱਗਣਾ ਸਹੀ ਦੁੱਖ ਹੈ। ॥੬੧॥ 


ਇਸ ਕਰਕੇ ਉਨ੍ਹਾਂ ਵਾਸਤੇ ਜਿਵੇਂ ਘਿਉ ਵਿਚ ਮਿਸਰੀ ਰਲਾ? ਕੇ ਦੇਣ ਵਾਂਗ ਜੇਕਰ ਭਗਤੀ 
ਰੂਪੀ ਮਿਸਰੀ ਸਮੇਤ ਗਿਆਨ ਦਿੱਤਾ ਜਾਵੇ ਤਾਂ ਸਮਝੋ ਉਨ੍ਹਾਂ ਦੀ ਬੁੱਧ ਪਵਿੱਤਰ” ਹੋ ਜਾਂਦੀ ਹੈ। 
ਜੋ ਨਿਸ਼ਚਾ ਕਰਕੇ ਹਿਰਦੇ ਵਿਚ ਗਿਆਨ ਧਾਰਨ ਕਰਦੇ ਹਨ ਤਾਂ ਚੰਗੀ ਭਗਤੀ ਫਿਰ ਸਭ 
ਕੁੱਝ ਚੰਗਾ ਕਰ ਦਿੰਦੀ ਹੈ ॥੬੨॥ 


ਉਨ੍ਹਾਂ ਲੋਕਾਂ ਨੂੰ ਕੋਈ ਦੁੱਖ ਨਹੀਂ' ਪਹੁੰਚਦਾ, ਉਹ ਸੁੱਖ ਪ੍ਰਾਪਤ ਕਰਦੇ ਹੋਏ ਪਰਮਪਦ ਨੂੰ ਪ੍ਰਾਪਤ 
ਹੋ ਜਾਂਦੇ ਹਨ। ਇਹ ਸਭ ਤੋ ਉੱਤਮ ਸਿਧਾਂਤ ਹੈ, ਜਿਸ ਰਾਹੀਂ ਜੀਵ ਦਾ ਇਸ ਜੱਗ ਤੋਂ ਉਧਾਰ 
ਹੁੰਦਾ ਹੈ। ॥੬੩॥ 


ਕਲਜੁਗ ਵਿਚ ਇਸ ਵਿਧੀ ਤੋ ਬਗੈਰ ਕੋਈ ਹੋਰ ਉਪਾਅ ਨਹੀਂ ਹੈ। ਬਸ ਭਗਤੀ-ਗਿਆਨ 
ਰਾਹੀਂ ਹੀ ਮੁਕਤੀ# ਪ੍ਰਾਪਤ ਹੋ ਸਕਦੀ ਹੈ। ਜੋ ਵੀ ਮਨੁੱਖ ਇਸ ਦੀ ਪ੍ਰਾਪਤੀ ਚਾਹੁੰਦਾ ਹੈ ਤਾਂ 
ਉਹ ਸਤਿਸੰਗ ਵਿੱਚੋ ਹੀ ਪ੍ਰਾਪਤ ਕਰਕੇ ਇਸ ਜੱਗ ਤੋ ਪਾਰ£ ਹੋ ਜਾਵੇਗਾ। ॥੬੪॥ 


ਬੰਦਾ ਪ੍ਰੇਮ-ਸਹਿਤ ਮਨ ਵਿਚ ਧਾਰ ਕੇ (ਸਤਿਸੰਗਤ ਵਿਚ) ਸੇਵਾ ਕਰੇ ਤੇ ਮਨ ਲਗਾ ਕੇ ਕੰਨਾੱ 
ਲਾ ਕੇ, ਸਤਿਸੰਗਤ ਦੇ ਬਚਨ ਸੁਣੇ। ਇਹ ਕਾਮ, ਕਰੋਧ, ਲੋਭ ਵਗੈਰਾ ਦਾ ਜੋ ਜੰਗਲ ਹੈ, ਤਾਂ 
ਇਨ੍ਹਾਂ ਨੂੰ ਸਤਿਸੰਗਤ ਰੂਪੀ ਹੀ ਕੱਟਣ ਵਾਲਾ ਕੁਹਾੜਾ£ ਹੈ। ॥੬੫॥ 


ਅਗਿਆਨਤਾ ਦਾ ਹਨ੍ਹੇਰਾ ਉਸ ਸੂਰਜ ਦੇ ਸਮਾਨ ਹੈ, ਜੋ ਵਿਸ਼ੇ ਰੂਪੀ ਵੱਡੀ ਤਪਸ਼” ਵਾਸਤੇ 
ਛਾਂ'? ਦੇ ਬਰਾਬਰ ਹੈ। ਫਿਰ ਸਤਿਸੰਗ ਉਸ ਸਮੁੰਦਰ ਦੀ ਨਿਆਈਂ' ਹੈ, ਜਿਸ ਵਿੱਚੋ ਬਹੁਤ 
ਕੀਮਤੀ ਸੁੰਦਰ ਰਤਨ ਜਵਾਹਰ ਉਜਾਗਰ ਹਨ। ॥੬੬॥ 


ਮਿੱਤਰਤਾ! ਭਾਵ, ਪ੍ਰਸੰਨਤਾ, ਸੱਚ ਅਤੇ ਸੰਤੋਖ ਤੋਂ ਇਲਾਵਾ ਕਰੁਨਾ ਤੇ ਖਿਮਾ, ਜੋ ਸਤਿਸੰਗ 
ਰੂਪੀ ਸਮੁੰਦਰ ਵਿੱਚ ਰਹਿੰਦੇ ਹਨ, ਉਨ੍ਹਾਂ ਦਾ ਖਾਰਾਪਨ'? ਦੁੱਖਦਾਈ ਨਹੀਂ ਬਣਦਾ। ਧੀਰਜ, 
ਗਿਆਨ, ਵੈਰਾਗ, ਵਿਚਾਰ ਅਤੇ ਭਗਤੀ-ਭਾਵ, ਮੁਕਤੀ ਪ੍ਰਾਪਤ ਕਰਨ ਦਾ ਇਹ ਸੁੰਦਰ 
ਦਰਵਾਜ਼ਾ ਹੈ। ॥੬੭॥ 


5।। 53000 38000 50101 ਹ। ੬0੫ ਵਾ _੬ਗ੧0॥812॥0%/60181.60॥ 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਮ ਦਮ ਜੋਗ ਆਦਿ ਜੇ ਸਬਹੀ । ਉਪਜੈ' ਸਦਾ ਨ ਨਿਖੁਟੈਂ ਕਬਿਹੀ। 
ਜੋ ਇਸ ਸਾਗਰ ਬੀਚ ਸਮਾਵੈ । ਕਹੋ ਕਿਉ' ਨ ਆਨੱਦ ਪਦ ਪਾਵੈ॥੬੮॥ 


ਸਭ ਸਾਧਨ ਮੁਖ ਸਤਸੰਗ ਜੋਈ । ਇਸ ਮਿਲਨੇ ਸਭ ਪ੍ਰਾਪਤਿ ਹੋਈ । 
ਜਿਨ ਪਾਛੇ ਕੀਨੋ ਸਤਸੰਗਾ । ਮੁਕਤ ਭਏ ਸੇ, ਤਿਨ ਭ੍ਰਮ ਭੰਗਾ' ॥੬੯॥ 


ਜੇ ਅਬ ਪੀਤ ਧਾਰ ਉਰ ਕਰਹੈ'`। ਨਿਹਸੰਸੈ? ਭਵਸਾਗਰ ਤਰਹੈ'। 
ਬਹੁਰ ਜਿ ਕਰਹੈ' ਔਰ ਅਗਾਰੀ । ਤਿਨ ਕੀ ਹੋਵਹਿ ਮੋਖ” ਸੁਖਾਰੀ॥ ੭੦॥ 


ਮਹਾਂ ਭਾਗ ਲਹਿਣੇ ਸੁਨ ਲੀਜੈ । ਤਾਂਤੇ ਸਤਸੰਗ ਰੀਤਿ ਕਰੀਜੈ। 
ਭਾਉ ਭਗਤਿ ਕਰਨੀ ਬਿਧਿ ਨੀਕੀ । ਰਿਦੈ ਗਯਾਨ ਗਤਿ ਹੈ ਇਸ ਜੀਕੀ”॥੭੧॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉਤ੍ਰਾਰਧੇ 'ਸ੍ਰੀ ਲਹਿਣੇ ਜੀ ਕੋ ਉਪਦੇਸ” ਪ੍ਰਸੰਗ ਬਰਨਨੰ 
ਨਾਮ ਇਕ ਪੰਚਾਸਮੋ ਧਜਾਇ ॥੫੧॥ 


ਰ੍ 570 
5।। 53000 38000 50101 । ੬0੫9 ੧3101500੫੧)60011.60।। 


ਅਧਿਆਇ 51 ਗਿਆਨ ਦਾ ਉਪਦੇਸ਼ ਦੇਣਾ 


ਇਹ ਸਾਰੇ ਦੁੱਖ ਸਦਾ ਲਈ ਨਹੀ' ਹਟਦੇ,(ਸਗੋ) ਉਤਪੰਨ ਹੁੰਦੇ ਹਨ। ਇਸ ਲਈ ਜੋ ਇਸ 
ਸਤਿਸੰਗਤ ਰੂਪੀ ਸਮੁੰਦਰ ਵਿਚ ਸਮਾ ਜਾਂਦਾ ਹੈ ਤਾਂ ਕਿਉਂ ਨਾ ਕਹੀਏ ਕਿ ਉਸ ਨੂੰ ਅਨੰਦ 
ਪ੍ਰਾਪਤੀ ਦਾ ਪਦ ਨਹੀ' ਮਿਲੇਗਾ। ॥੬੮॥ 


ਸੋ ਜਿੰਨੇ ਵੀ ਇਨ੍ਹਾਂ (ਚੀਜ਼ਾਂ) ਨੂੰ ਪ੍ਰਾਪਤ ਕਰਨ ਦੇ ਤਰੀਕੇ ਹਨ, ਸਭ ਦਾ ਮੁੱਖ-ਸਾਧਨ ਸਤਿਸੰਗ 
ਹੈ, ਜਿਸ ਦੇ ਮਿਲਾਪ ਨਾਲ ਸਭ ਕੁੱਝ ਪ੍ਰਾਪਤ ਹੋ ਜਾਂਦਾ ਹੈ। ਜਿਨ੍ਹਾਂ ਨੇ ਵੀ ਪਹਿਲੇ ਸਤਿਸੰਗ 
ਕੀਤਾ ਹੈ, ਉਨ੍ਹਾਂ ਦੇ ਸਾਰੇ ਭਰਮ-ਭੁਲੇਖੇ ਨਸ਼ਟ ਹੋ ਗਏ ਅਤੇ ਉਹ ਮੁਕਤੀ ਨੂੰ ਪ੍ਰਾਪਤ ਹੋ 
ਗਏ। ॥੬੯॥ 


ਜੋ ਵੀ ਮਨ ਵਿਚ ਪ੍ਰੀਤ ਵਸਾ ਕਰਕੇ ਸਤਿਸੰਗਤ ਕਰਦੇ ਹਨ, ਉਹ ਬਿਨਾਂ ਝਿਜਕ? ਦੇ, ਇਸ 
ਭਵਸਾਗਰ ਨੂੰ ਪਾਰ ਕਰ ਲੈਂਦੇ ਹਨ। ਦੂਸਰੀ ਗੱਲ ਜੋ ਪਹਿਲੀ ਉਮਰ ਤੋਂ ਹੀ ਸਤਿਸੰਗਤ ਕਰਨ 
ਲੱਗ ਪੈਂਦੇ ਹਨ, ਉਨ੍ਹਾਂ ਦੀ ਮੁਕਤੀ? ਸੋਖਾਲਿਆਂ ਹੋ ਜਾਂਦੀ ਹੈ ॥੭੦॥ 


ਹੇ ਵੱਡੇ ਭਾਗਾਂ ਵਾਲੇ ਲਹਿਣੇ! ਇਹ ਸੁਣ ਲਵੋ। ਸੋ ਇਸ ਕਰਕੇ ਸਤਿਸੰਗਤ ਦੀ ਰੀਤ ਚਲਾਈ 
ਰੱਖਣੀ ਹੈ। ਸੁੰਦਰ ਢੰਗ ਨਾਲ ਪ੍ਰੇਮਾ-ਭਗਤੀ ਕਰਨੀ ਹੈ, ਤਾਂ ਹੀ ਜੀਵ ਦੇ ਹਿਰਦੇ ਵਿਚ 
ਗਿਆਨ ਅਤੇ ਮੁਕਤੀ ਦੀ ਪ੍ਰਾਪਤੀ ਹੋਵੇਗੀ। ” ॥੭੧॥ 


ਸ੍ਰੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਭਾਈ ਲਹਿਣਾ ਜੀ ਨੂੰ ਉਪਦੇਸ਼” ਨਾਮੀ 
ਇੱਕਵੰਜਵਾਂ ਅਧਿਆਇ ਸਮਾਪਤ ਹੋਇਆ। 


5।। 53000 38000 50101 ਹ। ੬099 ਕਰ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਸਾਰ 


ਲਹਿਣੇ ਨੇ ਗੁਰੂ ਜੀ ਅੱਗੇ ਆਤਮ-ਸਰੂਪ ਨੂੰ ਜਾਣਨ ਦੀ ਇੱਛਾ ਪ੍ਰਗਟਾਈ ਤੇ ਕਿਹਾ 
ਕਿ ਮੈਨੂੰ ਤਾਂ ਖ਼ੁਸ਼ੀਆਂ-ਗਮੀਆਂ ਲੱਗੀਆਂ ਰਹਿੰਦੀਆਂ ਹਨ। ਮੇਰੇ ਹਿਰਦੇ ਵਿੱਚ ਬਹੁਤ ਹੀ 
ਅਗਿਆਨਤਾ ਹੈ। ਗੁਰੂ ਜੀ ਨੇ ਉਸਨੂੰ ਦੱਸਿਆ ਕਿ ਆਤਮਾ ਦਾ ਖ਼ੁਸ਼ੀ-ਗ਼ਮੀ, ਜਨਮ-ਮਰਨ 
ਆਦਿ ਨਾਲ ਕੋਈ ਸਬੰਧ ਨਹੀਂ ਹੈ । ਜਾਗਣ ਦੀ ਅਵਸਥਾ, ਸੁਪਨੇ ਦੀ ਅਵਸਥਾ ਤੇ ਗੂੜ੍ਹੀ 
ਨੀਂਦ ਦੀ ਅਵਸਥਾ, ਇਨ੍ਹਾਂ ਤਿੰਨਾਂ ਅਵਸਥਾਵਾਂ ਵਿੱਚ ਆਤਮਾ ਨੂੰ ਹੀ ਦੇਖਣਹਾਰਾ ਸਮਝੋ। 
ਸੂਖਮ ਪੰਜ ਤੱਤਾਂ ਨੇ, ਸਤੋਗੁਣ ਅੰਸ਼ ਤੋਂ ਅੰਤਹਕਰਣ ਪੈਦਾ ਕੀਤਾ ਹੈ ਤੇ ਉਸ ਅੰਤਹਕਰਣ 
ਵਿੱਚੋਂ ਚਾਰ ਬਿਰਤੀਆਂ ਮਨ, ਬੁੱਧੀ, ਚਿੱਤ ਅਤੇ ਹੰਕਾਰ ਉਪਜੀਆਂ ਹਨ। ਆਤਮ-ਸਰੂਪ ਨੂੰ 
ਇਸ ਤੋਂ ਅਲੱਗ ਸਮਝੋ। ਅੰਤਹਕਰਣ (ਮਨ) ਵਿਚ ਜੋ ਸਤੋਗੁਣ ਦਾ ਅੰਸ਼ ਹੈ, ਚੇਤਨਾ ਦਾ 
ਪ੍ਰਤੀਬਿੰਬ ਵੀ ਉੱਥੇ ਹੀ ਹੁੰਦਾ ਹੈ। ਜਿਨ੍ਹਾਂ ਦੇ ਹਿਰਦੇ ਪਵਿੱਤਰ ਹੋਣ, ਉਹ ਹੀ ਇਸ ਨੂੰ ਵੇਖਿਆ 
ਕਰਦੇ ਹਨ ਅਤੇ ਜਿਨ੍ਹਾਂ ਦੇ ਮਲੀਨ ਹੁੰਦੇ ਹਨ, ਉਹ ਨਹੀਂ' ਦੇਖ ਸਕਦੇ। ਮਨ, ਬੁੱਧੀ ਜੋ ਇਹ 
ਨਾਲ ਹੀ ਬੰਦਾ ਚੰਗੇ-ਮੰਦੇ ਫਲ ਪ੍ਰਾਪਤ ਕਰਦਾ ਹੈ ਅਤੇ ਲੋਕ-ਪਰਲੋਕ ਦੇ ਚੱਕਰ ਵਿੱਚ ਪਿਆ 
ਰਹਿੰਦਾ ਹੈ। 
ਫਿਰ ਗੁਰੂ ਜੀ ਨੇ ਪੰਜ ਕੋਸ਼ “ਅੰਨਮਯ ਕੋਸ਼", 'ਪ੍ਰਾਣਮਯ ਕੋਸ਼”, 'ਮਨੋਮਯ ਕੋਸ਼", “ਬਿਗਯਾਨ 
ਕੋਸ਼”, 'ਅਨੰਦ-ਮਯਾਖਯ” ਤੇ ਪੰਜਵੀ' ਮਾਯਾ-ਰਹਿਤ ਆਤਮਾ ਬਾਰੇ ਵਿਸਥਾਰ ਨਾਲ ਵਰਣਨ 
ਕੀਤਾ ਅਤੇ ਕਿਰਪਾ ਦ੍ਰਿਸ਼ਟੀ ਨਾਲ ਲਹਿਣੇ ਦੀ ਸਾਰੀ ਅਵਿਦਿਆ ਦੂਰ ਕਰ ਦਿੱਤੀ ਸੀ। 
ਆਤਮਾ-ਸਰੂਪ ਦਾ ਦਰਸ਼ਨ ਕਰਕੇ ਲਹਿਣਾ ਲਿਵਲੀਨ ਹੋ ਗਿਆ, ਉਸ ਦੀ ਸਮਾਧੀ ਲੱਗ 
ਗਈ ਸੀ ਭਾਵ ਚੇਤਨਾ ਖਤਮ ਹੋ ਗਈ। ਸਮਾਧੀ ਖੁੱਲ੍ਹਣ `ਤੇ ਲਹਿਣੇ ਨੇ ਗੁਰੂ ਨਾਨਕ ਜੀ ਦੀ 
ਬਹੁਤ ਮਹਿਮਾ ਕੀਤੀ। ਗੁਰੂ ਜੀ ਨੇ ਕਿਹਾ ਕਿ ਤੈਨੂੰ ਬ੍ਰਹਮ-ਗਿਆਨ ਪ੍ਰਾਪਤ ਹੋ ਗਿਆ ਹੈ, 
ਤੇਰੇ ਮਨ ਤੋਂ ਦਵੈਤ-ਭਾਵ ਦਾ ਨਾਸ਼ ਕਰ ਦਿੱਤਾ ਹੈ।ਪਰ ਅੱਗੇ ਭਿਆਨਕ ਕਲਜੁਗ ਵਿੱਚ 
ਬਹੁਤ ਖੋਟੀ-ਬੁੱਧੀ ਵਾਲੇ ਲੋਕ ਪੈਦਾ ਹੋਣਗੇ। ਤੁਸਾਂ ਸਤਿਸੰਗਤ ਨਾਲ ਪ੍ਰੀਤੀ ਰੱਖਣੀ ਹੈ। 
ਆਪਣੇ-ਆਪ ਨੂੰ ਕਦੇ ਨਹੀ ਜਣਾਉਣਾ। ਗੁਰੂ ਦਾ ਸਿਮਰਨ ਕਰਦਿਆਂ ਦਿਨ-ਰਾਤ ਗੁਜ਼ਾਰਨਾ 
ਹੈ। ਪ੍ਰਾਣਾਯਾਮ ਵਰਗੇ ਇੰਦਰੀਆਂ ਨੂੰ ਵੱਸ ਕਰਨ ਵਾਲੇ ਜਿਤਨੇ ਵੀ ਆਸਨ ਹਨ, ਉਨ੍ਹਾਂ ਨਾਲ 
ਇਹ ਸਾਰੇ ਦੁੱਖ ਸਦਾ ਲਈ ਨਹੀਂ ਹਟਦੇ, ਸਗੋ ਉਤਪੰਨ ਹੁੰਦੇ ਹਨ। ਸਭ ਦਾ ਚੰਗਾ ਸਾਧਨ 
ਸਤਿਸੰਗ ਹੈ, ਜਿਸ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਤੇ ਸੁਖਾਲੀ ਮੁਕਤੀ ਮਿਲ ਜਾਂਦੀ ਹੈ। 
ਸੋ, ਇਸ ਲਈ ਵੱਡੇ ਭਾਗਾਂ ਵਾਲੇ ਲਹਿਣੇ ! ਤੁਸਾਂ ਨੇ ਸਤਿਸੰਗਤ ਦੀ ਰੀਤ ਚਲਾਈ ਰੱਖਣੀ ਹੈ। 
ਸੁੰਦਰ ਢੰਗ ਨਾਲ ਪ੍ਰੇਮਾ-ਭਗਤੀ ਕਰਨੀ ਹੈ ਤਾਂ ਜੋ ਜੀਵਾਂ ਨੂੰ ਗਿਆਨ ਅਤੇ ਮੁਕਤੀ ਪ੍ਰਾਪਤ ਹੋ 
ਸਕੇ । 


5।। 53000 8001 5001 6408) ੧3101500੫੧)6011.60।। 


ਅਧਿਆਇ 51 ਗਿਆਨ ਦਾ ਉਪਦੇਸ਼ ਦੇਣਾ 


(1) ਅੰਤਹਕਰਣ, ਮਨੁੱਖ ਦੇ ਅੰਤਰ ਦੀ ਇੰਦਰੀ ਹੈ, ਜਿਸ ਦੇ ਸੰਜੋਗ ਨਾਲ ਬਾਹਰਲੀਆਂ 
ਇੰਦਰੀਆਂ ਕਾਰਜ ਕਰਦੀਆਂ ਹਨ। ਵਿਦਵਾਨ ਲੋਕਾਂ ਨੇ ਇਸ ਦੇ ਚਾਰ ਭੇਦ ਕੀਤੇ ਹਨ: 


1. ਮਨ: ਜਿਸ ਰਾਹੀ ਸੰਕਲਪ-ਵਿਕਲਪ ਫੁਰਦੇ ਹਨ। 
2. ਬੁੱਧਿ: ਜਿਸ ਤੋ' ਵਿਚਾਰ ਅਤੇ ਨਿਸ਼ਚੇ ਪੈਦਾ ਹੁੰਦੇ ਹਨ। 
3. ਚਿੱਤ: ਜਿਸ ਨਾਲ ਗੱਲਾਂ ਦਾ ਚੇਤਾ ਹੁੰਦਾ ਹੈ। 
`_ 4. ਅਹੰਕਾਰ: ਜਿਸ ਨਾਲ ਸੰਸਾਰਕ-ਪਦਾਰਥਾਂ ਨਾਲ ਸਬੰਧ ਹੁੰਦਾ ਹੈ। 


ਗੁਰੂ ਨਾਨਕ ਦੇਵ ਜੀ ਨੇ ਜਪੁ ਸਾਹਿਬ ਵਿੱਚ ਇਨ੍ਹਾਂ ਚਾਰ-ਭੇਦਾਂ ਦਾ ਜ਼ਿਕਰ ਇੰਜ 
ਕੀਤਾ ਹੈ: 
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥ 
(ਗੁ. ਗੁੰ. ਸਾਹਿਬ, ਪੰਨਾ 8) 


(੯2) ਪੁਰਾਣਾਂ ਵਿੱਚ ਕਥਾ ਹੈ: ਇੱਕ ਸਮੇ' “ਕਾਲਕੈਯ” ਦੈੱਤ ਸੰਸਾਰ ਵਿੱਚ ਵੱਡਾ ਉਪਦ੍ਵ 
ਦੇਣ ਲੱਗੇ। ਜਦ ਦੇਵਤੇ ਉਨ੍ਹਾਂ ਦੈੱਤਾਂ ਨੂੰ ਮਾਰਨ ਜਾਂਦੇ ਤਾਂ ਉਹ ਸਮੁੰਦਰ ਵਿੱਚ ਜਾ ਲੁਕਦੇ । ਉਸ 
ਵਕਤ “ਅਗਸਤ” ਰਿਖੀ, ਜੋ ਰਿਗਵੇਦ ਦੀਆਂ ਅਨੇਕਾਂ ਰਿਚਾਵਾਂ (ਰਚਨਾਵਾਂ) ਦਾ ਪ੍ਰਸਿੱਧ 
ਕਰਤਾ ਸੀ, ਉਸ ਨੇ ਦੇਵਤਿਆਂ ਦੀ ਪ੍ਰਾਰਥਨਾ ਸੁਣੀ ਅਤੇ ਉਹ ਸਾਰੇ ਸਮੁੰਦਰ ਨੂੰ ਪੀ ਗਿਆ। 
ਜਿਸ ਕਰਕੇ ਦੇਵਤਿਆਂ ਨੇ ਉਨ੍ਹਾਂ ਦੈੱਤਾਂ ਦਾ ਨਾਸ਼ ਕੀਤਾ। ਇਸ ਕਰਕੇ ਅਗਸਤ ਰਿਸ਼ੀ ਦਾ 
ਨਾਮ “ਪੀਤਾਵਧੀ” ਅਰਥਾਤ ਸਮੁੰਦਰ ਚੁਲੁਕ (ਸਮੁੰਦਰ ਪੀਣ ਵਾਲਾ) ਪ੍ਰਸਿੱਧ ਹੋਇਆ। 


5।। 58000 ਹ800( 5॥0। 3 ੬0) _?” ।੧ਗ੧੧0੧1੨॥0੫੧6%01300।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


94 & 
(ਗੁਰੂ ਜਸ ਮਹਾਤਮ। ਹੋਰ ਪਰਤਾਵੇ। ਤਖਤ ਦੇਣਾ, ਜਪੁਜੀ ਮਹਿਮਾ) 


ਦੋਹਰਾ 
ਕਰ ਕਾਗਜ ਨਿਜ ਰਿਦੇ ਕੋ ਮਸੂ ਸੁਮੱਤਿ ਬਨਾਇ। 
ਸ੍ਰੀ ਸਤਿਗੁਰ ਕੋ ਜਸੁ ਲਿਖਹਿ ਤਬਹਿ ਪਰਮਗਤਿ ਪਾਇ ॥੧॥ 


ਚੌਪਈ 
--ਸੀ ਗੁਰ ਨਾਨਕ ਕ੍ਰਿਪਾਨਿਧਾਨਾ'ਂ । ਇਉਂ ਉਪਦੇਸ਼ਯੋ ਤੱਤ ਗਯਾਨਾ। 
ਕੇਤਿਕ ਬਹੁਰ ਬਿਤਾਯੋ ਕਾਲਾ ( ਸੇਵਹਿ ਲਹਿਣਾ ਭਾਉ ਬਿਸਾਲਾ॥੨॥ 


ਜਿਉਂ ਤਰੁ ਸਾਖ ਨਿਵੈ ਫਲ ਪਾਈ । ਤੈਸੀ ਗਤਿ? ਲਹਿਣੇਂ ਠਹਿਰਾਈ। 
ਦੇਖ ਨਿੰਮਰਤਾ ਪਰਮ ਘਨੇਰੀ । ਦਿਨ ਪ੍ਰਤਿ ਕ੍ਰਿਪਾ ਸਵਾਇ ਬਧੇਰੀ॥੩॥ 


ਅਜਰ ਜਰਨ ਲੱਛਨ ਪਹਿਚਾਨਾ । ਅਧਿਕ ਪ੍ਰਸੀਦੇ” ਸ੍ਰੀ ਗਤਿਦਾਨਾ। 
ਇਸ ਬਿਧਿ ਕੋ ਰੁਖ ਜੋ ਗੁਰ ਕੇਰਾ । ਦਿਨ ਪ੍ਰਤਿ ਬਧੈ ਸਰਬ ਨੈ ਹੇਰਾ”॥੪॥ 


ਮਿਲਹਿੰ ਪਰਸਪਰ ਕਹੈ ਬਨਾਈ । “ਸ੍ਰੀ ਲਹਿਣੇ ਪਰ ਕ੍ਰਿਪਾ ਸਵਾਈ। 
ਅਨੁਮਾਨਹਿ ਤੇ ਪਰੈ ਲਖਾਈ । ਅਪਨੋ ਤਖਤ” ਦੇਹਿ ਤਿਹ' ਤਾਈਂ ॥੫॥ 


ਸਿਰੀਚੰਦ ਸੁਤ ਲਖਮੀਦਾਸੰ । ਇਨਹਿ ਦੇਂਯ,ਕਛੂ ਨਹਿ ਭਰਵਾਸੰ£”। 
ਇਸ ਪ੍ਰਕਾਰ ਸ਼ੁਹਰਤ” ਭਈ ਸਾਰੈ । ਬੈਠੇ ਆਪਹਿਂ ਬੀਚ ਉਚਾਰੈ' ॥੬॥ 


“ਸਿੱਖੀ ਪਰਖੀ ਜਬਹਿ ਕ੍ਰਿਪਾਲਾ । ਨਿੱਸਚਲ ਰਹਯੋ ਸਰਬ ਹੀ ਕਾਲਾ। 
ਯਾਂਤੇ ਦੇਨ ਨਯਾਇ ਹੈ ਤਾਂਹੀ । ਅਚਰਜ ਕਿਛੁ ਨ ਲਖਹੁ ਮਨ ਮਾਂਹੀ`॥ ੭॥ 


ਸੁਣੀ ਸੁਲੱਖਣੀ ਸੁਧ ਅਸ ਕਾਨਾ । ਹਿਰਦੇ ਉਪਜਜਯੇ ਖੋਭਂ ਮਹਾਨਾ। 
ਚਿੰਤਾਤੁਰ ਹੁਇ ਤੂਰਨ ਆਈ । ਜਹਿਂ ਧ੍ਰਮਸਾਲ ਹੁਤੇ ਜਗ ਸਾਂਈਂ॥੮॥ 


5।। 53000 2801 510 ਹ। €003% ੧3101500੫੧)60011.60।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਅਧਿਆਇ ਬਵੰਜਵਾਂ 
(ਹੋਰ ਪਰਤਾਵੇ ।- ਗੁਰਤਾ (ਗੱਦੀ) ਦੇਣੀ । ਜਪੁਜੀ ਦੀ ਮਹਿਮਾ) 


ਦੋਹਰਾ 

ਜੇਕਰ ਤੂੰ ਆਪਣੇ ਮਨ ਨੂੰ ਕਾਗਜ਼ ਬਣਾ ਲਵੇਂ' ਅਤੇ ਸ੍ਰੇਸ਼ਟ-ਬੁੱਧੀ ਨੂੰ ਸਿਆਹੀ ਬਣਾ ਲਵੇਂ', 
(ਇਸ ਸਿਆਹੀ ਨਾਲ (ਉਸ ਕਾਗਜ਼ ਉੱਤੇ) ਗੁਰੂ ਜੀ ਦਾ ਜਸ ਲਿਖੇਂਗਾ ਤਾਂ ਹੀ ਤੂੰ ਪਰਮਗਤੀ 
ਨੂੰ ਪ੍ਰਾਪਤ ਕਰੇਂਗਾ। ॥੧॥ 


ਚੌਪਈ 

ਇਸ ਤਰਾਂ ਕਿਰਪਾ ਦੇ ਭੰਡਾਰਾ ਗੁਰੂ ਨਾਨਕ ਜੀ ਨੇ ਤੱਤ-ਗਿਆਨ ਦਾ ਉਪਦੇਸ਼ ਦਿੱਤਾ। ਫਿਰ 
(ਉਥੇ) ਕਾਫੀ ਸਮਾਂ ਬਤੀਤ ਕੀਤਾ। ਲਹਿਣਾ ਜੀ ਬਹੁਤ ਪ੍ਰੇਮ ਨਾਲ ਸੇਵਾ ਕਰਦੇ ਰਹੇ 
ਸਨ। ॥੨॥ 


ਜਿਵੇਂ ਫਲ ਲੱਗਣ ਕਰ ਕੇ ਬਿਰਛ ਦੀ ਟਾਹਣੀ ਝੁਕ ਜਾਇਆ ਕਰਦੀ ਹੈ, ਇਵੇ' ਹੀ ਲਹਿਣਾ 
ਜੀ ਦੀ ਹਾਲਤ? ਹੋ ਗਈ ਸੀ। ਉਸ ਦੀ ਬੇਹੱਦ ਨਿਮਰਤਾ ਤੱਕ ਕੇ ਗੁਰੂ ਜੀ ਦੀ ਉਸ ਉੱਪਰ 
ਕਿਰਪਾ-ਦ੍ਰਿਸ਼ਟੀ ਦਿਨ ਪ੍ਰਤੀ ਦਿਨ ਵਧਦੀ ਗਈ। ॥੩॥ 


ਮੁਕਤੀ ਦੇ ਦਾਤਾ (ਗੁਰੂ ਨਾਨਕ ਜੀ) ਉਸ (ਲਹਿਣੇ) ਅੰਦਰ ਨਾ ਜਰੇ ਜਾ ਸਕਣ ਨੂੰ ਜਰ ਲੈਣ 
ਵਾਲੇ ਅੰਸ਼ ਦੇਖ ਕੇ ਬਹੁਤ ਹੀ ਖੁਸ਼? ਹੋਏ । ਸੰਗਤਾਂ ਨੇ ਵੀ ਲਹਿਣਾ ਜੀ ਪ੍ਰਤੀ ਗੁਰੂ ਜੀ ਦੇ ਦਿਨ- 
ਪ੍ਰਤੀ-ਦਿਨ ਬਹੁਤ ਵਧਦੇ ਜਾਂਦੇ ਝੁਕਾਅ ਨੂੰ ਵੇਖਿਆ। ॥੪॥ 


ਸਾਰੇ ਆਪਸ ਵਿੱਚ ਮਿਲ ਕੇ ਇੱਕ-ਦੂਸਰੇ ਨੂੰ ਕਹਿੰਦੇ, “ਗੁਰੂ ਜੀ ਦੀ ਲਹਿਣਾ ਜੀ ਉੱਪਰ ਬਹੁਤ 
ਹੀ ਕਿਰਪਾ-ਦ੍ਰਿਸ਼ਟੀ ਹੋਈ ਜਾਪਦੀ ਹੈ। ਅੰਦਾਜ਼ਾ ਲਾਏ ਤੋਂ ਇਹ ਹੀ ਜਾਣਿਆ ਜਾ ਸਕਦਾ ਹੈ, 
ਉਹ ਆਪਣੀ ਗੱਦੀ” ਉਸ (ਲਹਿਣਾ ਜੀ) ਨੂੰ ਹੀ ਦੇਣਗੇ। ॥੫॥ 


(ਆਪਣੇ ਪੁੱਤਰਾਂ) ਸਿਰੀ ਚੰਦ ਤੇ ਲੱਖਮੀ ਦਾਸ ਨੂੰ ਗੱਦੀ ਦੇਣਾ ਕੋਈ ਯਕੀਨੀ£ ਨਹੀਂ ਹੈ। ” 
ਇਵੇਂ ਸਾਰੇ ਹੀ ਲਹਿਣੇ ਦੀ ਪ੍ਰਸਿੱਧੀ” ਹੋ ਗਈ ਸੀ ਤੇ ਸਾਰੇ ਬੈਠੇ ਆਖ ਰਹੇ ਸਨ। ॥੬॥ 


ਜਦੋਂ ਗੁਰੂ ਜੀ ਨੇ ਸਿੱਖੀ ਦੀ ਪਰਖ ਕੀਤੀ ਸੀ ਤਾਂ ਲਹਿਣਾ ਜੀ ਸਾਰਾ ਸਮਾਂ ਅਡੋਲ ਹੀ ਰਹੇ ਸਨ, 
ਇਸ ਲਈ ਉਸ ਨੂੰ ਗੱਦੀ ਦੇਣਾ ਇਨਸਾਫ ਹੈ, ਸੋ ਮਨ ਵਿੱਚ ਹੈਰਾਨੀ ਨਾ ਸਮਝੋ।” ॥੭॥ 


ਜਦੋਂ ਮਾਤਾ ਸੁਲੱਖਣੀ ਜੀ ਨੇ ਆਪਣੇ ਕੰਨੀਂ ਇਹ ਖ਼ਬਰ ਸੁਣੀ ਤਾਂ ਉਨ੍ਹਾਂ ਦੇ ਹਿਰਦੇ ਨੂੰ ਬਹੁਤ 
ਦੁੱਖ ਪਹੁੰਚਿਆ। ਉਹ ਚਿੰਤਾ ਵਿੱਚ ਤੁਰੰਤ ਹੀ ਉੱਥੇ ਆਣ ਪਹੁੰਚੀ, ਜਿਥੇ ਜਗਤ ਦੇ ਸਵਾਮੀ 
(ਗੁਰੂ ਜੀ) ਧਰਮਸਾਲਾ ਵਿੱਚ ਬੈਠੇ ਹੋਏ ਸਨ। ॥੮॥ 


5।। 53000 8000 50101 ਹ। ੬0 57 _ ੧8001੧1ਇ॥00੫੧601੧8।.60।। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦ੍ਰੈ ਸੁਤ ਬੈਠੇ ਤਹਾਂ ਸਮੀਪਾ । ਸੇਵਹਿ ਪਦ ਤੇਹਣ ਕੁਲ ਦੀਪਾ। 
ਔਰ ਸਿੱਖ ਕੇਤਿਕ ਨਿਜਕਾਨੇ' ਤਹਿ' ਚਲ ਆਈ ਮਨ ਮੁਰਝਾਨੇ॥੯॥ 


ਬੈਠ ਸਮੀਪ ਕਹੀ ਅਸ ਬਾਨੀ ।“ਸੁਨ ਸੀ ਚੰਦ-ਪਿਤਾ, ਗੁਨ ਖਾਂਨੀ!। 
ਕਿਉਂ ਵਿੱਪ੍ੀਤ2 ਆਪ ਮਨ ਠਾਨੀ । ਕਰਹੁ ਰੀਤ ਜਗ ਪਰਮ ਸੁਹਾਨੀ॥੧੦॥ 


ਸਭ ਬਿਧਿ ਲਾਇਕ ਤਾਤ? ਤੁਮਾਰੇ । ਪ੍ਰੀਤਿ ਨ ਕਰਹੁ ਤਿਨਹੁ ਸੰਗਾਰੇ। 
ਜਗ ਮੈਂ` ਜਿਨਕੇ ਬੰਸ ਬਧੇਰਾ । ਸੁਜਸੁ ਹੋਇ ਸਭ ਵਿਖੈ ਘਨੇਰਾ॥੧੧॥ 


ਰਹੇ ਨਾਮ ਜਿਨ ਤੇ ਬੱਖਯਾਤੀ” । --ਅਮੁਕੇ ਕੀ ਕੁਲ ਜਗਤ ਸੁਹਾਤੀ --। 
ਅਸ ਗੁਨਕਾਰਨ” ਸੁਤਨ ਕੋ ਤਯਾਗਾ । ਕਰਹੁ ਦਾਸ ਪਰ ਬਹੁ ਅਨੁਰਾਗਾ$£ ॥੧੨॥ 


ਦੋਹਰਾ 
ਬਹੁਰ ਕਲਾ ਨਿਜ ਵਸਤੁ ਜੋ ਦਈ ਚਹਤਿ ਹੋ ਤਾਂਹਿ। 
ਤਾਤਨ ਤੇ ਅਧਿਕਾਇ ਕਰ ਬੈਠਾਰਹੁ ਜਗ ਮਾਂਹਿ॥੧੩॥ 


ਚੌਪਈ 


ਅਵਤਾਰਾਦਿਕ ਭਏ ਅਗਾਰੀ? । ਕਿਨਹੁਂ ਨ ਕਬਿ ਐਸੀ ਮਤਿ ਧਾਰੀ। 
--ਹੋਤ ਸੁਤਨ ਕੇ ਦਾਸ ਬਧਾਵਾ। ਨਿਜ ਅਸਥਾਨਹਿਦ ਤਾਂਹਿ ਬਿਠਾਵਾ-- ॥੧੪॥ 


ਬਾਤ ਨ ਨੀਕੀ? ਲੇਹੁ ਬਿਚਾਰੀ । ਜੌ ਹਿਰਦੇ ਇਉਂ ਚਾਹ ਤੁਮਾਰੀ। 
ਸੰਤਤਿਂ£ ਚਿਤ ਮੈੱ' ਤਪ ਹੈ ਨੀਤੀ । ਸੁਖ ਨਹਿ ਪਾਵਹਿ ਪਿਖਹਿ ਅਨੀਤੀ” ॥੧੫॥ 


ਭਗਤਿ ਵਛਲਾ' ਸੁਨਕੈ ਅਸਬਾਨੀ । ਕਿਤਕ ਕਾਲ ਲੌ ਤੁਸ਼ਨ ਠਾਨੀ। 
ਤਿਹ ਛਿਨ ਲੇ ਮੂਖਕ? ਮੰਜਾਰੀ'? । ਅਰਧ ਚਰਬ ਕਰ ਗੇਰਿ ਅਗਾਰੀ॥੧੬॥ 


ਸਿਖਨ ਡਰਾਈ ਭੈ ਕਰ ਭਾਗੀ । ਮੂਖਕ ਪਰੀ ਰਹੀ ਤਹਿ ਆਗੀ। 
ਕ੍ਰਿਪਾਨਿਧਾਨ ਜਬਹਿ ਚਖੁ'£ ਦੇਖੀ । ਕਰਨ ਸੁਲਖਣੀ ਨਿਸ਼ਾ ਵਿਸੇਖੀ॥੧੭॥ 


5।। 53000 38000 50101 । ੬089 ਵੀ ੧3101500੫੧6011.60।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਦੋਨੋਂ ਪੁੱਤਰ ਵੀ ਕੋਲ ਹੀ ਬੈਠੇ ਹੋਏ ਸਨ। (ਲਹਿਣਾ ਜੀ) ਤ੍ਰੇਹਣ ਕੁਲ ਦੇ ਦੀਪਕ (ਗੁਰੂ ਜੀ) ਦੇ 
ਚਰਨਾਂ ਵਿੱਚ ਸੇਵਾ ਕਰ ਰਹੇ ਸਨ। ਹੋਰ ਵੀ ਕੁਝ ਕੁ ਸਿੱਖ ਆਪਣੇ ਕੰਨੀ” ਸੁਣ ਕੇ ਕੋਲ ਆ 
ਗਏ ਸਨ। ਮਾਤਾ ਮੁਰਝਾਏ ਹੋਏ ਮਨ ਨਾਲ ਉਨ੍ਹਾਂ ਪਾਸ ਆਣ ਪਹੁੰਚੀ। ॥੯॥ 


ਗੁਰੂ ਜੀ ਕੋਲ ਬੈਠ ਕੇ ਉਹ ਇਸ ਤਰਾਂ ਕਹਿਣ ਲੱਗੀ, “ਹੇ ਗੁਣਾਂ ਦੀ ਖਾਣ! ਸ੍ਰੀ ਚੰਦ ਦੇ ਪਿਤਾ 
ਜੀ ਸੁਣੋ! ਤੁਸੀ' ਮਨ ਵਿੱਚ ਉਲਟੀ? ਹੀ ਗੱਲ ਕਿਉ' ਧਾਰ ਰੱਖੀ ਹੈ? ਉਹੋ ਰੀਤ ਅਪਣਾਓ ਜੋ 
ਜੱਗ ਨੂੰ ਸਭ ਤੋ ਸੋਹਣੀ ਲੱਗੇ। ॥੧੦॥ 


ਤੁਹਾਡੇ ਪੁੱਤਰ? ਸਭ ਤਰਾਂ ਨਾਲ ਲਾਇਕ ਹਨ। ਤੁਸੀਂ' ਉਨ੍ਹਾਂ ਨਾਲ ਪ੍ਰੇਮ ਹੀ ਨਹੀਂ ਕਰਦੇ, ਜਿਨ੍ਹਾਂ 
ਨਾਲ ਜੱਗ ਵਿੱਚ ਵੰਸ ਵਧਦਾ ਹੈ ਅਤੇ ਪੁੱਤਰਾਂ ਕਰਕੇ ਹੀ ਸਾਰਿਆਂ ਵਿੱਚ ਜਸ ਫੈਲਦਾ ਹੈ। ॥੧੧॥ 


ਜਿਨ੍ਹਾਂ ਰਾਹੀ' ਦੁਨੀਆਂ ਵਿੱਚ ਨਾਮ ਪਰਗਟ! ਹੁੰਦਾ ਹੈ। -ਫਲਾਣੇ ਮਨੁੱਖ ਦੀ ਕੁਲ ਜਗਤ ਵਿੱਚ 
ਸੋਂਹਦੀ ਹੈ-। ਇਸ ਤਗਾਂ ਦੇ ਗੁਣਵਾਨ” ਪੁੱਤਰਾਂ ਨੂੰ ਤੁਸੀਂ ਤਿਆਗ ਦਿੱਤਾ ਹੈ। ਆਪਣੇ ਦਾਸ 
(ਸੇਵਕ) ਨਾਲ ਬਹੁਤਾ ਹੀ ਪਿਆਰ£ ਕਰਦੇ ਹੋ। ॥੧੨॥ 


ਦੋਹਰਾ 
ਤੇ ਫੇਰ ਜੇ ਤੁਸੀਂ ਆਪਣੀ ਸ਼ਕਤੀ ਤੇ ਵਸਤੂਆਂ ਉਸ ਨੂੰ ਦੇਣਾ ਚਾਹੁੰਦੇ ਹੋ। ਉਸ ਨੂੰ ਜੱਗ ਵਿੱਚ 
ਬੱਚਿਆਂ ਨਾਲੋਂ ਵੱਧ ਵਡਿਆਈ ਦੇ ਕੇ ਜੱਗ ਵਿੱਚ (ਗੱਦੀ `ਤੇ) ਬਿਠਾ ਰਹੇ ਹੋ। ॥੧੩॥ 


ਚੌਪਈ 

ਪਹਿਲਾਂ” ਵੀ ਬਹੁਤ ਅਵਤਾਰ ਆਦਿਕ ਹੋਏ ਹਨ, ਪਰ ਕਿਸੇ ਨੇ ਵੀ ਇਸ ਤਰਾਂ ਦੀ ਮੱਤ ਧਾਰਨ 
ਨਹੀਂ ਕੀਤੀ ਕਿ -ਬੱਚਿਆਂ ਦੇ ਹੁੰਦੇ ਹੋਏ ਕਿਸੇ ਨੇ ਆਪਣੇ ਸੇਵਕ ਨੂੰ ਵੱਡਾ ਕੀਤਾ ਹੋਵੇ ਤੇ 
ਆਪਣੇ ਅਸਥਾਨ (ਗੱਦੀ)£ ਉੱਤੇ ਉਸ ਨੂੰ ਬਿਠਾਇਆ ਹੋਵੇ-। ॥੧੪॥ 

ਇਹ ਗੱਲ ਚੰਗੀ? ਨਹੀਂ ਹੈ, ਇਸ ਨੂੰ ਵਿਚਾਰ ਲਵੋਂ। ਬਾਕੀ ਜੇਕਰ ਤੁਹਾਡੇ ਮਨ ਵਿੱਚ ਇਹ ਹੀ 


ਇੱਛਾ ਹੈ ਤਾਂ ਔਲਾਦ? ਇਹ ਬੇਇਨਸਾਫੀ ਹੋਈ ਵੇਖ ਕੇ ਹਮੇਸ਼ਾ ਚਿੱਤ ਵਿੱਚ ਤਪਦੀ ਰਹੇਗੀ। 
ਨੀਤੀ ਅਨੁਸਾਰ ਨਾ ਹੋਇਆ ਵੇਖ ਕੇ ਇਹ ਸੁੱਖ ਨਹੀਂ ਪਾਉਣਗੇ। ” ॥੧੫॥ 


ਭਗਤਾਂ ਨੂੰ ਸਨੇਹ'' ਕਰਨਵਾਲੇ (ਗੁਰੂ ਜੀ)ਨੇ,ਸੁਲੱਖਣੀ ਦੇ ਬਚਨ ਸੁਣ ਕੇ ਬਹੁਤ ਸਮਾਂ ਚੁੱਪ ਧਾਰੀ ਰੱਖੀ।ਉਦੋਂ 
ਹੀ ਇੱਕ ਚੂਹੀ£ ਲਈ ਜਾਂਦੀ ਬਿੱਲੀ? ਨੇ, ਚੂਹੀ ਨੂੰ ਅੱਧੀ ਚੱਬ ਕੇ ਸਭ ਦੇ ਅੱਗੇ ਸੁੱਟ ਦਿੱਤਾ। ॥੧੬॥ 


ਸਿੱਖਾਂ ਨੇ ਉਸ ਬਿੱਲੀ ਨੂੰ ਡਰਾਇਆ ਤਾਂ ਉਹ ਡਰ ਕੇ ਭੱਜ ਗਈ। ਚੂਹੀ ਉਨ੍ਹਾਂ ਦੇ ਅੱਗੇ ਪਈ 
ਰਹੀ । ਕਿਰਪਾ ਦੇ ਖ਼ਜ਼ਾਨੇ (ਗੁਰੂ ਜੀ) ਨੇ ਜਦੋ ਅੱਖੀਂ“ ਵੇਖੀ ਤਾਂ ਉਨ੍ਹਾਂ ਨੇ ਮਾਤਾ ਸੁਲੱਖਣੀ 
ਦੀ ਤਸੱਲੀ ਕਰਵਾਉਣ ਲਈ ਇੱਕ ਸਕੀਮ ਬਣਾਈ। ॥੧੭॥ 


$। 58000 9800 5010 2 ੬0੫9 __?”! ।੧8੧੧0੧॥1੨॥0੫੧0011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਿਰੀਚੰਦ ਸੋਂ ਗਿਰਾ ਅਲਾਈ । 'ਮੂਖਕਾਂ ਪਰੀ ਨ ਭਲਿ ਇਹ ਥਾਈਂ । 
ਨਿਜ ਕਰ ਸੰਗ ਉਚਾਇ?£ ਲਿਜਾਵਹੂ । ਵਾਹਿਰ ਦਰ ਗੇਰਹੁ ਪੁਨਿ ਆਵਹੁ `॥੧੮॥ 


ਸਿਰੀ ਚੰਦ ਸੁਨ ਬੈਨ ਅਲਾਏ । “ਦੇਖੇ ਮੈਂ ਇਸ਼ਟੀ? ਬਹੁ ਥਾਏ। 
ਖਾਲਨ ਕੀ ਮੰਜਾਰ” ਬਨਾਵਤ । ਪੰਖ ਕਬੂਤਰ ਕਰਹਿ' ਉਡਾਵਤ ॥੧੯॥ 


ਕਰਹੁ ਰੀਤਿ ਕਛੂ ਤਿਨਹਿਂ ਸਮਾਨਾ । ਠਟਯੋਈ ਕਪਟ ਤੁਮ ਮੈ ਮਨ ਜਾਨਾ। 
ਸ਼ੂਕਰ£ ਕੂਕਰ$ ਨਿਜ ਸੰਗ ਲਾਏ । ਵਹਿਰ ਫਿਰੇ ਸ਼ਵ” ਕੋ ਦਿਖਰਾਏ ॥ ੨੦॥ 


ਕਰਕੈ ਦਯੋ ਤਿਹਾਵਲ ਸੋਈ । ਕੋ ਐਸੋ ਛਲ ਬਹੁਰਹੁ ਹੋਈ। 
ਮੁਝ ਬਿਲੋਕਨੇ ਚਾਹਿ ਨ ਕੋਈ । ਹੋਂ ਨ ਉਚਾਵੋ' ਮਿਰਤਕ ਜੋਈ”॥੨੧॥ 


ਅਸ ਕਹਿ ਤੁਸ਼ਨ ਮੁਖ ਤੇ ਠਾਨੀ । ਦੁਤਿਯ ਤਾਤ ਸੋ ਕਹਿ ਗੁਰਬਾਨੀ। 
'ਲਖਮੀਦਾਸ ਸੁਨਹੁ ਸੁ ਉਠਾਵਹੁ । ਨਿਕਟ ਨ ਨੀਕੇ,ਵਹਿਰ ਬਗਾਵਹੁ ॥ ੨੨॥ 


ਤਬ ਬੋਲਯੋ ਸੋ “ਸੁਨੀਏ ਤਾਤਾ! । ਹਮ ਕੋ ਉਚਿਤ ਨ ਐਸੀ ਬਾਤਾ। 
ਮ੍ਰਿਤਕ ਮੂਖਕੀ ਹਾਥ ਨ ਲਾਵੋ' । ਕਹਉ ਤ ਅਉਰ ਪਾਸ ਉਚਵਾਵਉਂ”॥੨੩॥ 


ਅਸ ਕਹਿ ਤੂਸ਼ਨ ਮਾਨਾਂ? ਵਿਸੇਖਾ । ਤਬ ਲਹਿਣੇ ਦਿਸ ਸ੍ਰੀ ਗੁਰ ਦੇਖਾ। 
“ਉਠਹੁ ਤੁਹੀ ਕਰਤਾਰ ਪਿਆਰੇ ! । ਮੂਖਕ ਚਾਇ ਵਹਿਰ ਦਿਹੁ ਡਾਰੇ'॥੨੪॥ 


ਆਧੋ ਬਚਨ ਸੁਨਤ ਤਤਕਾਲਾ । ਉਠਯੋ ਉਠਾਈ ਤੁਰਤ ਬਿਸਾਲਾ। 
ਕੇਤਿਕ ਦੂਰ ਜਾਇ ਸੋ ਡਾਰੀ । ਤਿਹ ਛਿਨ ਸ੍ਰੀ ਗੁਰ ਗਿਰਾ ਉਚਾਰੀ॥ ੨੫॥ 


“ਮੂਲੇਸੁਤਾ ! ਪਿਖਹੁ ਮਨ ਗੁਨੀਏ'' । ਏ ਨਿਜ ਸੁਤ ਸੋ ਪਰਸੁਤ ਜਨੀਏ। 
ਮਾਨਹਿਂ ਕਹਯੋ ਨ ਬਚਨ ਕਦਾਈ । ਸੋ ਆਇਸੁ ਅਨੁਸਾਰੁ ਸਦਾਈ॥੨੬॥ 


[ਆ 


ਦੋਹਰਾ 
ਨਹਿ ਕਿਸਹੂੰ ਕੇ ਕਰ ਬਿੰਖੈ ਸਬ ਕਰਤਾਰ ਅਧੀਨ । 
ਜਿਸ ਪਰ ਕਰੁਨਾਂ? ਦ੍ਰਿਸ਼ਟਿ ਹ੍ਹੋ ਤਿਨਹਿ ਬਸਤੁ ਇਹ ਲੀਨ॥੨੭॥ 


5। 50000 3801 5110 ਹ। €003178 ੧3101500੫੧)6011.60।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਉਨ੍ਹਾਂ ਨੇ ਸ੍ਰੀ ਚੰਦ ਨੂੰ ਕਿਹਾ, “ਇਸ ਥਾਂ `ਤੇ ਚੂਹੀ' ਪਈ ਚੰਗੀ ਨਹੀਂ ਲੱਗਦੀ, ਇਸ ਨੂੰ ਆਪਣੇ 
ਹੱਥਾਂ ਨਾਲ ਚੁੱਕ? ਕੇ ਲੈ ਜਾਵੋ ਤੇ ਦਰਵਾਜ਼ੇ ਤੋਂ' ਬਾਹਰ ਸੁੱਟ ਕੇ ਫਿਰ ਆ ਜਾਣਾ। ” ॥੧੮॥ 


ਤਾਂ ਸ੍ਰੀ ਚੰਦ ਜੀ ਨੇ ਕਿਹਾ, “ਇਹੋ-ਜਿਹੇ ਮਦਾਰੀ? ਮੈਂ ਬਹੁਤ ਥਾਂਵਾਂ ਉੱਤੇ ਵੇਖੇ ਹਨ, ਜੋ ਖੱਲ 
ਦੀ ਬਿੱਲੀ” ਬਣਾਉਂਦੇ ਹਨ ਅਤੇ ਖੰਭਾਂ ਦਾ ਕਬੂਤਰ ਬਣਾ ਕੇ ਉਡਾ ਦਿੰਦੇ ਹਨ। ॥੧੯॥ 


ਤੁਸੀਂ ਵੀ ਕੁਝ-ਕੁਝ ਉਨ੍ਹਾਂ ਦੇ ਵਾਂਗ ਹੀ ਕਰਦੇ ਲੱਗਦੇ ਹੋ। ਮੇਰੇ ਮਨ ਨੇ ਜਾਣ ਲਿਆ ਹੈ ਕਿ 
ਤੁਸੀਂ ਕਪਟ ਰਚਿਆ ਹੈ। ਤੁਸੀਂ ਵੀ ਸੂਰ? ਤੇ ਕੁੱਤੇ? ਆਪਣੇ ਮਗਰ ਲਾਈ ਬਾਹਰ ਫਿਰਦੇ ਸੀ 
ਅਤੇ ਮੁਰਦੇ” ਨੂੰ ਵੀ ਵਿਖਾਇਆ ਸੀ। ॥੨੦॥ 


ਫਿਰ ਉਸ ਨੂੰ ਤਿਹਾਵਲ ਦਾ ਕੜਾਹ-ਪਰਸ਼ਾਦ ਬਣਾ ਦਿੱਤਾ ਸੀ। ਕੋਈ ਇਹੋ-ਜਿਹਾ ਛਲ-ਵਲ 
ਹੀ ਫੇਰ ਦੁਬਾਰਾ ਹੋਵੇਗਾ। ਮੈਨੂੰ ਇਹ ਕੁਝ ਦੇਖਣ ਦੀ ਕੋਈ ਇੱਛਾ ਨਹੀਂ ਹੈ। ਮੈਂ ਤਾਂ ਮਰੀ ਹੋਈ 
(ਚੂਹੀ) ਨੂੰ ਨਹੀਂ ਚੁੱਕਾਂਗਾ। ” ॥੨੧॥ 


(ਜਦੋਂ) ਉਹ ਇਹ ਕਹਿ ਕੇ ਚੁੱਪਨੈ ਕਰ ਗਿਆ (ਤਾਂ) ਗੁਣਾਂ ਦੀ ਖਾਣ (ਗੁਰੂ ਜੀ) ਨੇ ਦੂਸਰੇ 
ਪੁੱਤਰ ਨੂੰ ਕਿਹਾ, “ਹੇ ਲੱਖਮੀਦਾਸ! ਸੁਣੋ, ਉਸ ਨੂੰ ਚੁੱਕ ਦੇਵੇ, ਕੋਲ ਪਈ ਚੰਗੀ ਨਹੀਂ ਲੱਗ 
ਰਹੀ, ਬਾਹਰ ਸੁੱਟ ਦੇਵੋ। ” ॥੨੨॥ 


ਤਾਂ ਉਹ (ਲਖਮੀ ਦਾਸ) ਬੋਲਿਆ, “ਹੇ ਪਿਤਾ ਜੀ ਸੁਣੋ ! ਸਾਡੇ ਲਈ ਇਹੋ-ਜਿਹੀਆਂ ਗੱਲਾਂ 
ਸੋਭਾ ਨਹੀਂ ਦਿੰਦੀਆਂ। ਮਰੀ ਹੋਈ ਚੂਹੀ ਨੂੰ ਮੈ' ਤਾਂ ਹੱਥ ਨਹੀਂ ਲਵਾਂਗਾ, ਜੇ ਕਹੋ ਤਾਂ ਹੋਰ ਕਿਸੇ 


ਕੋਲੋਂ ਚੁੱਕਵਾ ਦੇਵਾਂ। ” ॥੨੩॥ 


ਜਦ ਉਹ ਇਵੇਂ ਬਹੁਤ ਹੌਕਾਰਾਂ? ਨਾਲ ਕਹਿ ਕੇ ਚੁੱਪ ਹੋ ਗਿਆ ਤਾਂ ਗੁਰੂ ਜੀ ਨੇ ਲਹਿਣੇ ਵੱਲ ਤੱਕਿਆ 
(ਤੇ ਕਿਹਾ), “ਹੇ ਰੱਬ ਦੇ ਪਿਆਰੇ! ਤੂੰ ਹੀ ਉੱਠ। ਚੂਹੀ ਨੂੰ ਚੁੱਕ ਕੇ ਬਾਹਰ ਸੁੱਟ ਦੇਵੋ।  ॥੨੪॥ 


ਉਸ ਨੇ (ਲਹਿਣਾ ਜੀ ਨੇ) ਅੱਧਾ ਬਚਨ ਹੀ ਸੁਣਿਆ ਸੀ, ਤੁਰੰਤ ਹੀ ਉੱਠ ਕੇ (ਚੂਹੀ) ਉਠਾਈ 
ਅਤੇ ਉਹ ਕਿੰਨੀ ਹੀ ਦੂਰ ਜਾ ਕੇ ਸੁੱਟ ਦਿੱਤੀ। ਉਸ ਵੇਲੇ ਗੁਰੂ ਜੀ ਨੇ ਕਿਹਾ। ॥੨੫॥ 


“ਹੇ ਮੂਲਚੰਦ ਦੀ ਪੁੱਤਰੀ (ਸੁਲੱਖਣੀ)! ਹੁਣ ਆਪਣੇ ਮਨ ਵਿੱਚ ਵਿਚਾਰ'' ਕਰਕੇ ਵੇਖ ਤੇ ਜਾਣ 
ਲੈ ਆਪਣੇ ਪੁੱਤਰਾਂ ਨੂੰ ਅਤੇ ਉਸ ਪਰਾਏ-ਪੁੱਤਰ ਨੂੰ । ਆਪਣੇ ਪੁੱਤਰ ਤਾਂ ਕਦੇ ਵੀ ਕਹਿਣਾ ਨਹੀਂ 
ਮੰਨਦੇ ਹਨ ਤੇ ਉਹ ਲਹਿਣਾ ਜੀ ਸਦਾ ਹੀ ਆਗਿਆ ਅਨੁਸਾਰ ਰਹਿੰਦਾ ਹੈ। ॥੨੬॥ 
ਦੋਹਰਾ 

ਕਿਸੇ ਦੇ ਹੱਥ ਵਿੱਚ ਕੁਝ ਨਹੀਂ ਹੈ, ਸਭ ਕਰਤਾਰ ਦੇ ਵੱਸ ਹੈ। ਜਿਸ ਤੇ ਉਸ ਦੀ ਕਿਰਪਾਂ2- 
ਦ੍ਰਿਸ਼ਟੀ ਹੋ ਜਾਵੇ, ਉਹ ਹੀ ਇਨ੍ਹਾਂ ਵਸਤੂਆਂ (ਗੱਦੀ) ਨੂੰ ਪ੍ਰਾਪਤ ਕਰਦਾ ਹੈ। ॥੨੭॥ 


5।। 53000 8001 50101 ਗ 0409 579 _ ੧81101815॥00/60118।.60।। 


_ ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 

ਜਿਸ ਧਰਨੀ ਮਹਿ' ਹੋਇ ਨਿਵਾਨਾ। ਤਹਿ' ਜਲ ਜਾਵਹਿ ਟਿਕਹਿ ਮਹਾਨਾਂ । 
ਟਿੱਬਾ ਜਹਾਂ ਉਚੇਰਾ ਹੋਈ।ਤਹਿ' ਜਲ ਬੂੰਦ ਟਿਕੈ ਨਹਿ` ਕੋਈ”॥੨੮॥੯'!? 
ਸੁਨ ਕੈ ਬਚਨ ਦੇਖ ਨਿਜ ਨੈਨਾ । ਗਈ ਸੁਲਖਣੀ ਉਠ ਨਿਜ ਐਨਾ। 

ਕਿਤਕ ਦਿਵਸ ਜਬ ਬਿਤੇ ਬਹੋਰੀ । ਪਰਖਨ ਕੀ ਠਾਨੀ£ ਬਿਧ ਔਰੀ॥੨੯॥ 


ਭਵ ਅੰਬੁਧਿ ਤਾਰਨ ਗੁਰ ਪੋਤਾ । ਜਾਮਨਿ ਏਕ ਭਾਉ” ਨਿਜ ਸੋਤਾ। 
ਉਭਯ“ ਤਾਤ ਤਿਹ ਕਾਲ ਸਮੀਪਾ । ਸ੍ਰੀ ਸਸਿ ਪ੍ਰਤਿ ਤਬ ਨਿਕਟ ਬੁਲੀਪਾ॥੩੦॥ 


“ਤਾਤ! ਸੰਬਯਾਨ$ ਧੋਨ ਸਰ ਜਈਏ । ਸੋਖਤ ਕਰ ਤੂਰਨ ਢਿਗ ਲਈਏ”। 
ਤਾਤ ਕਹਤਿ “ਹਮ ਸ਼੍ਮਤ ਕਰੰਤੇ । ਕੋਮਲ ਕਰ ਹਮ ਨਿਸਾ ਠਰੰਤੇ ॥੩੧॥ 


ਬਾਸੁਰ ਹ੍ਹੈ ਭ੍ਰਿਤ5 ਧੋ ਕਰ ਲਯਾਵੈ । ਹਮ ਤੇ ਯਹਿ ਕ੍ਰਿਤ ਹੋਇ ਨ ਆਵੈ”। 
ਲਘੁ ਸੁਤ ਪ੍ਰਤਿ ਜਬ ਕਹਿ' ਗੁਰ ਐਸੇ । ਪ੍ਰਤਿ ਉੱਤਰ ਸੋ ਕਹਤਿਹੁ_'ਕੈਸੇ” ॥੩੨॥ 


ਜਬ ਲਹਿਣੇ ਪ੍ਰਤਿ ਸਤਿਗੁਰ ਭਾਖਾ । “ਹਮ ਚਾਦਰ ਪੁਰਖਾ ਧੋ ਲਾ ਖਾ”। 
ਤਬਹਿ ਉਠਜਯੋ ਲਹਿਣਾ ਬਡਭਾਗਾ । ਸਰਿ ਮਹਿ' ਜਾ ਪਟ ਧੋਵਨ ਲਾਗਾ॥ ੩੩॥ 
ਬਾਸਰ? ਅਰਧ ਭਾਨ ਨਖਯਨ ਪਰਤੂ । ਲਖਿ ਲਹਿਣੇ ਮਨ ਅਚਰਜ ਸਮਤੂ । 


ਧੋਇ ਸੁਕਾਇ ਚੈਲਾਂ£ ਲੈ ਆਵਾ । ਧਰ ਸਤਿਗੁਰ ਢਿਗ ਭਾਲ" ਨਿਵਾਵਾ॥ ੩੪॥ 


ਜਗਤੇਸ਼ੂਰ ਨਿਜ ਪਾਨਾਂ2 ਉਠਾਯੋ । ਕਹਿ “ਸੁਮਤੇ!$! ਜਗ ਅਪਰ ਨ ਜਾਯੋਂ। 
ਕਿਤਕ ਨਿਸ਼ਾ ਥੀ ਪਟ ਧੋ ਆਨੇ?” । “ਤੇਰੀ ਗਤ ਤੂੰ ਜਾਨ” ਬਖਾਨੇ ॥੩੫॥ 


ਉ 


ਦੋਹਰਾ 
ਸਤਿਗੁਰ ਕਹਿ “ਜੋ ਵਸਤ ਹੈ ਭਾਗ ਜਿਸੇ ਸੋ ਪਾਇ। 
ਬਿਨ ਭਾਗਾਂ ਨਹਿ' ਮਿਲਤ ਹੈ ਕੋਟਿਕ ਜਤਨ ਕਮਾਇ'“॥੩੬॥ 


5।। 53000 8000 50101 । €03$% ੧3101500੫੧601੧.60।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਚੌਪਈ 
ਧਰਤੀ 'ਤੇ ਜਿਧਰ ਨਿਵਾਣ ਹੁੰਦਾ ਹੈ, ਜਲ ਉੱਧਰ ਹੀ ਜਾਂਦਾ ਹੈ ਤੇ ਬਹੁਤ ਸਾਰਾ ਉੱਥੇ ਹੀ ਟਿਕ 
ਜਾਂਦਾ ਹੈ। ਜਿਥੇ ਉੱਚਾ ਟਿੱਬਾ ਹੋਵੇ, ਉਥੇ ਜਲ ਦੀ ਬੂੰਦ ਵੀ ਟਿਕ ਨਹੀਂ ਸਕਦੀ” ॥੨੮॥ 


ਗੁਰੂ ਜੀ ਦੇ ਬਚਨ ਸੁਣ ਕੇ ਅਤੇ (ਸਾਰਾ ਕੁਝ) ਆਪਣੇ ਅੱਖੀ' ਤੱਕ ਕੇ ਸੁਲੱਖਣੀ ਜੀ ਉੱਠ ਕੇ 
ਆਪਣੇ ਘਰੇ ਚਲੀ ਗਈ। ਜਦੋ' ਇਸ ਤਰਾਂ ਹੋਰ ਕਿੰਨੇ ਹੀ ਦਿਨ ਬੀਤ ਗਏ ਤਾਂ ਗੁਰੂ ਜੀ ਨੇ 
ਪਰਖ ਕਰਨ ਦੀ ਇੱਕ ਹੋਰ ਵਿਧੀ ਅਪਣਾਈ?£। ॥੨੯॥ 


ਸੰਸਾਰ ਸਾਗਰ ਤੋਂ' ਤਾਰਨ ਨੂੰ ਜਹਾਜ਼ ਰੂਪੀ ਗੁਰੂ ਨਾਨਕ ਜੀ ਇੱਕ ਰਾਤ ਨੂੰ ਆਪਣੇ ਰੰਗ” ਵਿੱਚ 
ਸੁੱਤੇ ਪਏ ਸਨ। ਦੋਨੋਂ“ ਪੁੱਤਰ ਉਨ੍ਹਾਂ ਦੇ ਕੋਲ ਹੀ ਸਨ ਤਾਂ ਆਪ ਜੀ ਨੇ ਸ੍ਰੀ ਚੰਦ” ਨੂੰ ਕੋਲ 
ਸੱਦਿਆ। ॥੩੦॥ 


“ਹੇ ਪੁੱਤਰ ! ਮੇਰੀ ਚਾਦਰ£ ਧੋਣ ਲਈ ਤਲਾਬ 'ਤੇ ਲੈ ਜਾਵੋ ਅਤੇ ਸੁਕਾ ਕੇ ਛੇਤੀ ਲੈ ਆਵੋ। ” 
ਤਾਂ (ਅੱਗੋਂ) ਉਸ ਆਖਿਆ, “ਅਸੀਂ ਥੱਕੇ ਹੋਏ ਅਰਾਮ ਕਰਦੇ ਹਾਂ। ਸਾਡੇ ਹੱਥਾਂ ਬਹੁਤ 
ਕੋਮਲ ਹਨ, ਰਾਤ ਨੂੰ ਠਰਦੇ ਹਨ। ॥੩੧॥ 


ਦਿਨ ਹੋ ਜਾਵੇ ਤਾਂ ਕੋਈ ਦਾਸ£ (ਸੇਵਕ) ਧੋ ਲਿਆਵੇਗਾ। ਸਾਡੇ ਕੋਲੋਂ ਇਹ ਕੰਮ ਨਹੀਂ' ਹੋਣ 
ਵਾਲਾ। ” ਛੋਟੇ ਪੁੱਤਰ ਨੂੰ ਵੀ ਜਦੋਂ (ਗੁਰੂ ਜੀ) ਨੇ ਇਸੇ ਤਰਾਂ ਕਿਹਾ ਤਾਂ ਉਸ ਨੇ ਮੋੜਵਾਂ ਜਵਾਬ 
ਦਿੱਤਾ, “ਕਿਸ ਤਰਾਂ (ਧੋਵਾਂ)?” ॥੩੨॥ 


(ਫਿਰ) ਜਦੋਂ (ਗੁਰੂ ਜੀ ਨੇ) ਲਹਿਣੇ ਨੂੰ ਕਿਹਾ, ' “ਹੇ ਪੁਰਖਾ ! ਸਾਡੀ ਚਾਦਰ ਧੋ ਲਿਆ। ” ਤਾਂ ਵੱਡੇ 
ਭਾਗਾਂ ਵਾਲੇ ਲਹਿਣਾ ਜੀ ਉਸੇ ਵਕਤ ਉੱਠੇ ਅਤੇ ਸਰੋਵਰ `ਤੇ ਜਾ ਕੇ ਚਾਦਰ ਨੂੰ ਧੋਣ ਲੱਗੇ। ॥੩੩॥ 


ਲਹਿਣਾ ਜੀ ਸੋਚਿਆ, (ਇਸ ਸਮੇ' ਰਾਤ ਸੀ), ਪਰ ਅੱਧਾ ਦਿਨ? ਚੜ੍ਹ ਆਇਆ ਤੇ ਧੁੱਪ ਪੈਣ 
ਲੱਗ ਪਈ ਹੈ, ਇਹ ਵੇਖ ਕੇ ਉਹ ਬਹੁਤ ਹੈਰਾਨ ਹੋਇਆ। ਉਹ ਚਾਦਰਾਂ? ਨੂੰ (ਧੋ) ਸੁਕਾ ਕੇ 
ਲੈ ਆਇਆ ਤੇ ਉਸ ਨੂੰ ਗੁਰੂ ਜੀ ਕੋਲ ਰੱਖ ਕੇ, ਚਰਨਾਂ ਵਿੱਚ ਮੱਥਾਂ' ਟੇਕਿਆ। ॥੩੪॥ 


ਜਗਤ ਦੇ ਮਾਲਕ ਨੇ ਆਪਣੇ ਹੱਥਾਂ? ਨਾਲ ਉਸ ਨੂੰ ਉੱਪਰ ਚੁੱਕਿਆ ਤੇ ਕਿਹਾ, “ਹੇ ਸ਼੍ਰੇਸ਼ਟ-ਬੁੱਧੀਂ? 
ਵਾਲੇ! ਤੇਰੇ ਜਿਹਾ ਜੱਗ ਵਿੱਚ ਹੋਰ ਕੋਈ ਨਹੀਂ ਜੰਮਿਆ। ਇਤਨੀ ਰਾਤੀਂ ਨੂੰ ਤੂੰ ਕੱਪੜਾ ਧੋ ਕੇ ਲੈ 
ਆਇਆ ਹੈ?” ਤਾਂ ਲਹਿਣਾ ਜੀ ਨੇ “ਆਪਣੀ ਚਾਲ ਨੂੰ ਤੁਸੀਂ ਹੀ ਜਾਣੋ।” ਕਿਹਾ ਸੀ ॥੩੫॥ 
ਦੋਹਰਾ 


ਗੁਰੂ ਜੀ ਨੇ ਆਖਿਆ, “ “ਜਿਸ ਦੇ ਭਾਗਾਂ ਵਿੱਚ ਜੋ ਵਸਤੂ ਲਿਖੀ ਹੋਈ ਹੈ, ਸੋਈ ਪ੍ਰਾਪਤ ਕਰਦਾ 
ਹੈ। ਬਿਨਾਂ ਭਾਗਾਂ ਦੇ ਕੁਝ ਨਹੀਂ ਮਿਲਦਾ, ਚਾਹੇ ਕਰੋੜ ਕੋਸ਼ਿਸ਼ਾਂ ਕਰੀ“ ਜਾਵਣ।” ॥੩੬॥ 


581 


51 58000 8001 5॥10। 0 099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਪਰ ਪਰੀਖ੍ਯਾ ਲੈਨ ਕੀ ਸਤਿਗੁਰ ਕੇ ਮਨ ਚਾਹਿ। 
ਇਕ ਦਿਨ ਸਿੱਖਨ ਕਰ ਬਲਿਤ', ਉਭਯ? ਤਾਤ ਢਿਗ ਆਹਿ॥ ੩੭॥ 


ਚੌਪਈ 
ਹੁਤੀ ਸੁਲੱਖਣੀ ਢਿਗ ਤਿਹਕਾਲਾ । ਕੈਹਾਂ ਬਾਸਨ ਲੀਨ ਕ੍ਰਿਪਾਲਾ। 
ਜੂਠਾ ਨੀਰ ਕਰਦਮ” ਗੰਭੀਰਾ£ । ਤਿਹ ਮਹਿ ਡਾਰਯੋ ਗੁਨੀ ਗਹੀਰਾ॥ ੩੮॥ 


ਸਿਰੀਚੰਦ ਸੋ' ਅਇਸੁ ਪ੍ਰਾਹੀ । “ਬਾਸਨ ਗਿਰਯੋ ਪੰਕ£ ਕੇ ਮਾਂਹੀ। 

ਸੋ ਨਿਕਾਸ ਆਨਹੁ ਮਮ ਪਾਹੀ । ਜਲਹਿ ਪਖਾਰ” ਸੂੱਛ ਕਰ ਤਾਂਹੀ” ॥੩੯॥ 
ਦੋਹਰਾ 

ਸੋ ਸੁਨ ਕੈ ਬੋਲਯੇ ਬਚਨ “ਗਰ ਬਹੁ ਮੋਲੇ ਚੀਰ। 

ਹਿਤ ਬਾਸਨ ਕੇ ਨਹਿ' ਬਰੋਂ? ਮਲਿਨ'', ਜੂਠ ਯਹਿ ਨੀਰ॥੪੦॥ 

ਚੌਪਈ 

ਦਾਸ ਸਿੱਖ ਆਗੇ ਬਹੁ ਮੇਰੇ । ਮਾਨਹਿ' ਬਚਨ ਨ ਕਰਹੀ' ਦੇਰੇ। 

ਆਇਸੁ ਦੇਹੁ ਨਿਕਾਸੈ' ਸੋਈ । ਮੈਂ ਕਾਢੋਂ ਮਹਿਮਾ ਘਟ ਹੋਈ” ॥੪੧॥ 


ਇਸ ਪ੍ਰਕਾਰ ਸੁਨਕੈ ਜਗਨਾਥਾ । ਬੋਲੇ ਪੁਨਿ ਦੂਸਰ ਸੁਤ ਸਾਥਾ। 
'ਲਖਮੀਦਾਸ ਨਿਕਾਸਹੁ ਜਾਈ । ਮਾਂਜਹੁ ਸੁਚਿ ਕਰਿਯੇ ਤਿਹ ਤਾਂਈ” ।੪੨। 


ਸੁਨਤ ਸ਼੍ਰੰਨ ਤਿਨ ਬੈਨ ਬਖਾਂਨੇ । “ਪਿਤ ਜੀ! ਤੁਮਹੋ ਅਧਿਕ ਸਿਆਨੇ। 
ਮੰਦ ਕਾਮ ਹਮ ਧੈ ਕਰਵਾਵਉ । ਸਬ ਲੋਕਨ ਮਹਿ' ਮਾਨ ਘਟਾਵਉ।੪੩। 


ਇਸੀ ਪ੍ਰਕਾਰ ਤੁਮਾਰ ਸੁਭਾਊ । ਕਹਉ ਆਪ ਹਮ ਕਰੈ ਨ ਕਾਊਂ2”। 
ਤਬ ਲਹਿਣੇ ਦਿਸ ਕ੍ਰਿਪਾ ਨਿਧਾਨਾ । ਅਵਿਲੋਕਯੋ ਅਸ ਬਚਨ ਬਖਾਨਾ॥੪੪॥ 


ਮਹਾਂ ਭਾਗ! ਕਰਦਮ'? ਕੈ ਮਾਂਹੀ । ਜਾਇ ਨਿਕਾਸ ਸੂੱਛ ਕਰ ਤਾਂਹੀ”। ਤੁ 
ਗਰ ਬਹੁਮੋਲੇ ਚੀਰ ਸੁਹਾਈ । ਸੁਨ ਆਇਸੁ ਨਹਿ ਦੇਰ ਲਗਾਈ॥੪੫॥ 2 


ਕੂਦ ਪਰਯੋ ਕਰਦਮ ਕੈ ਮਾਂਹੀਂ । ਆਇਸੁ ਅਨੁਸਾਰੀ ਪਨ ਜਾਹੀ । 
ਬਾਸਨ ਕੋ ਨਿਕਾਸ ਲੈ ਆਵਾ । ਮਾਂਵ ਪਖਾਰਯੋ'“ ਭਲਾ ਬਨਾਵਾ॥੪੬॥ 


582 ਰ੍ ਰ੍ 
5।। 53000 38000 50101 ਹ। ੬099 ੧3101500੫੧)60011.60।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਗੁਰੂ ਜੀ ਦੀ ਇੱਕ ਹੋਰ ਪ੍ਰੀਖਿਆ ਲੈਣ ਦੀ ਇੱਛਾ ਸੀ। ਇੱਕ ਦਿਨ ਉਹ ਸਿੱਖਾਂ ਵਿੱਚ ਘਿਰੇ' 
ਹੋਏ ਬੈਠੇ ਸਨ ਤੇ ਦੋਨੋਂ? ਪੁੱਤਰ ਵੀ ਕੋਲ ਹੀ ਬੈਠੇ ਹੋਏ ਸਨ। ॥੩੭॥ 


ਚੌਪਈ 
ਸੁਲੱਖਣੀ ਜੀ ਵੀ ਉਸ ਸਮੇ' ਕੋਲ ਹੀ ਸਨ। ਕਿਰਪਾ-ਨਿਧਾਨ ਨੇ ਕਾਂਸੀ ਦਾ ਬਰਤਨ ਲਿਆ ਤੇ ਬਹੁਤ 
ਹੀ ਡੂੰਘੇ£ ਗੰਦੇ“ ਚਿੱਕੜਾੰ ਵਾਲੇ ਪਾਣੀ ਵਿੱਚ ਅਥਾਹ ਗੁਣਾਂ ਦੇ ਭੰਡਾਰ ਨੇ ਸੁੱਟ ਦਿੱਤਾ ॥੩੮॥ 


ਉਨ੍ਹਾਂ ਨੇ ਸ੍ਰੀ ਚੰਦ ਨੂੰ ਹੁਕਮ ਦਿੱਤਾ”, “ਬਰਤਨ ਚਿੱਕੜ£ ਵਿੱਚ ਡਿੱਗ ਪਿਆ ਹੈ, ਉਸ ਨੂੰ 
ਨਿਕਾਲ ਕੇ ਮੇਰੇ ਕੋਲ ਲੈ ਆਵੋ ਅਤੇ ਅੱਛੇ ਪਾਣੀ ਨਾਲ ਧੋ? ਕੇ ਸਾਫ ਕਰੋ।” ॥੩੯॥ 
ਦੋਹਰਾ 

ਸੁਣ ਕੇ ਸ੍ਰੀ ਚੰਦ ਕਹਿਣ ਲੱਗਾ, “ਮੇਰੇ ਸਰੀਰ ਉੱਤੇ ਬਹੁਤ ਕੀਮਤੀ ਬਸਤਰ ਪਹਿਨੇ ਹੋਏ ਹਨ, 
ਇਸ ਇੱਕ ਬਰਤਨ ਪਿੱਛੇ ਮੈਂ ਨਹੀ' ਵੜਾਂਗਾਂ?, ਇਹ ਪਾਣੀ ਜੂਠਾ ਤੇ ਗੰਦਾ'' ਹੈ। ॥੪੦॥ 


ਚੌਪਈ 
ਮੇਰੇ ਅੱਗੇ ਹੋਰ ਬਹੁਤ ਸੇਵਕ ਬੈਠੇ ਹਨ, ਜੋ ਹੁਕਮ ਮੰਨਣ ਲਈ ਥੋੜ੍ਹਾ ਚਿਰ ਵੀ ਨਹੀਂ ਲਾਉਣਗੇ। ਤੁਸੀਂ 
ਹੁਕਮ ਕਰੋ ਤਾਂ ਉਹ ਨਿਕਾਲ ਦੇਣਗੇ। ਜੇ ਮੈਂ ਕੱਢਾਂਗਾ ਤਾਂ ਮੇਰੀ ਮਹਿਮਾ ਘੱਟ ਜਾਵੇਗੀ। ” ॥੪੧॥ 


ਇਸ ਤਰਾਂ (ਸ੍ਰੀ ਚੰਦ ਦੇ ਬੋਲ) ਸੁਣ ਕੇ ਜਗਤ ਸੁਆਮੀ ਗੁਰੂ ਜੀ, ਕੋਲ ਬੈਠੇ ਦੂਜੇ ਪੁੱਤਰ ਨੂੰ ਕਹਿਣ 
ਲੱਗੇ, “ਲੱਖਮੀ ਦਾਸ ਤੂੰ ਜਾ ਕੇ ਕੱਢ ਲਿਆ, ਉਸ ਨੂੰ ਮਾਂਜ ਕੇ ਸੁੱਚਾ ਕਰ ਦੇਵੋ । ॥੪੨॥ 


ਸੁਣ ਕੇ ਉਸ ਨੇ ਕਿਹਾ, “ਹੇ ਪਿਤਾ ਜੀ! ਤੁਸੀਂ ਤਾਂ ਬਹੁਤ ਸਿਆਣੇ ਪੁਰਸ਼ ਹੋ। ਗੰਦੇ ਕੰਮ 
ਸਾਡੇ ਕੋਲੋਂ ਕਰਵਾਉਂਦੇ ਹੋ। ਸਾਰੇ ਲੋਕਾਂ ਵਿੱਚ ਸਾਡਾ ਮਾਣ ਘਟਾਉਂਦੇ ਹੋ। ॥੪੩॥ 


ਤੁਹਾਡਾ ਇਸ ਤਰਾਂ ਦਾ ਹੀ ਸੁਭਾਅ ਹੈ,(ਫੇਰ) ਤੁਸੀਂ ਆਖਦੇ ਹੋ ਕਿ ਅਸੀਂ ਕੁਝ' “ ਕਰਦੇ 
ਨਹੀਂ। ” ਫੇਰ ਕਿਰਪਾ-ਨਿਧਾਨ(ਗੁਰੂ ਜੀ) ਨੇ ਲਹਿਣੇ ਵੱਲ ਤੱਕਿਆ ਤੇ ਇਉਂ ਕਿਹਾ। ॥੪੪॥ 


<ਹੇ ਮਹਾਂ ਭਾਗਾਂ ਵਾਲੇ! ਚਿੱਕੜਾਂ? ਵਿੱਚੋਂ (ਬਰਤਨ) ਕੱਢ ਕੇ ਸਾਫ ਕਰਕੇ ਲਿਆਵੇ । ” ਉਸ 
(ਲਹਿਣੇ) ਦੇ ਗਲ ਬਹੁਤ ਸੋਹਣੇ ਕੱਪੜੇ ਪਾਏ ਹੋਏ ਸਨ, ਪਰ ਗੁਰੂ ਜੀ ਦੀ ਆਗਿਆ ਸੁਣ 
ਕੇ ਉਸ ਨੇ ਦੇਰ ਨਾ ਲਾਈ ॥੪੫॥ 


ਉਹ ਚਿੱਕੜ ਵਿੱਚ ਕੁੱਦ ਪਿਆ, ਜਿਸ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਕੰਮ ਕਰਨ ਦਾ 


ਪ੍ਰ ਣ ਕੀਤਾ ਹੋਇਆ ਸੀ। ਬਰਤਨ ਨੂੰ ਉਹ ਬਾਹਰ ਕੱਢ ਲਿਆਇਆ ਅਤੇ ਉਸ ਨੂੰ ਚੰਗੀ ਤਰਾਂ 
ਧੋ'“ ਕੇ, ਮਾਂਜ ਕੇ, ਸੋਹਣਾ ਬਣਾ ਦਿੱਤਾ ਸੀ ॥੪੬॥ 


੨1 5800੫ 08001 ੨1੧0੧ .। ੬0੫) ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪੰਕਾਂ ਸੰਗ ਪਟ ਭਏ ਮਲੀਨਾ । ਅੰਗ ਨ ਲਗ੍ਯੋ ਜਾਤ ਨਹਿ' ਚੀਨਾ। 
ਸਰਬ ਬਿਲੋਕ ਬਿਸਮਤਾ ਠਾਂਨੀ । “ਧੰਨ ਧੰਨ”ਕਹਿਂ ਕੇਤਿਕ ਬਾਨੀ॥੪੭॥ 


ਗੁਰ ਸਿੱਖੀ ਤਿੱਖੀ ਅਸਿ? ਹੂੰਤੇ । ਧੰਨ ਸਿ ਨਰ ਜੇ ਜਾਇ ਪਹੂੰਚੇ । 
ਅਧਿਕ ਪ੍ਰਸੀਦੇ ਕ੍ਰਿਪਾ ਨਿਧਾਨਾ । ਮ੍ਰਿਦੁਲ ਸੁਮਤਿ ਸੋ ਬਚਨ ਬਖਾਨਾ॥੪੮॥ 


ਦੋਹਰਾ 

“ਕਰ ਜੋਰੇ ਕਰਤਾਰ ਕੋ ਬੰਦਨ ਕਰ ਸਿਰ ਨਯਾਇ। 

ਤਵ ਸਮਤਾ ਨਹਿ ਅਪਰ ਮਹਿ, ਅਤਿ ਉਤੰਗ ਪਦ ਪਾਇਂ”॥੪੯॥ 
ਚੌਪਈ 


ਸੁਨ ਲਹਿਣੇ ਗਹਿ ਪਦ ਅਰਬਿੰਦਾ । ਧਰਯੋ ਸੀਸ ਲਹਿ ਰਿਦੇ ਅਨੰਦਾ। 
ਬਹੁਰੋ ਕਿਤਕ ਬਿਤਾਯੋ ਕਾਲਾ । ਸੇਵਹਿ ਸ੍ਰੀ ਗੁਰ ਚਰਨ ਰਸਾਲਾ॥੫੦॥ 


ਇਕ ਦਿਨ ਬੂੜੇ ਕੇ ਮਨ ਆਈ ।--ਹੋਂ ਭੀ ਸੇਵ ਕਰਉ' ਅਧਿਕਾਈ। 
ਸਦਾ ਰਹਉ' ਆਇਸੁ? ਅਨੁਸਾਰੀ । ਤਦਪਿ ਕ੍ਰਿਪਾ ਲਹਿਣੇ ਪਰ ਭਾਰੀ --॥੫੧॥ 


ਅੰਤਰਜਾਮੀ ਸ੍ਰੀ ਗੁਰ ਜਾਨੀ । ਤਿਸ ਕੇ ਪਰਖਨ ਕੀ ਬਿਧਿ ਠਾਨੀ। 
ਹੁਤੇ ਨਿਸਾ ਇਕ ਏ ਦ੍ਰੈ ਪਾਸਾ । ਬੋਲੇ ਬਚਨ ਤਬਹਿ ਸੁਖਰਾਸਾ॥੫੨॥ 


'ਬੂੜੇ ਵਹਿਰ ਨਿਕਸਕੈ ਦੇਖ । ਕਿਤਕ ਜਾਮਨੀ? ਹੈ ਅਬਿ ਸ਼ੇਖਾ। 

ਜੇਤੀ ਰਹੀ ਬਤਾਵਉ ਸੋਊ । ਕਾਲ ਸ਼ਨਾਨ ਭਯੋ ਕਿ ਨ ਹੋਊ”॥੫੩॥ 
ਨਿਕਸਯੋ ਬੁੜਾ ਦੇਖ ਬਤਾਈ । “ਅਰਧ ਨਿਸਾ ਅਬ ਹੇ ਗਤਿਦਾਈ£”। 
ਗੁਰੂ ਕਹਯੋ “ਏਤੀ ਅਬ ਨਾਹੀ । ਏਕੈ ਜਾਮ ਜਾਮਨੀ ਆਹੀ॥੫੪॥ 


ਭਲੀ ਪ੍ਰਕਾਰ ਬਿਲੋਕ ਬਹੋਰੀ” । ਦੇਹੁ ਬਤਾਇ ਖੋਇ ਮਤਿ ਭੋਰੀ$”। 
ਤਬ ਬੂੜੇ ਪਿਖਿ ਨੀਕੀ£ ਭਾਂਤੀ । ਕਹੋ 'ਪ੍ਰਭੂ ਜੀ! ਆਧੀ ਰਾਤੀ॥੫੫॥ 


5।। 53000 8001 5001 ਘ ੪4039" ੧3101500੫੧)6011.60।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਚਿੱਕੜ" ਨਾਲ ਉਸ ਦੇ ਕੱਪੜੇ ਗੰਦੇ ਹੋ ਗਏ ਸਨ। ਅੰਗਾਂ ਨੂੰ ਚਿੱਕੜ ਇਉਂ ਲੱਗ ਗਿਆ ਕਿ 
ਉਹ ਪਛਾਣੇ ਹੀ ਨਾ ਜਾਣ। ਸਾਰੇ ਲੋਕ, ਇਹ ਵੇਖ ਕੇ ਹੈਰਾਨ ਹੋ ਕੇ “ਧੰਨ-ਧੰਨ” ਦਾ 
ਉਚਾਰਨ ਕਰਨ ਲੱਗੇ ॥੪੭॥ 


ਗੁਰਸਿੱਖੀ ਜੋ ਤਲਵਾਰ? ਨਾਲੋਂ ਵੀ ਤਿੱਖੀ ਹੈ, ਧੰਨ ਹਨ ਉਹ ਸਿੱਖ ਜੋ ਇੱਥੋਂ ਤਕ ਜਾ ਪਹੁੰਚੇ 
ਹਨ। ਦਇਆ ਦੇ ਖਜ਼ਾਨੇ ਗੁਰੂ ਜੀ ਬਹੁਤ ਖੁਸ਼ ਹੋਏ ਤੇ ਕੋਮਲ ਤੇ ਚੰਗੀ ਸਮਝ ਵਾਲੇ ਲਹਿਣਾ 
ਜੀ ਨੂੰ ਬਚਨ ਕੀਤਾ। ॥੪੮॥ 

ਦੋਹਰਾ 

“ਲਹਿਣੇ ਪਰਮਾਤਮਾ ਅੱਗੇ ਦੋਨੋਂ ਹੱਥ ਜੋੜ ਕੇ. ਸਿਰ ਨਿਵਾ ਕੇ ਬੰਦਨਾ ਕਰੋ। (ਇਸ ਜੱਗ 
ਵਿੱਚ) ਤੇਰੇ ਜਿੱਡਾ ਹੋਰ ਕੋਈ ਵੀ ਨਹੀਂ' ਹੈ, ਤੂੰ ਬਹੁਤ ਉੱਚਾ ਪਦ ਪਾਵੇਂਗਾ।” ॥੪੯॥ 


ਚੌਪਈ 

ਲਹਿਣਾ ਜੀ ਨੇ (ਗੁਰੂ ਜੀ ਦੇ) ਬੋਲ ਸੁਣ ਕੇ ਗੁਰੂ ਜੀ ਦੇ ਚਰਨ-ਕਮਲ ਪਕੜ ਲਏ ਅਤੇ ਹਿਰਦੇ ਵਿੱਚ 
ਖੁਸ਼ ਹੋਇਆ। ਉਸ ਨੇ (ਗੁਰੂ ਜੀ ਦੇ) ਚਰਨਾਂ 'ਤੇ ਸੀਸ ਰੱਖ ਦਿੱਤਾ। ਫਿਰ ਇਸ ਤਰਾਂ ਭਾਈ 
ਲਹਿਣਾ ਨੇ ਕਾਫੀ ਸਮਾਂ ਸ੍ਰੀ ਗੁਰੂ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਬਤੀਤ ਕੀਤਾ ਸੀ। ॥੫੦॥ 


ਇੱਕ ਦਿਨ ਬੂੜੇ (ਬਾਬਾ ਬੁੱਢਾ ਜੀ) ਦੇ ਚਿੱਤ ਵਿੱਚ ਸੁੱਝੀ -ਮੈਂ ਵੀ ਗੁਰੂ ਜੀ ਦੀ ਬਹੁਤ ਸੇਵਾ 
ਕਰਦਾ ਹਾਂ ਅਤੇ ਹਮੇਸ਼ਾ ਉਨ੍ਹਾਂ ਦੇ ਹੁਕਮ? ਵਿੱਚ ਰਹਿੰਦਾ ਹਾਂ, ਫਿਰ ਵੀ ਲਹਿਣੇ ਉੱਪਰ ਗੁਰੂ ਜੀ 
ਦੀ ਕਿਰਪਾ ਬਹੁਤੀ ਹੈ-। ॥੫੧॥ 


ਗੁਰੂ ਜੀ ਜਾਣੀ-ਜਾਣ (ਅੰਤਰਜਾਮੀ) ਸਨ, ਉਨ੍ਹਾਂ ਨੇ ਜਾਣ ਲਿਆ ਤੇ ਉਸ ਨੂੰ (ਬਾਬਾ ਬੁੱਢਾ 


ਜੀ) ਪਰਖਣ ਦੀ ਵਿਧੀ ਠਾਨ ਲਈ। ਇੱਕ ਰਾਤ ਨੂੰ ਇਹ ਦੋਨੋਂ ਜਣੇ ਗੁਰੂ ਜੀ ਦੇ ਕੋਲ ਸਨ। 
ਤਾਂ ਸੁੱਖਾਂ ਦੀ ਰਾਸ ਗੁਰੂ ਜੀ ਨੇ ਬਚਨ ਕੀਤਾ। ॥੫੨॥ 


“ਬੂੜੇ ਬਾਹਰ ਨਿਕਲ ਕੇ ਵੇਖ, ਰਾਤ” ਕਿੰਨੀ ਕੁ ਅਜੇ ਬਾਕੀ” ਹੈ। ਜਿੰਨੀ ਰਹਿੰਦੀ ਹੈ, ਆ ਕੇ 
ਦੱਸੋ। ਇਸ਼ਨਾਨ ਕਰਨ ਦਾ ਵਕਤ ਹੋ ਗਿਆ ਹੈ ਕਿ ਨਹੀਂ। ॥੫੩॥ 


ਬੂੜਾ (ਬਾਬਾ ਬੁੱਢਾ ਜੀ) ਬਾਹਰ ਨਿਕਲਿਆ ਅਤੇ ਦੇਖ ਕੇ ਦੱਸਿਆ, “ਹੇ ਮੁਕਤੀ£ ਦੇ ਦਾਤਾ 
(ਗੁਰੂ ਜੀ)! ਹੁਣ ਅੱਧੀ ਰਾਤ ਦਾ ਵੇਲਾ ਹੈ। ” ਤਾਂ ਗੁਰੂ ਜੀ ਆਖਿਆ, ਇਤਨੀ ਨਹੀਂ' (ਅਜੇ) 
ਇੱਕ ਪਹਿਰ ਰਾਤ ਬਾਕੀ (ਲੱਗਦੀ) ਹੈ। ॥੫੪॥ 


ਤੂੰ ਚੰਗੀ ਤਰਾਂ ਫੇਰਾ ਵੇਖੋ, ਆਪਣੀ ਭੋਲੀ$ ਮੱਤ ਗੁਆ ਕੇ ਚੰਗੀ ਤਰਾਂ ਵੇਖ ਕੇ ਦੱਸੋ। ” ਤਾਂ ਬੂੜਾ 
(ਬਾਬਾ ਬੁੱਢਾ ਜੀ) ਨੇ ਫਿਰ ਚੰਗੀ£ ਤਰਾਂ ਵੇਖਿਆ ਤੇ ਦੱਸਿਆ, “ਪ੍ਰਭੂ ਜੀ! ਅੱਧੀ ਰਾਤ ਹੈ ॥੫੫॥ 


5।। 58000 7800 5॥0। 3 ੬0) _?%? _।1੧੧01੧1500੫੧6%01300।। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਜਾਮਾਂ ਨਹੀਂ,ਮੈਂ ਦੇਖੀ ਨੀਕੇ” । ਸੁਨ ਬੋਲੇ ਪ੍ਰਿਯ ਸਿੱਖਨ ਜੀਕੇ। 
“ਏਕੈ ਜਾਂਮ ਜਾਮਨੀ ਹੋਈ? । ਤੈਂ ਨਹਿਂ ਪਿਖੀ ਭਲੀ ਬਿਧ ਸੋਈ” ॥੫੬॥ 


ਬਹੁਰੋ ਬੂੜੇ ਦੇਖ ਅਕਾਸ਼ਾ । “ਅਰਧ ਰਾਤ ਅਬ ਹੈ ਸੁਖਰਾਸਾ !"। 
ਤੀਨ ਬਾਰ ਯੌ ਬਚਨ ਹਟਾਏ । ਸ੍ਰੀ ਗੁਰ ਕੋ ਆਸ਼ੈ ਨਹਿ ਪਾਏ॥੫੭॥ 


ਲਹਿਣੇ ਸੋਂ ਬੋਲੇ ਗਤਿਦਾਈ । 'ਤੂੰ ਅਵਿਲੋਕ ਵਹਿਰ ਅਬ ਜਾਈ। 
ਜੇਤੀ ਨਿਸ ਹੈ ਦੇਹੁ ਬਤਾਈ” । ਨਿਕਸਯੋ ਤੂਰਨ ਦੇਰ ਨ ਲਾਈ॥੫੮॥ 


ਉਡਗਨ? ਕੋ ਬਿਲੋਕ ਕਹਿ ਬਾਨੀ । “ਅਰਧ ਨਿਸਾ ਅਬ ਸ੍ਰੀ ਗੁਨ ਖਾਨੀ”। 
ਗੁਰ ਬੋਲੇ “ਦੇਖਹੁ ਤੁਮ ਨੀਕੇ? । ਜਾਮ ਜਾਮਨੀ ਹੈ ਅਬ ਨੀਕੇ`॥੫੯॥ 


ਚ 


ਦੋਹਰਾ 
ਲਹਿਣਾ ਰਿਦੈ ਬਿਚਾਰਈ --ਹੈ ਆਧੀ ਹੀ ਰਾਤਿ। 
ਤੱਦਯਪ ਗੁਰੂ ਸੁਹਾਵ ਜੋ ਸੋ ਨਹਿ ਜਾਂਨਕੇ ਜਾਤ--॥੬੦॥ 


ਚੌਪਈ 


ਇਉਂ ਮਨ ਗੁਨ ਕੈ ਬੈਨ ਅਲਾਏ । 'ਪ੍ਰਭੁ ਮਮ ਨੈਨ ਹੁਤੇ ਅਲਸਾਏ । 
ਭੂਲ ਕਹਜੋ ਮੈਂ ਆਧੀ ਰਾਤੀ । ਜਾਮ ਏਕ ਹੀ ਅਬ ਸੁਧ ਜਾਤੀ॥੬੧॥ 


ਜਿਤਨੀ ਨਿਸਾ ਬਿਤਾਈ ਰਾਉਰ” । ਤਿਤਨੀ ਬਿਤੀ ਨ ਮੈਂ ਲਖਿ ਬਾਉਰ£। 
ਅਬ ਜਿਤਨੀ ਰਾਖੀ ਸੋ ਰਹੀ । ਸਰਬ ਕਾਲ ਕੋ ਕਰਤਾ ਤੁਹੀ॥੬੨॥ 


ਭਈ ਅਵੱਗਯਾ” ਛਿਮਾ ਕਰੀਜੈ । ਅਉਗਣਹਾਰ ਸਦਾ ਬਖਸ਼ੀਜੈ। 
ਮੰਦ ਮਤੀ ਮੈਂ ਪਿਖਯੋ ਨ ਨੀਕੇ । ਬੋਲਯੋ ਕੂਰ ਤੁਮਾਰ ਨਜੀਕੇ' ॥੬੩॥ 


ਸੁਨ ਕੈ ਪਰਮ ਪ੍ਰਸੀਦੇ ਦਯਾਲਾ । ਲਖਯੋ£ --ਸਰਬ ਤੇ ਦਾਸ ਬਿਸਾਲਾ। 
ਤਾਉ ਕਸੌਟੀ ਉਤਰਯੋ ਪੂਰਾ । ਬਾਰਹਿਬੰਨੀ ਭਯੋ ਸੁ ਰੂਰਾ ॥੬੪॥ 


5।। 53000 8001 5001 ਹੀ ੧3101500੫੧)60011.60।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਇੱਕ ਪਹਿਰ' (ਰਾਤ) ਬਾਕੀ ਨਹੀਂ, ਮੈਂ' ਚੰਗੀ ਤਰਾਂ ਦੇਖ ਲਿਆ ਹੈ। ” ਤਾਂ ਸੁਣ ਕੇ ਆਪਣੇ 
ਸਿੱਖਾਂ ਦੇ ਪਿਆਰੇ, ਗੁਰੂ ਜੀ ਕਹਿਣ ਲੱਗੇ, “ਇੱਕ ਪਹਿਰ ਹੀ ਰਾਤ ਬੀਤੀ? ਹੈ, ਤੂੰ ਚੰਗੀ ਤਰਾਂ 
ਨਹੀਂ ਦੇਖਿਆ। ”॥੫੬॥ 


ਬੂੜੇ (ਬਾਬਾ ਜੀ) ਨੇ ਫਿਰ ਅਕਾਸ਼ ਵੱਲ ਵੇਖ ਕੇ ਕਿਹਾ, “ਹੇ ਸੁੱਖਾਂ ਦੀ ਰਾਸ ਗੁਰੂ ਜੀ, ਹੁਣ 
ਅੱਧੀ ਰਾਤ ਹੀ ਹੈ।” ਇਸ ਤਰਾਂ ਬਾਬਾ ਬੁੱਢਾ ਜੀ ਨੇ ਤਿੰਨ ਵਾਰ ਗੁਰੂ ਜੀ ਦੇ ਬਚਨ ਨੂੰ 
ਮੋੜਿਆ, ਗੁਰੂ ਜੀ ਦੀ ਇੱਛਾ ਨਾ ਪ੍ਰਾਪਤ ਕਰ (ਜਾਣ) ਸਕਿਆ। ॥੫੭॥ 


ਤਾਂ ਮੁਕਤੀ ਦੇ ਦਾਤਾ ਗੁਰੂ ਜੀ ਨੇ ਲਹਿਣੇ ਨੂੰ ਕਿਹਾ, “ਹੁਣ ਤੂੰ ਬਾਹਰ ਜਾ ਕੇ ਵੇਖ ਤੇ ਜਿੰਨੀ ਰਾਤ 
ਹੈ, ਆ ਕੇ ਦੱਸੋ।” ਉਸ ਨੇ ਦੇਰ ਨਾ ਲਾਈ ਤੇ ਤੁਰੰਤ ਹੀ ਨਿਕਲ ਗਿਆ। ॥੫੮॥ 


ਤਾਰਿਆਂ” ਨੂੰ ਵੇਖ ਕੇ ਉਸ ਨੇ ਆਖਿਆ, “ਹੇ ਗੁਣਾਂ ਦੀ ਖਾਣ (ਗੁਰੂ ਜੀ) ਹੁਣ ਅੱਧੀ ਰਾਤ ਹੈ। ” 
ਗੁਰੂ ਜੀ ਉਸ ਨੂੰ ਕਿਹਾ, “ਚੰਗੀ” ਤਰਾਂ ਦੇਖੋ, ਰਾਤ ਠੀਕ ਇੱਕ ਪਹਿਰ ਬਾਕੀ ਹੈ।” ॥੫੯॥ 


੯੦ 


ਦੋਹਰਾ 
ਲਹਿਣੇ ਨੇ ਮਨ ਹੀ ਮਨ ਸੋਚਿਆ -ਹੈ ਤਾਂ ਅੱਧੀ ਰਾਤ ਹੀ।ਤਦ ਵੀ ਗੁਰੂ ਜੀ ਦਾ ਸੁੰਦਰ ਸੁਭਾਅ ਹੈ, 
(ਪਤਾ ਨਹੀਂ, ਉਨ੍ਹਾਂ ਨੂੰ ਕੀ ਭਾਉਂਦਾ ਹੈ?) ਅਸੀਂ ਦਾਸ ਲੋਕ ਉਨ੍ਹਾਂ ਨੂੰ ਸਮਝ ਨਹੀਂ ਸਕਦੇ ॥੬੦॥ 


ਚੌਪਈ 

ਤਾਂ ਉਸ ਨੇ (ਲਹਿਣਾ ਜੀ ਨੇ) ਮਨ ਵਿੱਚ ਗਿਣਤੀ-ਮਿਣਤੀ ਕਰਕੇ ਆਖਿਆ, “ਪ੍ਰਭੂ ਜੀ (ਗੁਰੂ 
ਜੀ! ) ਮੇਰੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸੀ, ਮੈਂ ਭੁੱਲ ਕੇ ਕਹਿ ਦਿੱਤਾ, ਅੱਧੀ ਰਾਤ 
ਹੈ, ਮੈਨੂੰ ਹੁਣ ਸਾਫ-ਸਾਫ ਪਤਾ ਲੱਗਾ ਹੈ ਕਿ ਇੱਕ ਪਹਿਰ ਰਾਤ ਹੀ ਬਾਕੀ ਹੈ। ॥੬੧॥ 


ਜਿੰਨੀ ਰਾਤ ਬੀਤੀ ਆਪ ਜੀ ਨੇ ਬਿਤਾਈ ਹੈ, ਉਤਨੀ ਹੀ ਬੀਤੀ ਹੈ, ਮੈਂ ਝੱਲਾ ਜਾਣ ਨਹੀਂ 
ਸਕਿਆ। ਜਿਤਨੀ ਤੁਸੀਂ (ਰਾਤ) ਬਾਕੀ ਰੱਖੀ, ਉਤਨੀ ਹੀ ਰਹੀ ਹੈ। ਸਾਰੇ ਸਮੇਂ ਦੇ ਮਾਲਕ 
ਤੁਸੀਂ ਆਪ ਹੀ ਹੋ। ॥੬੨॥ ਰ 


ਮੇਰੇ ਕੋਲੋਂ ਭੁੱਲ ਹੋ ਗਈ, ਮੈਨੂੰ ਮਾਫ ਕਰ ਦੇਵੋ। ਅਸੀ' ਹਮੇਸ਼ਾ ਔਗੁਣਹਾਰ ਹਾਂ, ਤੁਸੀ' ਬਖਸ਼ 
ਦਿਉ। ਥੋੜ੍ਹੀ ਮਤ ਹੋਣ ਕਰਕੇ ਮੈਂ ਚੰਗੀ ਤਰਾਂ ਵੇਖ ਨਹੀਂ ਸਾਂ ਸਕਿਆ ਤੇ ਆਪ ਕੋਲ ਝੂਠ 
ਬੋਲਿਆ ਗਿਆ ਹੈ। ” ॥੬੩॥ 

(ਲਹਿਣਾ ਜੀ ਦੇ) ਬੋਲ ਸੁਣ ਕੇ ਕਿਰਪਾ-ਨਿਧਾਨ (ਗੁਰੂ ਜੀ) ਬਹੁਤ ਖੁਸ਼ ਹੋਏ। ਉਨ੍ਹਾਂ ਨੇ 


ਜਾਣੌੱਲਿਆ -ਇਹ ਸਭ ਤੋ' ਵਧੀਆ ਸੇਵਕ ਹੈ, ਜੋ ਕਸੌਟੀ ਉੱਤੇ ਪੂਰਾ ਉਤਰਿਆ ਹੈ। ਇਹ 
ਬਾਰਾਂ ਅੱਗਾਂ ਦਾ ਸੇਕ ਸਹਿ ਚੁੱਕੇ ਸੁੰਦਰ ਸੋਨੇ ਵਰਗਾ ਸ਼ੁੱਧ ਹੈ। ॥੬੪॥ 


5।। 53000 38000 50101 ਹ। ੬09 ਕਰ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪਰਖਯੋ ਸੇਵਕ ਸਬਹੀ ਭਾਂਤੀ । ਕਮਤੀ ਰਹੀ ਨ ਜਾਨੀ ਜਾਤੀ। 
ਉਚਿਤ ਖ਼ਜ਼ਾਨੇ ਪਾਵਨ --ਦੇਖਾ । ਕਰੀ ਕ੍ਰਿਪਾ ਪਰਸੀਦ ਬਿਸੇਖਾ ।੬੫। 


ਤਖਤ ਦੇਨ ਕੀ ਮਨ ਬਿਧ ਆਨੀ ।--ਪਲਟੋ' ਬੇਖਾਂ-- ਭਲੇ ਉਰ ਠਾਨੀ। 
ਸੁਖ ਸਾਗਰ ਪੂਰਨ ਅਬਿਨਾਸ਼ੀ । ਜੋ ਕਾਟਤ ਸੇਵਕ ਜਮ ਫਾਸੀ॥੬੬॥ 


ਸੈਯਾ 


ਰੁਪ ਨ, ਰੇਖ ਨ, ਰੰਗ ਨ, ਰਾਗ ਨ, ਰੋਗ, ਨ ਸੋਗ ਅਕਾਲ ਸਦਾਏ?। 
ਪੂਰਨ ਸ੍ਰੀ ਪਰਮੇਸ਼ੁਰ ਜੋ ਪੁਰਸ਼ੋਤਮ” ਪਾਰ" ਨਹੀਂ ਕਿਹ ਪਾਏ। 

ਪਾਤ ਨ, ਜਾਤ ਨ, ਮਾਤ ਨ, ਤਾਤ ਨ, ਭ੍ਰਾਤ ਨ, ਬੇਦ ਅਨੰਤ ਅਲਾਏ। 
ਸੋ ਕਰਤਾਰ ਧਰਾ ਅਵਤਾਰ ਧਰਾ? ਪਹਿ ਨਾਨਕ ਰੂਪ ਸੁਹਾਏ ॥੬੭॥ 


ਜੰਗਮ£ ਔ ਜੜ੍ਹ ਜਾਂਹਿ ਰਚੇ, ਨਰ ਨਾਰਿਨ ਕੇ ਜਿਹ ਚਿਨ੍ਹ ਬਨਾਏ । 

ਜੋਤਿ ਸਰੂਪ ਅਨੂਪਮ ਰੂਪ ਹੈ, ਭੂਪਨ ਭੂਪ ਜੋ ਰਾਵਨ ਰਾਏ । 

ਆਦਿ, ਅਨਾਦਿ, ਅਗਾਧਿ ਅਬਾਧ, ਅਰਾਧਤ ਸਾਧ ਸਦਾ ਚਿਤਲਾਏ । 

ਸੋ ਗੁਰ ਨਾਨਕ ਠਾਂਨ ਲਈ ਮਨ --ਅੰਗਦ ਦੇਹ ਮੈਂ ਜਾਉ' ਸਮਾਏ--॥੬੮॥ 


ਸ੍ਰੀ ਪਰਮਾਤਮ ਬਯਾਪਕ, ਥਾਪਕ, ਖਾਪਕ ਹੈ,ਭਵ ਤਾਪ ਮਿਟਾਏ। 

ਪਾਪ ਕਲਾਪ ਨਸੈੱ' ਜਿਹ ਜਾਪ ਤੇ, ਆਪ ਹੀ ਆਪ ਅਮਾਪ ਰਹਾਏ। 

ਸ੍ਰੀ ਜਗ ਕਾਰਣ, ਦੰਭ ਬਿਦਾਰਣ, ਦਾਸ ਉਧਾਰਣ ਜਾਂ ਬਿਰਦਾਏ। 

ਸੋ ਗੁਰ ਨਾਨਕ ਜੀਅ ਠਟੀ --ਲਹਿਣੇ ਤਨ ਬੀਚ ਬਿਰਾਜਹੁੰ ਜਾਏ --॥੬੯॥ 


1 


ਦੋਹਰਾ 
ਕਰ ਸ਼ਨਾਨ ਐਰਾਵਤੀ? ਗਮਨੇ ਉਠ ਭੁਨਸਾਰਾਂ? । 
ਸੇਵਾ ਹਿਤ ਲਹਿਣਾ ਚਲਯੋ ਜਾਂਕੌ ਚਰਨ ਅਧਾਰ॥ ੭੦॥ 


5।। 53000 38000 50101 ਹ। ੬0੫9 ਹੀ ੧3101500੫੧)60011.60।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਆਪਣੇ ਸੇਵਕ ਦੀ ਹਰ ਤਰੀਕੇ ਨਾਲ ਪਰਖ ਕਰ ਲਈ ਹੈ, ਹੁਣ ਇਸ ਨੂੰ ਜਾਣਨ ਵਿੱਚ ਕੋਈ 
ਕਮੀ ਨਹੀਂ ਰਹੀ। ਉੱਚੇ ਖਜ਼ਾਨੇ ਪਾਉਣ ਵਾਲਾ ਹੈ - ਦੇਖ ਕੇ ਗੁਰੂ ਜੀ ਨੇ ਉਸ 'ਤੇ ਮਹਾਨ 
ਕਿਰਪਾ ਕਰ ਦਿੱਤੀ ਤੇ ਬਹੁਤ ਪਰਸੰਨ ਹੋਏ। ॥੬੫॥ 


ਤੇ ਗੁਰੂ ਜੀ ਦੇ ਮਨ ਵਿੱਚ ਗੁਰਗੱਦੀ ਦੇਣ ਦੀ ਵਿਧੀ ਲਿਆਂਦੀ -ਹੁਣ ਜਾਮਾ ਪਲਟ ਲਵਾਂ-। 
ਸੁੱਖਾਂ ਦੇ ਸਾਗਰ, ਪੂਰਨ, ਅਟੱਲ ਜੋ ਸੇਵਕਾਂ ਦੀਆਂ ਜਮ ਦੀਆਂ ਫਾਹੀਆਂ ਕੱਟਣਹਾਰੇ ਸਨ, 
ਉਨ੍ਹਾਂ ਨੇ ਇਹ ਮਨ ਵਿੱਚ ਧਾਰ ਲਿਆ ਸੀ। ॥੬੬॥ 

ਸਵੱਯਾ 

(ਕਵੀ ਜੀ) ਗੁਰੂ ਜੀ ਦੀ ਉਪਮਾ ਬਾਰੇ ਲਿਖਦੇ ਹਨ, ਜਿਸ ਤਰਾਂ ਪ੍ਰਭੂ ਦਾ ਕੋਈ ਰੂਪ ਨਹੀਂ, 
ਕੋਈ ਰੇਖ (ਸਰੀਰ) ਨਹੀਂ, ਨਾ ਹੀ ਕੋਈ ਰੰਗ, ਨਾ ਰਾਗ, ਰੋਗ ਨਹੀਂ ਨਾ ਹੀ ਸੋਭਾ, ਇਸ 
ਤਰਾਂ ਸਦਾ? ਹੀ ਗੁਰੂ ਜੀ ਅਕਾਲ-ਪੁਰਖ ਦਾ ਸਰੂਪ ਹਨ। (ਇਹ) ਪੂਰਨ ਪਰਮੇਸ਼ਰ ਰੂਪ ਉੱਤਮ 
(ਪਰਮ)? ਪੁਰਸ਼ ਹਨ, ਉਨ੍ਹਾਂ ਦਾ ਅੰਤ” ਨਹੀਂ ਪਾਇਆ ਜਾ ਸਕਦਾ। ਉਹ ਪੰਕਤੀ ਸ਼੍ਰੇਣੀ ਨਹੀਂ, 
ਕੋਈ ਜਾਤ ਨਹੀਂ' ਉਨ੍ਹਾਂ ਦੀ, ਨਾ ਉਨ੍ਹਾਂ ਦਾ ਮਾਤਾ, ਪਿਤਾ, ਭਰਾ ਹੈ। ਵੱਡੀਆਂ-ਵੱਡੀਆਂ ਕਿਤਾਬਾਂ 
ਉਨ੍ਹਾਂ ਨੂੰ ਅਨੰਤ ਕਹਿੰਦੀਆਂ ਹਨ। ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਸੁੰਦਰ 
ਅਵਤਾਰ ਧਾਰਨ ਕੀਤਾ ਹੈ।ਧਰਤੀ£ ਉੱਤੇ ਉਹ ਨਾਨਕ ਰੂਪ ਸੁਹਾਂਵਦਾ ਹੈ। ॥੬੭॥ 


ਉਹ ਪ੍ਰਭੂ ਜਿਸ ਨੇ ਜੀਵ£ ਅਤੇ ਨਿਰਜੀਵ” ਦੀ ਰਚਨਾ ਕੀਤੀ ਹੈ ਅਤੇ ਜਿਸ ਨੇ ਇਸਤਰੀ- 
ਪੁਰਸ਼ਾਂ ਦੇ ਜੋ ਰੂਪ ਬਣਾਏ ਹਨ। (ਗੁਰੂ ਜੀ) ਉਸੇ ਦੀ ਹੀ ਜੋਤ-ਸਰੂਪ, ਸੁੰਦਰ ਸਰੂਪ ਹੈ ਅਤੇ 
ਰਾਜਿਆਂ ਦੇ ਰਾਜੇ ਦੇ ਵੀ ਰਾਜਾਂ ਹਨ। ਜਿਸ ਨੂੰ ਸਾਧ-ਸੰਤ, ਮੁੱਢੋਂ-ਮੁੱਢੀਂ ਜਿਸ ਦਾ ਆਦਿ 
ਨਹੀਂ, ਅਥਾਹ ਡੂੰਘੇ, ਪੀੜਾ ਰਹਿਤ ਪਰਮ ਅਪਾਰ ਨੇ ਜਿਨ੍ਹਾਂ ਨੂੰ ਸਦਾ ਹੀ ਚਿੱਤ ਲਾ ਕੇ 
ਸਿਮਰਦੇ ਹਨ। ਸੋ ਸ੍ਰੀ ਗੁਰੂ ਨਾਨਕ ਜੀ ਨੇ ਆਪਣੇ ਮਨ ਵਿੱਚ ਪੱਕੀ ਤਰਾਂ ਧਾਰ ਲਿਆ (ਕਿ 
ਮੈਂ) -ਅੰਗਦ ਜੀ ਦੇ ਸਰੀਰ ਵਿੱਚ ਸਮਾ ਜਾਵਾਂ-। ॥੬੮॥ 


ਪਰਮਾਤਮਾ ਜੋ ਸਰਬ-ਵਿਆਪਕ ਹੈ, ਥਾਪਣ ਵਾਲਾ ਹੈ, ਖਪਾਉਣ ਵਾਲਾ (ਨਾਸ਼ ਕਰਤਾ) ਹੈ 
ਅਤੇ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਨਹਾਰਾ ਹੈ, ਜਿਸ ਦਾ ਜਾਪ ਕੀਤਿਆਂ ਪਾਪ-ਦੁੱਖ ਸਾਰੇ ਹੀ 
ਨੱਠ ਜਾਂਦੇ ਹਨ, ਫਿਰ ਵੀ ਆਪ ਮਾਪ ਰਹਿਤ ਹੈ। ਸੰਸਾਰ ਵਿੱਚੋਂ ਦੰਭ-ਛਲ ਦਾ ਨਾਸ਼ ਕਰਨ 
ਅਤੇ ਦਾਸਾਂ ਸੇਵਕਾਂ ਦਾ ਉਧਾਰ ਕਰਨਾ, ਜਿਨ੍ਹਾਂ ਦਾ ਬਿਰਦ ਹੈ। ਗੁਰੂ ਨਾਨਕ ਜੀ ਨੇ ਮਨ ਵਿੱਚ 
ਪੱਕੀ ਤਰਾਂ ਸੋਚ ਲਿਆ -ਲਹਿਣਾ ਜੀ ਦੇ ਸਰੀਰ ਵਿੱਚ ਬਿਰਾਜਮਾਨ ਹੋ ਜਾਈਏ-। ॥੬੯॥ 


ਦੋਹਰਾ 

(ਗੁਰੂ ਜੀ) ਇੱਕ ਦਿਨ ਸਵੇਰੇ'$ ਉਠ ਕੇ ਰਾਵੀ? ਵਿੱਚ ਇਸ਼ਨਾਨ ਕਰਨ ਲਈ ਗਏ 
ਸਨ। ਲਹਿਣਾ ਜੀ ਵੀ ਸੇਵਾ-ਭਾਵ ਹਿਤ ਉਧਰ, ਨਾਲ ਚੱਲ ਪਏ ਸਨ, ਜਿਸ ਨੂੰ ਕੇਵਲ ਗੁਰੂ 
ਜੀ ਦੇ ਚਰਨਾਂ ਦਾ ਹੀ ਆਸਰਾ ਸੀ। ॥੭੦॥ 


੨1 58000 2801 5000।:।€009 ,,, 180੧&1੮॥0੫90018.00।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਜਾਇ ਤੀਰਾਂ ਪਰ ਬਸਤ੍ਰ ਉਤਾਰੇ । ਸ੍ਰੀ ਗੁਰ ਪ੍ਰਵਿਸ਼ੇ ਨੀਰ ਮਝਾਰੇ। 
ਕਰ ਸ਼ਨਾਨ ਮਧ ਠਾਂਢੇ ਰਹੇ । ਜਿਨ ਬਹੁ ਦਾਸਨ ਕੇ ਦੁਖ ਦਹੇ ॥ ੭੧॥ 


ਤਿਹ ਛਿਨ ਲਹਿਣੇ ਕੀਨ ਸ਼ਨਾਨਾ । ਬੈਠਯੋ ਤਟ ਪਰ ਲਾਇ ਧਿਆਨਾ। 
ਦਸਵੇਂ ਦ੍ਰਾਰੇ ਸਾਸ ਟਿਕਾਯੋ । ਪ੍ਰੇਮ ਨਿਮਗਨ ਧਯਾਨ ਰਸ ਆਯੋ॥੭੨॥ 


ਜੋ ਸਰੂਪ ਸ੍ਰੀ ਨਾਨਕ ਸੁੰਦਰ । ਸੋ ਨਹਿਰਾਇ ਰਿਦੇ ਕੇ ਅੰਦਰ । 

ਭਯੋ ਬਿਦੇਹ ਦੇਹਸੁਧ ਨਾਹੀਂ । ਸੁਖ ਅਮੋਲ ਪਾਇਓ ਉਰ ਮਾਂਹੀ॥ ੭੩॥ 
ਨਿਸ਼ਚਲ ਬੈਠਯੋ ਧਯਾਨ ਨਿਮਗਨਾ? । ਗੁਰ ਸਰੂਪ ਕੀ ਇਕ ਲਿਵ ਲਗਨਾ। 
ਸ੍ਰੀ ਗੁਰ ਬਧੇ ਪ੍ਰੇਮ ਕੀ ਡੋਰੀ । ਨਿਜ ਤਪ ਕਰਨ ਦੀਨ ਤਬ ਛੋਰੀ॥ ੭੪॥ 


ਤਟ ਪਰ ਆਇ ਦਾਸ ਕੋ ਹੇਰਾ” । ਜਿੰਹ ਸੁਧ ਨਹਿਂ ਤਨ ਕੀ ਤਿਸ ਬੇਰਾ”। 
ਵਹਿਰ ਰੂਪ ਨਹਿ ਪਿਖੋ ਅਨੂਪਾ । ਅੰਤਰ ਧਯਾਨ ਰੂਪ ਅਨੁਰੂਪਾ॥ ੭੫॥ 


ਤਿਹਛਿਨ ਰੂਪ ਧਯਾਨ ਮਹਿ ਜੋਊ । ਲਹਿਣੇ ਤੇ ਛਿਪਾਇ ਲਿਯ ਸੋਊ। 
ਤਬ ਸੰਭ੍ਮ5 ਹੁਇ ਖੁਲੇ ਬਿਲੋਚਨਾੰਂ । ਦੇਖੇ ਆਗੇ ਸੋਚ ਬਿਮੋਚਨ॥ ੭੬॥ 


ਹਾਥ ਬੰਦਾਂ ਕੈ ਕੀਨ ਪ੍ਰਣਾਮਾ । ਲੇ ਨਿਜ ਸੰਗ ਚਲੇ ਸੁਖਧਾਮਾ। 
ਧਰਮਸਾਲ ਮਹਿੰ ਆਨ ਬਿਰਾਜੇ । ਜੋ ਸਿੱਖਨ ਕੇ ਸਭ ਸੁਖ ਛਾਜੇ॥ ੭੭॥ 


ਲਹਿਣੇ ਕੌ ਬਿਠਾਇ ਤਿਹ ਕਾਲਾ । ਸੰਗਤ ਸਰਬ ਬੁਲਾਇ ਬਿਸਾਲਾ। 
ਦੋਨੋ ਸੁਤ ਕੋ ਨਿਕਟ ਹਕਾਰਾ? । ਆਇ ਤਬੈ ਧਰਮਸਾਲ ਮਝਾਰਾ॥ ੭੮॥ 


ਲਹਿਣੇ ਕੋ ਕਰੁਣਾ ਯੁਤਾਂ? ਹੇਰਾ । ਲਿਯ ਪੰਚ ਪੈਸੇ ਇਕ ਨਲਿਯੇਰਾ”'। 
ਕੀਨ ਪ੍ਰਦੱਛਨ'? ਤੀਨ ਚੁਫੇਰੇ । ਕਰਾਂ” ਤੇ ਧਰਕੈ ਭੇਟ ਅਗੇਰੇ ॥ ੭੯॥ 


੨1 58000 080 50)। ] €40319% ੧(81੧0॥੧੪ਇ॥0੫੧॥600118.60।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਚੌਪਈ 

(ਗੁਰੂ ਜੀ ਨੇ) ਰਾਵੀ ਦੇ ਕਿਨਾਰੇ” ਜਾਕੇ ਬਸਤਰ ਉਤਾਰੇ ਅਤੇ ਪਾਣੀ ਦੇ ਅੰਦਰ ਚਲੇ ਗਏ । 
ਇਸ਼ਨਾਨ ਕਰਕੇ ਗੁਰੂ ਜੀ ਉੱਥੇ ਪਾਣੀ ਵਿੱਚ ਹੀ ਖੜ੍ਹੇ? ਰਹੇ, ਜਿਨ੍ਹਾਂ ਆਪਣੇ ਸੇਵਕਾਂ ਦੇ ਬਹੁਤ 
ਦੁੱਖ ਦੂਰ ਕੀਤੇ। ॥੭੧॥ 


ਉਸੇ ਪਲ ਹੀ ਲਹਿਣਾ ਜੀ ਨੇ ਇਸ਼ਨਾਨ ਕੀਤਾ ਤੇ ਰਾਵੀ ਦੇ ਕੰਢੇ `ਤੇ ਧਿਆਨ ਲਾ ਕੇ ਬੈਠ 
ਗਏ। ਦਸਵੇਂ-ਦੁਆਰ ਵਿੱਚ ਸਵਾਸ ਟਿਕਾਏ ਹੋਏ ਸਨ। ਉਹ ਧਿਆਨ ਰਸ ਵਿੱਚ ਆ ਕੇ ਪ੍ਰੇਮ 
ਵਿੱਚ ਮੁਗਧ ਹੋ ਚੁੱਕੇ ਸਨ। ॥੭੨॥ 


ਉਹ ਆਪਣੇ ਹਿਰਦੇ ਅੰਦਰ ਗੁਰੂ ਨਾਨਕ ਜੀ ਦਾ ਸਰੂਪ ਠਹਿਰਾ ਕੇ ਦੇਹੋਂ ਬਿਦੇਹ ਹੋ ਗਏ ਸਨ। 
ਉਨ੍ਹਾਂ ਨੂੰ ਕੋਈ ਸੁਰਤ ਨਾ ਰਹੀ ਤੇ ਹਿਰਦੇ ਵਿੱਚ ਅਣਮੁੱਲਾ ਅਨੰਦ ਪ੍ਰਾਪਤ ਕੀਤਾ। ॥੭੩॥ 


ਲਹਿਣਾ ਜੀ ਧਿਆਨ ਵਿੱਚ ਮਗਨ?, ਅਡੋਲ ਹੋਏ ਬੈਠੇ ਰਹੇ ਅਤੇ ਗੁਰੂ ਜੀ ਦੇ ਸਰੂਪ ਵਿੱਚ ਇੱਕ 
ਲਿਵ ਲੱਗੀ ਸੀ। ਗੁਰੂ ਜੀ (ਨਾਨਕ ਜੀ) ਨੂੰ ਤੱਕਿਆ ਤਾਂ ਪ੍ਰੇਮ ਵੱਸ ਹੋ ਕੇ ਪ੍ਰੇਮ ਦੀ ਡੋਰ ਵਿੱਚ 
ਬੱਧੇ ਹੋਏ (ਨਾਨਕ ਜੀ ਨੇ) ਆਪਣਾ ਤਪ ਵਿੱਚ ਹੀ ਛੱਡ ਦਿੱਤਾ ਸੀ। ॥੭੪॥ 


ਉਨ੍ਹਾਂ ਕਿਨਾਰੇ `ਤੇ ਆ ਕੇ ਆਪਣੇ ਸੇਵਕ (ਲਹਿਣੇ) ਨੂੰ ਤੱਕਿਆ”, ਜਿਨ੍ਹਾਂ ਨੂੰ ਉਸ ਵੇਲੇ? ਆਪਣੇ 
ਤਨ ਦੀ ਕੋਈ ਸੋਝੀ ਹੀ ਨਹੀਂ ਸੀ। ਜੋ ਬਾਹਰੋਂ ਗੁਰੂ ਜੀ ਦਾ ਸੋਹਣਾ ਰੂਪ ਨਹੀਂ ਦੇਖ ਰਹੇ ਸਨ, 
ਸਗੋ ਅੰਤਰਮੁਖੀ ਹੋਏ ਧਿਆਨ ਦੇ ਰੂਪ ਵਿੱਚ ਉਨ੍ਹਾਂ ਦੇ ਸਰੂਪ ਵਿੱਚ ਮਗਨ ਸਨ ॥੭੫॥ 


ਤਾਂ ਗੁਰੂ ਜੀ ਨੇ ਉਸ ਪਲ ਜੋ ਲਹਿਣਾ ਜੀ ਦੇ ਸਰੂਪ ਦੇ ਧਿਆਨ ਵਿੱਚ ਸੀ, ਉਸ ਆਪਣੇ (ਸਰੂਪ) 
ਨੂੰ ਖਿੱਚ ਲਿਆ ਤਾਂ ਛੇਤੀ£ ਨਾਲ ਲਹਿਣਾ ਜੀ ਨੇ ਅੱਖਾੰ” ਖੋਹਲੀਆਂ ਸਨ। ਉਸ ਨੇ ਸੋਚਾਂ, ਚਿੰਤਾ 
ਨੂੰ ਦੂਰ ਕਰਨਹਾਰੇ ਗੁਰੂ ਜੀ ਆਪਣੇ ਮੂਹਰੇ ਬਿਰਾਜਮਾਨ ਹੋਏ ਦੇਖਿਆ ਸੀ।॥ ੭੬॥ 


ਲਹਿਣਾ ਜੀ ਨੇ ਹੱਥ ਜੋੜ ਕੇ (ਬੰਨ੍ਹ ਕੇ) ਗੁਰੂ ਜੀ ਨੂੰ ਪਰਨਾਮ ਕੀਤਾ। ਸੁੱਖਾਂ ਦੇ ਘਰ (ਗੁਰੂ 
ਜੀ) ਉਨ੍ਹਾਂ ਨੂੰ ਨਾਲ ਲੈ ਕੇ ਧਰਮਸਾਲਾ ਵਿੱਚ ਆ ਬਿਰਾਜੇ। ਜੋ ਆਪਣੇ ਸਿੱਖਾਂ ਨੂੰ ਸੁੱਖਾਂ ਨਾਲ 
ਸੁਸੋਭਤ ਕਰਦੇ ਹਨ। ॥੭੭॥ 


ਉਸ ਵਕਤ ਲਹਿਣੇ ਨੂੰ ਕੋਲ ਬਿਠਾ ਲਿਆ ਅਤੇ ਬਹੁਤ ਸਾਰੀ ਸੰਗਤ ਸੱਦ ਲਈ। ਦੋਨਾਂ ਪੁੱਤਰਾਂ 
ਨੂੰ ਵੀ ਕੋਲ ਬੁਲਾ$ ਲਿਆ ਤੇ ਉਹ ਵੀ ਧਰਮਸਾਲਾ ਵਿੱਚ ਆ ਗਏ। ॥੭੮॥ 


ਉਨ੍ਹਾਂ ਲਹਿਣੇ ਨੂੰ ਕਿਰਪਾ ਨਾਲਾਂ$ ਦੇਖਿਆ। ਇੱਕ ਨਾਰੀਅਲ'' ਅਤੇ ਪੰਜ ਪੈਸੇ ਹੱਥਾਂ ਵਿੱਚ 
ਲਏ । ਚੌਹੀ' ਪਾਸੀਂ ਤਿੰਨ ਪਰਿਕਰਮਾ ਕਰਕੇ ਹੱਥਾਂ? ਨਾਲ ਭੇਟਾ ਉਨ੍ਹਾਂ ਦੇ ਅੱਗੇ ਰੱਖ 
ਦਿੱਤੀ ॥੭੯॥ 


5।। 58000 800 5010੧ 0 ੬003 :9; 1&10115001601ਗ60 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਹਾਥ ਜੋਰ ਕੈ ਸੀਸ ਨਿਵਾਯੋ । ਲਹਿਣਾ ਪਿਖਤ' ਰਹਯੋ ਬਿਸਮਾਯੋ। 
ਉਰ ਬਿਚਾਰ ਬਿੱਪੀਤ ਮਹਾਨਾ । ਤਿਹ ਛਿਨ ਇਹ ਬਿਧ ਬਚਨ ਬਖਾਨਾ॥ ੮੦॥ 


“ਤੁਮ ਕਰਤਾਰ ਸਰਬ ਸਿਰ ਤਾਜਾ । ਪਰਮ ਪ੍ਰਮੇਸ਼ੁਰ ਸ੍ਰੀ ਮਹਾਂਰਾਜਾ। 
ਜਿਸ ਤਨ ਕੋ ਤੁਮ ਨੈ ਸਿਰ ਨਯਾਯੋ£ । ਉਚਿਤ ਬਡੋ ਦੁਖ,ਮੈ' ਲਖ ਪਾਯੋ ॥੮੧॥ 


ਚ 


ਦੋਹਰਾ 
ਸੁਨ ਕੈ ਸ੍ਰੀ ਗੁਰ ਤਬ ਕਹਯੋ ਕ੍ਰਿਪਾ ਰਸੀਲੇ ਨੈਨ। 
“ਪੁਰਖਾ! ਬਸ ਤੂਸ਼ਨ? ਕਰਹੁ,ਬਹੁਰ ਨ ਬੋਲਹੁ ਬੈਨ॥ ੮੨॥ 


ਚੌਪਈ 
ਜੋ ਉਚਰਹੂ ਸੋ ਹੋਵੈ ਸਾਚੀ । ਪੁਨ ਅਸ ਕਰਹੁ ਨ ਗਿਰਾ ਉਬਾਚੀ। ਨ 
ਆਇਸੁ ਮੰਨਹੁ ਅਸ ਮਤ ਮੇਰੋ । ਭਾ ਸਕੋ ਕੋ ਗੁਰ ਹੈ ਜਗ ਚੇਰੋ“ ॥੮੩॥ “2 


ਅੰਗਦ ਨਾਮ ਆਜ ਤੇ ਹੋਈ? । ਨਿਜ ਅੰਗਨ ਤੇ ਕੀਨੋ ਤੋਹੀ। 
ਸਿਮਰਨ ਸੱਤਿਨਾਮ ਪ੍ਰਗਟਾਵੇ । ਜਹਿਂ` ਤਹਿਂ ਸਿੱਖੀ ਰੀਤਿ ਚਲਾਵੋ” ॥੮੪॥ 


ਅਸ ਕਹਿ ਪ੍ਰਭੁ ਦੈ ਰੂਪ ਸੁਹਾਯੋ । ਜਨੁ ਸ੍ਰੀ ਗੰਗ ਤਰੰਗ ਉਠਾਯੋ । 
ਨੀਕੇ ਦਿਪਯੋ ਪ੍ਰਕਾਸ਼ ਬਿਸਾਲਾ । ਜਿਉਂ ਮਸਾਲ ਤੇ ਜਗੇ ਮਸਾਲਾ॥ ੮੫॥ 


ਜਗ ਮਹਿ ਉਲਟੀ ਗੰਗ ਵਹਾਈ । ਸਿਖ ਕੋ ਕਰ£ ਗੁਰ ਦੀ” ਗੁਰਿਆਈ। 
ਇਸ ਪ੍ਰਕਾਰ ਤਿਹ ਤਖਤ ਬਿਠਾਯੋ । ਬਹੁਰੋ ਸਭ ਸੋ ਬਚਨ ਅਲਾਯੋ ॥੮੬॥ 


“ਜੇ ਕੋ ਹ੍ਹੈ ਮੇਰੇ ਅਨੁਸਾਰੀ । ਨਮੋ ਕਰਹਿ ਪਦ ਪਰ ਸਿਰ ਧਾਰੀ। 
ਮਮ ਸਰੂਪ ਕੋ ਜੈਸਾ ਜਾਨੈ । ਤਿਸੀ ਪ੍ਰਕਾਰ ਇਸੈ ਮਨ ਮਾਨੈ”॥੮੭॥ 


ਸੁਨ ਰਜਾਇ ਸਤਿਗੁਰ ਕੀ ਤਬਹੀ । ਬੁੱਢੇ ਤੇ ਆਦਿਕ ਸਿੱਖ ਸਬਹੀ। 
ਰੁਖ਼ ਬਿਲੋਕ ਕੈ ਦੋਖ ਨਿਕੰਦਨ? । ਉਠ ਤਤਕਾਲ ਕੀਨ ਸਬ ਬੰਦਨ॥੮੮॥ 


5।। 58000 ਹ800( 500। 3 ੬00)? __।0ਗ੧01੧15॥0੫੧6%01800।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਫੇਰ ਜਦ (ਗੁਰੂ ਨਾਨਕ ਜੀ ਨੇ) ਹੱਥ ਜੋੜ ਕੇ ਲਹਿਣਾ ਜੀ ਅੱਗੇ ਸੀਸ ਨਿਵਾਇਆ ਤਾਂ ਲਹਿਣਾ 
ਜੀ ਇਹ ਵੇਖ ਕੇ ਹੈਰਾਨ ਹੋ ਗਏ ਤੇ ਚਿੱਤ ਵਿੱਚ ਇਹ ਤਾਂ ਬਹੁਤ ਉਲਟ ਹੋ ਗਿਆ 
ਵਿਚਾਰਦੇ ਹੋਏ ਉਸੇ ਪਲ ਆਖਣ ਲੱਗੇ। ॥੮੦॥ 


“ਹੇ ਪਰਮ ਪਰਮੇਸ਼ਰ ਮਹਾਰਾਜ ਜੀ, ਤੁਸੀ' ਪ੍ਰਭੂ ਦਾ ਰੂਪ ਸਾਰੇ ਸਿਰਾਂ ਦੇ ਤਾਜ ਹੋ, ਜਿਨ੍ਹਾਂ 
ਮੇਰੇ ਸਰੀਰ ਅੱਗੇ ਜੋ ਆਪ ਨੇ ਸੀਸ ਨਿਵਾਇਆ? ਹੈ, ਮੈ' ਸਮਝਦਾ ਹਾਂ, ਇਹ (ਮੇਰਾ) ਸਰੀਰ 
ਬਹੁਤ ਵੱਡਾ ਦੁੱਖ ਮਿਲਣ ਦੇ ਯੋਗ ਹੈ।” ॥੮੧॥ 


ਦੋਹਰਾ 
(ਲਹਿਣਾ ਜੀ ਦੇ ਬੋਲ) ਸੁਣ ਕੇ ਗੁਰੂ ਜੀ ਨੇ ਕਿਰਪਾ ਭਰੇ ਰਸੀਲੇ ਨੈਣ ਕਰਕੇ ਕਿਹਾ, “ਹੇ 
ਪੁਰਖਾ ! ਬੱਸ ਹੁਣ ਤੁਸੀਂ ਚੁੱਪ? ਰਹੋ, ਹੋਰ ਦੂਸਰਾ ਬਚਨ ਨਹੀਂ ਬੋਲਣਾ। ” ॥੮੨॥ . 


ਚੌਪਈ 
ਹੁਣ ਜੋ ਵੀ ਤੁਸੀਂ ਮੂੰਹੇਂ ਬੋਲੋਗੇ, ਸੱਚ ਹੋ ਜਾਏਗਾ। ਹੁਣ ਹੋਰ ਕੋਈ ਮੂੰਹ ਤੋਂ ਅਜਿਹਾ ਬਚਨ ਨਾ 
ਕਰਨਾ। ਮੇਰੀ ਆਗਿਆ ਮੰਨੋ, ਅੱਜ ਤੋਂ ਤੁਸੀਂ ਸਭ ਦੇ ਗੁਰੂ ਹੋ, ਜਗਤ ਤੁਹਾਡਾ ਦਾਸ” ਹੈ॥ ੮੩॥ 


ਅੱਜ ਤੋਂ' ਤੁਹਾਡਾ ਨਾਮ ਅੰਗਦ ਹੋਵੇਗਾ? । ਅਸਾਂ ਤੈਨੂੰ ਆਪਣੇ ਅੰਗਾਂ ਤੋਂ ਬਣਾਇਆ ਹੈ। ਤੁਸੀਂ 
ਸਤਿਨਾਮ ਦਾ ਸਿਮਰਨ ਪਰਗਟਾਵੋ ਅਤੇ ਸਾਰੇ ਸਿੱਖ-ਮਰਯਾਦਾ ਦੀ ਰੀਤ ਚਲਾਵੋ” ॥੮੪॥ 


ਇਸ ਤਰਾਂ ਕਹਿੰਦੇ ਹੋਏ ਪ੍ਰਭੂ ਰੂਪੀ ਗੁਰੂ ਨਾਨਕ ਜੀ ਨੇ ਉਨ੍ਹਾਂ ਦੇ ਰੂਪ ਨੂੰ ਖੂਬਸੂਰਤ (ਸੁਹਾਵਣਾ) 
ਬਣਾ ਦਿੱਤਾ, ਜਾਣੋਂ ਜਿਵੇ' ਗੰਗਾ ਦੀ ਤਰੰਗ ਉਠਾ ਦਿੱਤੀ ਹੋਵੇ ਤੇ ਮਹਾਨ ਸੁੰਦਰ ਪ੍ਰਕਾਸ਼ ਫੈਲ 
ਗਿਆ ਹੋਵੇ, ਜਿਵੇਂ ਮਸਾਲ ਤੋ ਮਸਾਲ ਜਗਦੀ ਹੋਵੇ। ॥੮੫॥ 


ਇਸ ਤਰਾਂ ਗੁਰੂ ਜੀ ਨੇ ਸੰਸਾਰ ਵਿੱਚ ਉਲਟੀ ਗੰਗਾ ਵਗਾ ਦਿੱਤੀ । ਉਨ੍ਹਾਂ ਨੇ ਆਪਣੇ ਸੇਵਕ ਨੂੰ ਸਿੱਖ 
ਬਣਾ£ ਕੇ ਫੇਰ ਉਸੇ ਨੂੰ ਗੁਰਿਆਈ ਬਖਸ਼ਾ ਦਿੱਤੀ। ਇਸ ਤਰਾਂ ਭਾਈ ਲਹਿਣਾ ਜੀ ਨੂੰ ਤਖਤ 
(ਗੁਰਗੱਦੀ) ਉੱਪਰ ਬਿਠਾ ਦਿੱਤਾ ਸੀ। ਫਿਰ ਉਨ੍ਹਾਂ ਸਾਰੀ ਸੰਗਤ ਨੂੰ ਬਚਨ ਕੀਤਾ। ॥੮੬॥ 


“ਜੋ ਵੀ ਕੋਈ ਤੁਹਾਡੇ ਵਿੱਚ ਮੇਰੇ ਅਨੁਸਾਰ ਚੱਲਣ ਵਾਲਾ ਹੈ, ਉਹ ਇਨ੍ਹਾਂ ਦੇ ਚਰਨਾਂ ਉੱਤੇ ਸਿਰ 
ਰੱਖ ਕੇ ਨਮਸਕਾਰ ਕਰੇ । ਜਿਹੋ-ਜਿਹਾ ਤੁਸੀਂ ਮੇਰੇ ਸਰੂਪ ਨੂੰ ਜਾਣਦੇ (ਮੰਨਦੇ) ਹੋ, ਇਸੇ ਤਰਾਂ 
ਦਾ ਸਿੱਖ ਹੀ ਆਪਣੇ ਮਨ ਵਿਚ ਇਨ੍ਹਾਂ ਨੂੰ ਮੰਨਣਾ ਹੈ” ॥੮੭॥ 


ਗੁਰੂ ਜੀ ਦਾ ਹੁਕਮ ਸੁਣ ਕੇ ਬਾਬਾ ਬੁੱਢਾ ਜੀ ਅਤੇ ਹੋਰ ਸਿੱਖ, ਉਸੀ ਵਕਤ ਹੀ ਦੁੱਖਾਂ ਨੂੰ ਦੂਰ? 


ਕਰਨ ਵਾਲੇ ਗੁਰ ਜੀਦਾ ਰੁਖ਼ ਤੱਕ ਕੇ ਤੁਰੰਤ ਹੀ ਉਠ ਖਲੋਤੇ ਅਤੇ ਗੁਰੂ ਅੰਗਦ ਜੀ ਦੇ ਚਰਨਾਂ 
ਵਿੱਚ ਨਮਸਕਾਰ ਕੀਤੀ। ॥੮੮॥ 


੨1 50000 980 2੧0) 2 €0ਗ% ?” _ ।੧8੧01815॥09601।.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਜੁਗਲਾਂ ਆਤਮਜ£ ਉਠੇ ਨ ਕੋਈ । ਬੈਠੇ ਰਹੇ ਮਾਨ? ਭੁਰ ਸੋਈ। 
ਸ੍ਰੀ ਗੁਰ ਤਿਨ ਕੋ ਗਿਰਾ ਅਲਾਈ । “ਤੁਮ ਭੀ ਉਠ ਬੰਦੋ ਸਿਰ ਨਜਾਈ॥੮੯॥ 


ਕਹਤਿ ਭਏ “ਇਹ ਦਾਸ ਤਿਹਾਰਾ । ਹਮ ਸੁਤ ਊਰਧ” ਪਦ ਅਧਿਕਾਰਾ। 
ਕੈਸੇ ਬਨੈ ਬੰਦਨਾ ਕਰਨੀ । ਹਮ ਤੇ ਕਰੀ ਨ ਜਾਇ ਅਕਰਨੀ?॥ ੯੦॥ 


ਇਹ ਕਹਿ ਅਪਨੇ ਸਦਨ ਸਿਧਾਰੇ । ਪਿਤ5$ ਕਰਤਬ ਕੁਛ ਰਿਦੇ ਨ ਧਾਰੇ। 
ਮਹਿਮਾ ਲਖ ਕੈ ਕਹਯੋ ਨ ਮਾਨਯੋ । ਤਿਹ ਛਿਨ ਸ੍ਰੀ ਗੁਰੂ ਕਛੁ ਨ ਬਖਾਨਯੋ॥ ੯੧॥ 


ਬੈਠ ਕਹੇ ਅੰਗਦ ਸੰਗ ਬਚਨਾ । ਪਰ ਉਪਕਾਰ ਜਿਨਹਿ' ਮਨ ਰਚਨਾ। 
“ਅਬ ਤੁਮ ਜਗਤ ਉਧਾਰਨ ਕਾਰਨ । ਮੂਲਮੰਤ੍ਰ ਸ਼ੁਭ ਕਰਹੁ ਸੁਧਾਰਨ॥ ੯੨॥ 


ਮਮ ਬਾਨੀ ਗੁਨਖਾਨੀ! ਦੇਖਾ । ਲੀਜੈ ਬੀਨੈ ਬੀਨ” ਵਿਸੇਖਾ। 

ਹਮਹਿੰ ਸੁਨਾਵਤ ਜਾਹੁ ਉਚਾਰਾ । ਬੰਧ ਮ੍ਰਿਜਾਦ ਕਰਹੁ ਉਪਕਾਰਾ॥੯੩॥ 

ਹਮ ਤੇ ਜੋ ਜਨਮੈ ਪਸ਼ਚਾਤਾ । ਤਿਨ ਸਭ ਕੋ_ਗਤਿ£ ਹੋਵੈ ਤਾਤਾ?!। 

ਜਿਉਂ ਜਹਾਜ ਚੜ ਸਾਗਰ ਤਰਹੀ' । ਤਿਉ ਤਿਹ ਪਢ ਸੰਸਾਰ ਉਧਰਹੀਂ”॥੯੪॥ 


ਸੁਨ ਸ੍ਰੀ ਅੰਗਦ ਬੰਦਨ ਠਾਨੀ । ਬੀਨ ਬੀਨ ਨੀਕੇ ਗੁਰ ਬਾਨੀ । 
ਆਨ ਸੁਨਾਵਨ ਕੀਨ ਸੁਹਾਨੀ । ਤਬ “ਜਪੁ੯$?” ਨਾਮ ਧਰਯੋ ਗੁਨਖਾਨੀ॥ ੯੫॥ 


ਸ੍ਰੀ ਮੁਖ ਤੇ ਮਹਿਮਾ ਪੁਨ ਭਾਖੀ । 'ਜੋ ਨਰ ਹ੍ਹੈ ਸਿੱਖੀ ਅਭਿਲਾਖੀ'$। 
ਨਿਸ ਮਹਿ ਉਠੇ ਸਿ ਕਰਹਿ ਸ਼ਨਾਨਾ ।--ਜਪੁ-- ਪੜਹੈ ਇਕ ਚਿਤ ਸਵਧਾਨਾ ॥ ੯੬॥ 


ਅਰਥ ਬਿਚਾਰ ਕਰਹਿ ਉਰ ਮਾਂਹੀਂ । ਮੁਕਤ ਹੋਇ ਸੋ ਸੰਸੇ ਨਾਂਹੀ' । 
ਜਪੁਜੀ ਸੇਵਨ ਪ੍ਰੀਤਿ ਸੁ ਜਾਂਹੀ । ਮਮ ਸਮੀਪ ਪ੍ਰਾਪਤਿ ਹੁਇ ਤਾਹੀ॥ ੯੭॥ 


5।। 53000 8000 50101 ਹ। ੬0੫7” ੧3101500੫੧)6011.60।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਪਰ ਗੁਰੂ ਜੀ ਦੇ ਦੋਨੋ” ਪੁੱਤਰ” ਉੱਠੇ ਨਹੀਂ ਸਨ, ਉਹ ਰੋਸ? ਦੇ ਭਰੇ ਹੋਏ ਬੈਠੇ ਹੀ ਰਹੇ। ਗੁਰੂ 
ਜੀ ਨੇ ਉਨ੍ਹਾਂ ਨੂੰ ਬਚਨ ਕੀਤਾ, “ਤੁਸੀਂ ਵੀ ਉਠੋ ਅਤੇ ਸਿਰ ਨਿਵਾ ਕੇ (ਅੰਗਦ ਜੀ ਅੱਗੇ) 
ਨਮਸਕਾਰ ਕਰੋ। ” ॥੮੯॥ 


ਉਨ੍ਹਾਂ ਕਿਹਾ, “ਇਹ ਤੁਹਾਡਾ ਦਾਸ ਹੈ, ਅਸੀਂ' ਤਾਂ ਗੁਰੂ-ਪੁੱਤਰ ਹਾਂ, ਤੇ ਉੱਚੇ“ ਪਦ ਦੇ ਹੱਕਦਾਰ 
ਹਾਂ। (ਤੁਹਾਡੇ ਇਸ ਸੇਵਕ ਨੂੰ) ਸਾਡੀ ਕਿਸ ਤਰਾਂ ਨਮਸਕਾਰ ਕਰਨੀ ਬਣਦੀ ਹੈ? ਇਸ ਲਈ 
ਇਹ ਨਾ-ਕਰਨ” ਵਾਲੀ (ਅਯੋਗ) ਗੱਲ ਸਾਥੋਂ ਨਹੀਂ ਕੀਤੀ ਜਾਂਦੀ। ॥੯੦॥ 


ਤੇ ਉਹ ਇਹ ਕਹਿ ਕੇ ਆਪਣੇ ਘਰ ਨੂੰ ਚਲੇ ਗਏ, ਉਨ੍ਹਾਂ ਪਿਤਾ£-ਪ੍ਰਤੀ ਫਰਜ਼ ਨੂੰ ਮਨ ਵਿੱਚ 
ਨਹੀਂ ਧਾਰਨ ਕੀਤਾ। ਗੁਰੂ ਜੀ ਦੀ ਮਹਿਮਾ ਨੂੰ ਜਾਣਦੇ ਹੋਏ ਵੀ ਉਨ੍ਹਾਂ ਦੇ ਕਹੇ ਨੂੰ ਨਹੀਂ ਸੀ 
ਮੰਨਿਆ। ਉਸ ਵਕਤ ਗੁਰੂ ਜੀ ਕੁਝ ਨਹੀ' ਬੋਲੇ। ॥੯੧॥ 


ਗੁਰੂ ਜੀ ਜਿਨ੍ਹਾਂ ਦਾ ਹਿਰਦਾ ਪਰਉਪਕਾਰ ਕਰਨ ਲਈ ਹੀ ਬਣਾਇਆ ਗਿਆ ਸੀ, ਉਨ੍ਹਾਂ ਨੇ 
ਅੰਗਦ ਜੀ ਕੋਲ ਬੈਠ ਕੇ ਬਚਨ ਕੀਤਾ, “ਹੁਣ ਤੁਸੀਂ ਜਗਤ ਦਾ ਉਧਾਰ ਕਰਨ ਹਿਤ ਮੂਲਮੰਤਰ 
ਨੂੰ ਉੱਤਮ ਰੂਪ ਵਿੱਚ ਧਾਰਨ ਕਰੋਂ। ” ॥੯੨॥ 


ਹੈ ਗੁਣਾਂ ਦੀ ਖਾਣ (ਅੰਗਦ ਜੀ)ਮੇਰੀ ਬਾਣੀ ਆਪ ਨੇ ਦੇਖੀ ਹੈ, ਉਸ ਸਾਰੀ ਬਾਣੀ ਨੂੰ ਬਹੁਤ 
ਚੁਣ-ਚੁਣ” ਕੇ ਸੁਣਾਉਂਦੇ ਚੱਲੋ ਤੇ ਮਰਯਾਦਾ ਬੰਨ੍ਹ ਕੇ ਇਹ ਭਲਾ ਕੰਮ ਕਰੋ। ॥੯੩॥ 


ਹੋ (ਅੰਗਦ ਜੀ !) ਜੋ ਸਾਡੇ ਪਿੱਛੋਂ ਜਨਮ ਲੈਣਗੇ, ਇਹ ਬਾਣੀ ਉਨ੍ਹਾਂ ਸਭ ਲਈ ਤੁਰੰਤ? ਮੁਕਤੀ 
ਦੇਣ ਵਾਲੀ ਹੋਵੇਗੀ। ਜਿਵੇ' ਜਹਾਜ਼ `ਤੇ ਚੜ੍ਹ ਕੇ ਸਮੁੰਦਰ ਪਾਰ ਕਰ ਲਿਆ ਜਾਂਦਾ ਹੈ, ਇਸੇ 
ਤਰਾਂ ਇਸ ਰਾਹੀਂ ਸੰਸਾਰ (ਸਾਗਰ) ਦਾ ਪਾਰ ਉਤਾਰਾ ਹੋਵੇਗਾ। ॥੯੪॥ 


ਗੁਰੂ ਅੰਗਦ ਜੀ ਨੇ ਗੁਰੂ ਜੀ ਦੀ ਆਗਿਆ ਮੰਨ ਕੇ ਉਨ੍ਹਾਂ ਦੀ ਸੁੰਦਰ ਬਾਣੀ ਚੁਣ-ਚੁਣ ਕੇ 
. ਇਕੱਠੀ ਕੀਤੀ ਅਤੇ ਗੁਰੂ ਜੀ ਕੋਲ ਆ ਕੇ ਸੁਣਾਈ । ਤਾਂ ਗੁਣਾਂ ਦੀ ਖਾਣ ਗੁਰੂ ਨਾਨਕ ਜੀ ਨੇ 
ਇਸ ਬਾਣੀ ਦਾ ਨਾਮ “ਜਪੁ” ਰੱਖਿਆ ॥੯੫॥ 


ਗੁਰੂ ਜੀ ਨੇ ਫ਼ਰਮਾਇਆ, “ਜੋ ਮਨੁੱਖ ਸਿੱਖੀ ਦਾ ਚਾਹਵਾਨ? ਹੋਵੇਗਾ, ਉਹ ਰਾਤ ਨੂੰ ਉੱਠ 
ਕੇ ਇਸ਼ਨਾਨ ਕਰੇ ਤੇ ਇਸ ਬਾਣੀ “ਜਪੁ” ਨੂੰ ਇੱਕ ਮਨ ਹੋ ਕੇ ਪੜ੍ਹੇਗਾ ॥੯੬॥ 


ਅਤੇ ਆਪਣੇ ਹਿਰਦੇ ਵਿੱਚ ਇਸ ਦੇ ਅਰਥਾਂ ਦੀ ਵਿਚਾਰ ਕਰੇਗਾ। ਉਸ ਨੂੰ ਕੋਈ ਸ਼ੰਸਾ ਨਹੀਂ 
ਰਹੇਗਾ, ਉਹ ਮੁਕਤੀ ਪ੍ਰਾਪਤ ਕਰੇਗਾ। ਜਿਸ ਨੂੰ “ਜਪੁਜੀ” ਸੇਵਨ ਦੀ (ਪਾਠ ਕਰਨ ਦੀ) ਪ੍ਰੀਤ 
ਪੈ ਜਾਵੇਗੀ, ਉਸ ਨੂੰ ਮੇਰੀ ਨੇੜਤਾ ਪ੍ਰਾਪਤ ਹੋ ਜਾਵੇਗੀ। ॥੯੭॥ 


$। 58000 28001 50001 31 €0%੧ _?? ।੧0੧1੨॥00੫੧601.00।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਧਰਹਿ` ਕਾਮਨਾ ਪਢ ਹੈ ਇਕ ਮਨ । ਹੋਹਿ ਸਪੂਰਨ ਤਿਹ ਕੀ ਤਤਛਿਨ । 
ਜੰਤਰ ਮੰਤ੍ਰ ਪੁਨ ਤੰਤ੍ਰ ਮਹਾਨਾ । ਭੂਤ ਜਿ ਪ੍ਰੇਤ ਦੈਤ ਬਲਵਾਨਾ॥ ੯੮॥ 


ਤਿਹ ਸਮੀਪ ਨਹਿ' ਆਵੈ ਕੋਈ । ਪਠਨ ਪ੍ਰੀਤ ਨਿਤ ਨਰ ਜਿਹ ਹੋਈ। 
ਮਾਨੁਖ ਦੇਹ ਜੀਵ ਜਿਨ ਪਾਈ ।--ਜਪੁ-- ਬਿਹੀਨ ਹੈ ਬਾਦ' ਗਵਾਈ”॥੯੯॥ 


ਸਿੱਖਨ ਯੋਗ? ਮੰਤ੍ਰ ਗੁਰ ਕੇਰਾ । ਇਤ? ਉਤ” ਨਿਤ ਸੁਖ ਦੇਤ ਘਨੇਰਾ। 
ਹੋਇ ਸਿੱਖ --ਜਪੁ-- ਕੰਠ ਨ ਕੀਨੋ । ਨਾਂਉ ਧਰੀਕਨ ਬੇਖ ਧਰ ਲੀਨੋ ॥੧੦੦॥ 


ਇਸਤੇ ਔਰ ਨ ਕੋ ਬਿਧ ਊਚੀ । ਜਪੁ ਸੇਵਨ ਇਕ ਮਨ ਹੁਇ ਸੂਚੀ। 
ਕਾਮਧੇਨੁ, ਚਿੰਤਾਮਨਿ, ਸੁਰਤਰੂ“5? । ਕਰ ਨਹਿ ਸਕੇ ਆਧਤਿਲ ਸਮਸਰ£ ॥੧੦੧॥ 


ਦੋਹਰਾ 
ਮਹਿਮਾ ਬਰਨੀ ਅਲਪ ਮੈ ਕਹਿ ਨ ਜਾਇ ਮਤਿ ਮੰਦ। 
ਉਚ ਅਗਾਧਾੰ ਅਕਥ ਹੈ ਜੋ ਜਪੁਜੀ ਸੁਖਕੰਦ$ ॥੧੦੨॥ 


ਚੌਪਈ 
ਮਨ ਮੂਰਖ ਨਿਤ ਪ੍ਰਤਿ --ਜਪੁ-- ਸੇਵ । ਜਿਹ ਕੋ ਚਾਹੈ ਮੁਨਿ ਜਨ ਦੇਵ?। 
- ਕਿਤ ਬਿਧ ਹੋਵਹਿ ਮਾਨੁਖ ਦੇਹੀ । ਸੀ ਨਾਨਕ ਸਿੱਖੀ ਮਗ ਲੇਹੀਂ॥੧੦੩॥ 


ਜਪੁਜੀ ਸੇਵ ਕਟਹਿ ਜਮਫਾਸੀ । ਬਹੁਰ ਮਿਲਹਿ ਪਦਵੀ ਅਬਿਨਾਸ਼ੀ --। 
ਅਸ ਸੰਜੋਗ ਚਹਿਤ ਹੈ ਸੋਈ । ਤੁਮ ਕਉ ਤਉ ਸਭ ਪ੍ਰਾਪਤਿ ਹੋਈ ।੧੦੪। 


ਬਾਰ ਬਾਰ ਕਯਾ ਕਹੋ ਬਨਾਈ । ਹੈ ਅਬ ਅੰਤ ਸਮਾਂ ਦੁਖਦਾਈ। 
ਤਿਹ ਛਿਨ ਪਛੂਤਾਵਹਿ'ਂ ਮਲ ਹਾਥਾ ।-- ਹਮ ਕਿਉਂ ਖੋਯੋ ਜਨਮ ਅਕਾਥਾ'£--॥੧੦੫॥ 


5।। 5੩000 8000 50101 0 €08% ੧3101500੫੧6011.60।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਜੋ ਇੱਕ ਮਨ ਹੋ ਕੇ ਮਨ ਵਿੱਚ ਇੱਛਾ ਧਾਰ ਕੇ ਇਸ ਦਾ ਪਾਠ ਕਰੇਗਾ, ਉਸ ਦੀਆਂ 
ਮਨੋਕਾਮਨਾਵਾਂ ਉਸੇ ਪਲ ਹੀ ਪੂਰੀਆਂ ਹੋਣਗੀਆਂ। ਜਿੰਨੇ ਵੀ ਜੰਤਰ, ਮੰਤਰ, ਵੱਡੇ-ਵੱਡੇ ਜੋ 
ਭੂਤ-ਪ੍ਰਤ ਹਨ। ॥੯੮॥ 


ਕੋਈ ਵੀ ਉਸ ਦੇ ਨੇੜੇ ਨਹੀ ਆਵੇਗਾ, ਜਿਨ੍ਹਾਂ ਸੇਵਕਾਂ ਵਿੱਚ ਇਸ ਬਾਣੀ ਨੂੰ ਰੋਜ਼ਾਨਾ ਪੜ੍ਹਨ 
ਦੀ ਪ੍ਰੀਤੀ ਹੋ ਜਾਵੇਗੀ। ਜਿਨ੍ਹਾਂ ਜੀਵਾਂ ਨੇ ਇਹ ਮਨੁੱਖੀ ਸਰੀਰ ਪ੍ਰਾਪਤ ਕੀਤਾ ਹੈ, ਉਹ 
“ਜਪੁਜੀ” ਦਾ ਪਾਠ ਕੀਤੇ ਬਗੈਰ, ਸਮਝੋ ਵਿਅਰਥ' ਹੀ ਗਵਾਉਣਗੇ। ” ॥੯੯॥ 


ਕਵੀ ਜੀ ਲਿਖਦੇ ਹਨ, ਇਹ ਸਿੱਖਾਂ ਦੇ ਲਈ£ ਗੁਰੂ ਜੀ ਵੱਲੋਂ ਦਿੱਤਾ ਗਿਆ ਇੱਕ ਮੰਤਰ ਹੈ ਜੋ 
ਇਸ? ਦੁਨੀਆਂ ਅਤੇ ਅਗਲੀ” ਦੁਨੀਆਂ ਵਿੱਚ ਹਮੇਸ਼ਾ ਹੀ ਬਹੁਤ ਸੁੱਖ ਦਿੰਦਾ ਹੈ। ਉਹ ਸਿੱਖ 
ਸੇਵਕ, ਜਿਸ ਨੇ ਇਸ -ਜਪੁਜੀ- ਬਾਣੀ ਨੂੰ ਕੰਠ ਨਹੀ ਕੀਤਾ, ਸਮਝੋ ਉਨ੍ਹਾਂ ਨੇ (ਝੂਠਾ-ਮੂਠਾ) 
ਸਿੱਖ ਨਾਮ ਰੱਖ ਕੇ ਸਿੱਖੀ ਦਾ ਭੇਖ ਹੀ ਧਾਰਨ ਕੀਤਾ ਹੈ। ॥੧੦੦॥ 


ਇਸ ਤੋਂ ਉੱਪਰ ਹੋਰ ਕੋਈ ਵੀ ਵਿਧੀ ਉੱਚੀ ਨਹੀਂ' ਹੈ। ਜਪੁਜੀ ਦਾ ਇੱਕ ਮਨ ਹੋ ਕੇ ਪਾਠ 
ਕੀਤਾ ਹੋਵੇ ਤਾਂ ਕਾਮਧੇਨ, ਚਿੰਤਾਮਣੀ ਅਤੇ ਸੁਰਤੁਰ ਵਰਗੇ, ਜਪੁਜੀ ਦਾ ਅੱਧਾ-ਤਿਲ ਮਾਤਰ 
ਵੀ ਬਰਾਬਰੀ£ ਨਹੀਂ ਕਰ ਸਕਦੇ ॥ ॥੧੦੧॥ 


ਦੋਹਰਾ 

ਮੇਰੇ, ਥੋੜ੍ਹੀ ਮੱਤ ਵਾਲੇ ਤੋਂ ਇਸ ਦੀ ਉਸਤਤ ਵਰਣਨ ਨਹੀ' ਕੀਤੀ ਜਾ ਸਕਦੀ। ਗੁਰੂ ਜੀ ਦੀ ਇਸ 
ਬਾਣੀ ਦੀ ਥੋੜ੍ਹੀ ਮਹਿਮਾ ਹੀ ਬਿਆਨ ਕੀਤੀ ਹੈ। ਜਪੁ ਜੀ ਜੋ ਸੁੱਖਾਂ ਦੀ ਮੂਲ ਬਾਣੀ ਹੈ। ਜੋ ਅਗਾਧ 
ਹੈ, ਅਕੱਥ ਹੈ, ਭਾਵ ਜੋ ਬਹੁਤ ਡੂੰਘੀ”, ਉੱਚੀ ਅਤੇ ਕਥਨੀ ਤੋਂ ਬਾਹਰ ਹੈ ॥੧੦੨॥ 


ਚੌਪਈ 

ਹੇ ਮੂਰਖ ਮਨ! ਇਸ ਜਪੁਜੀ- ਦਾ ਰੋਜ਼ਾਨਾ ਸੇਵਨ (ਜਾਪ) ਕਰ। ਰਿਸ਼ੀ-ਮੁਨੀ ਦੇਵਤੇ? ਵੀ 
ਚਾਹੁੰਦੇ ਹਨ ਕਿ ਕਿਸ ਤਰੀਕੇ ਨਾਲ ਮਨੁੱਖਾ ਜਨਮ ਪ੍ਰਾਪਤ ਹੋ ਜਾਵੇ? ਤਾਂ ਕਿ ਸ੍ਰੀ ਗੁਰੂ ਨਾਨਕ 
ਦੇ ਸਿੱਖੀ-ਮਾਰਗ ਨੂੰ ਪ੍ਰਾਪਤ ਕਰੀਏ। ॥੧੦੩॥ 


ਜਪੁਜੀ ਦਾ ਸੇਵਨ, ਜਮ ਦੇ ਫੰਦੇ (ਜਾਲ) ਨੂੰ ਕੱਟ ਦਿੰਦਾ ਹੈ ਤੇ ਬਾਅਦ ਵਿੱਚ ਕਦੇ ਵੀ ਵਿਨਾਸ਼ 
ਨਾ ਹੋਣ ਵਾਲਾ ਉੱਚਾ ਸਥਾਨ ਪ੍ਰਾਪਤ ਹੁੰਦਾ ਹੈ। ਇਸ ਤਰਾਂ (ਦੇਵਤੇ) ਢੋਅ-ਮੇਲਾ ਪ੍ਰਾਪਤ 
_ ਕਰਨਾ ਲੋੜਦੇ ਹਨ। (ਕਵੀ ਜੀ) ਹੇ ਬੰਦਿਆ ਤੈਨੂੰ ਸਭ ਕੁਝ ਹੀ ਪ੍ਰਾਪਤ ਹੋਇਆ ਹੈ। ॥੧੦੪॥ 


ਮੈਂ ਵਾਰ-ਵਾਰ ਕੀ ਬਣਾ ਕੇ ਕਹਾਂ, ਹੇ ਬੰਦੇ ! ਜਦੋਂ ਦੁਖਦਾਈ ਬੁਢੇਪੇ ਵਾਲਾ ਸਮਾਂ ਆਏਗਾ 
ਤਾਂ ਇੰਜ ਹੱਥ ਮਲਦਾ ਹੋਇਆ ਪਛਤਾਏਂਗਾ। -ਅਸੀ' ਕਿਉ' ਇਹ ਕੀਮਤੀ ਮਨੁੱਖਾ ਜਨਮ 
ਐਂਵੇ ਹੀ ਬਿਅਰਥ'? ਗਵਾ ਲਿਆ-? ॥੧੦੫॥ 


5।। 53000 38000 50101 ਹ। ੬09 `।੧000%॥076001.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਨਰ ਤਨ ਦੁਰਲਭ ਇਕ ਇਹ ਪਾਯੋ _। ਪੁਨ ਸਤਿਗੁਰ ਸਿਖ ਬੇਖ£ ਬਨਾਯੋ । 
ਤੀਜੋ ਕਲਜੁਗ ਕੋ ਹੈ ਕਾਲਾ । ਥੋਰੀ ਸੇਵਾ ਮਹਿ ਹੁਇ ਦਯਾਲਾ॥ ੧੦੬॥ 


ਐਸ ਸਮੈ ਤੇ ਜੋ ਚੁਕ ਜਾਈ । ਚੜ ਕਰ ਮੇਰੁ” ਰਸਾਤਲ” ਪਾਈ। 
ਜਪੁਜੀ ਕੰਠ ਨਿਤਾਪ੍ਰਤਿ ਰਟੈ । ਜਨਮ ਜਨਮ ਕੇ ਕਲਮਲ” ਕਟੈ ॥੧੦੭॥ 


ਸਨੈ ਸਨੈ£ ਮਨ ਨਿਰਮਲ ਹੋਇ । ਗਤਿ” ਪਾਵਹਿ ਭਵ ਬੰਧਨ ਖੋਇ। 
ਸ਼ਬਦ ਅੱਭਯਾਸ ਕਿਯੋ ਨਰ ਜਾਂਹੀ । ਰਹਯੋ ਨ ਕਰਨੋ ਕ੍ਰਿਤ ਕਛੂ ਤਾਹੀ ॥੧੦੮॥ 


ਇਤ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤ੍ਰਾਰਧੇ “ਗੁਰ ਅੰਗਦ ਜੀ ਕੋ ਤਖਤ ਦੇਨ ਪ੍ਰਸੰਗ” ਬਰਨਨੰ 
ਨਾਮ ਬਵੰਜਵੋ' ਧਜਾਇ ॥੫੨॥ 


5॥ 5800੫ 28001 5॥10। 2 0॥%&੧ ੧810815॥0੫੧601181.00।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


(ਕਵੀ ਜੀ ਕਹਿੰਦੇ ਹਨ) ਹੇ ਮਨੁੱਖ! ਇੱਕ ਤਾਂ ਤੂੰ ਇਹ ਦੁਰਲੱਭ ਮਨੁੱਖਾਂ ਦੇਹੀ ਪ੍ਰਾਪਤ ਕੀਤੀ 
ਹੈ, ਦੂਸਰਾ ਗੁਰੂ ਜੀ ਕਿਰਪਾ ਨਾਲ ਸਿੱਖੀ ਦਾ ਬਾਣਾ? ਮਿਲਿਆ ਹੈ। ਤੀਸਰੇ ਜਿਥੇ ਕਲਜੁਗ 
ਦਾ ਸਮਾਂ ਹੈ, ਉੱਥੇ ਇਸ ਦਾ ਥੋੜ੍ਹਾ ਜਿਹਾ ਸੇਵਨ ਕੀਤਿਆਂ ਹੀ ਸਭ ਰਹਿਮਤਾਂ ਪ੍ਰਾਪਤ ਹੋ 
ਜਾਂਦੀਆਂ ਹਨ। ॥੧੦੬॥ 


ਜੋ ਬੰਦਾ ਇਸ ਸਮੇਂ' 'ਤੇ (ਇਸ ਦੀ) ਭੁੱਲ ਕਰ ਬੈਠੇਗਾ, ਸਮਝੋ ਉਹਦੀ ਹਾਲਤ ਸੁਮੇਰ” ਪਰਬਤ 
ਤੇ ਚੜ੍ਹਨ ਤੋਂ ਬਾਅਦ ਪਤਾਲ” ਵਿੱਚ ਡਿੱਗਣ ਵਾਂਗ ਹੋਵੇਗੀ। ਜੋ ਕੰਠ ਕਰਕੇ ਹਮੇਸ਼ਾ ਰੋਜ਼ਾਨਾ 
ਜਪੁਜੀ ਸਾਹਿਬ ਦਾ ਪਾਠ ਕਰੇਗਾ, ਉਸ ਦੇ ਕਲਜੁਗ ਵਿੱਚ ਜਨਮਾਂ-ਜਨਮਾਂ ਦੇ ਪਾਪਾਂ ਕੱਟੇ 
ਜਾਣਗੇ। _॥੧੦੭॥ 


ਹੌਲੀ£ ਹੌਲੀ ਇਸ ਨਾਲ ਮਨ ਨਿਰਮਲ ਹੋ ਜਾਂਦਾ ਹੈ, ਮਨੁੱਖ ਮੁਕਤੀ” ਪ੍ਰਾਪਤ ਕਰਦਾ ਹੈ ਤੇ ਸਾਰੇ 
ਸੰਸਾਰਕ-ਬੰਧਨ ਦੂਰ ਕਰ ਲੈਂਦਾ ਹੈ। ਜਿਸ ਪੁਰਸ਼ ਨੇ ਬਾਣੀ ਦਾ ਅਭਿਆਸ (ਸੇਵਨ) ਕੀਤਾ ਹੈ, 
ਜਾਣੋਂ ਉਸ ਵਾਸਤੇ ਹੋਰ ਕੋਈ ਵੀ ਕਰਮ ਕਰਨ ਵਾਲਾ ਪਿੱਛੇ ਨਹੀਂ ਰਹਿ ਗਿਆ ॥੧੦੮॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਗੁਰੂ ਅੰਗਦ ਜੀ ਨੂੰ ਗੁਰਗੱਦੀ ਦੇਣ ਦਾ 
ਪ੍ਰਸੰਗ” ਨਾਮੀ _ਬਵੰਜਵਾਂ ਅਧਿਆਇ ਸਮਾਪਤ ਹੋਇਆ। 


599 


5।। 53000 38000 50101 ਹ। ੬09 ੧3101500੫੧)6011.60।। 


ਸਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਮਾਤਾ ਸੁਲੱਖਣੀ ਜੀ ਦੇ ਕੰਨਾਂ ਵਿੱਚ ਇਹ ਖਬਰ ਪਈ ਕਿ ਗੁਰੂ ਨਾਨਕ ਜੀ ਦੀ 
ਗੁਰਗੱਦੀ, ਭਾਈ ਲਹਿਣਾ ਜੀ ਨੂੰ ਦਿੱਤੀ ਜਾਵੇਗੀ। ਤਾਂ ਮਾਤਾ ਸੁਲੱਖਣੀ ਜੀ ਉਸ ਵੇਲੇ ਗੁਰੂ 
ਨਾਨਕ ਜੀ ਕੋਲ ਗਏ । ਸੁਲੱਖਣੀ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਆਪਣੇ ਦੋਨਾਂ ਲਾਇਕ- 
ਪੁੱਤਰਾਂ ਨੂੰ ਛੱਡ ਕੇ ਗੱਦੀ ਬਾਰੇ ਉਲਟੀ ਸੋਚ ਕਿਉਂ ਸੋਚੀ ਹੋਈ ਹੈ? ਕੋਈ ਆਪਣੀ ਔਲਾਦ 
ਨੂੰ ਛੱਡ ਕੇ ਪਰਾਏ ਨੂੰ ਵਡਿਆਈ ਨਹੀਂ ਦਿੰਦਾ। 

ਉਸ ਵਕਤ ਇੱਕ ਬਿੱਲੀ, ਅੱਧ-ਚੱਬੀ ਹੋਈ ਚੂਹੀ ਰਸਤੇ ਵਿੱਚ ਸੁੱਟ ਕੇ ਦੌੜ ਗਈ। 
ਗੁਰੂ ਨਾਨਕ ਜੀ ਨੇ ਆਪਣੇ ਪੁੱਤਰ ਸ੍ਰੀ ਚੰਦ ਨੂੰ ਚੂਹੀ ਚੁੱਕ ਕੇ ਪਰ੍ਹੇ ਸੁੱਟਣ ਦਾ ਹੁਕਮ ਦਿੱਤਾ, 
ਪਰ ਉਸ ਨੇ ਗੁਰੂ ਜੀ ਦੀ ਆਗਿਆ ਨੂੰ ਟਾਲ ਦਿੱਤਾ। ਉਸ ਤੋਂ ਬਾਅਦ ਗੁਰੂ ਜੀ ਨੇ ਲਖਮੀਦਾਸ 
ਨੂੰ ਕਿਹਾ ਕਿ ਇਹ ਚੂਹੀ ਪੜ੍ਹੇ ਸੁੱਟ ਆਵੋਂ ਤਾਂ ਉਸ ਨੇ ਕਿਹਾ ਕਿ ਮੈਂ' ਹੋਰ ਕਿਸੇ ਕੋਲੋਂ ਚੁਕਵਾ 
ਦਿੰਦਾ ਹਾਂ। ਫਿਰ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਆਖਿਆ ਕਿ ਇਹ ਚੂਹੀ ਪਰ੍ਹੇ ਸੁੱਟ 
ਦੇਵੇਂ ਤਾਂ ਉਨ੍ਹਾਂ ਨੇ ਉਸੇ ਪਲ ਹੀ ਗੁਰੂ ਜੀ ਦਾ ਕਹਿਣਾ ਮੰਨਿਆ ਤੇ ਅੱਧ-ਚੱਬੀ ਹੋਈ ਚੂਹੀ ਦੂਰ 
ਸੁੱਟ ਦਿੱਤੀ। 

ਫਿਰ ਗੁਰੂ ਜੀ ਨੇ ਸੁਲੱਖਣੀ ਨੂੰ ਸਮਝਾਇਆ ਕਿ ਸਾਡੇ ਪੁੱਤਰ ਸਾਡੀ ਆਗਿਆ ਦਾ 
ਪਾਲਣ ਨਹੀਂ' ਕਰਦੇ ਪਰ ਲਹਿਣਾ ਕਦੇ ਬਚਨ ਨਹੀਂ' ਮੋੜਦਾ। ਫੇਰ ਇੱਕ ਦਿਨ ਗੁਰੂ ਜੀ ਨੇ 
ਅੱਧੀ ਰਾਤ ਵੇਲੇ ਸ੍ਰੀ ਚੰਦ ਨੂੰ ਕਿਹਾ ਕਿ ਮੇਰੀ ਚਾਦਰ ਨਦੀ ਤੋਂ ਧੋ ਕੇ ਲਿਆ ਦੇਵੋ। ਤਾਂ ਉਸ 
ਨੇ ਕਿਹਾ ਕਿ ਇਹ ਕੰਮ ਮੇਰੇ ਤੋਂ ਨਹੀਂ ਹੋਣ ਵਾਲਾ। ਇਵੇਂ ਹੀ ਲੱਖਮੀ ਚੰਦ ਨੇ ਵੀ ਜਵਾਬ 
ਦੇ ਦਿਤਾ। ਪਰ ਲਹਿਣੇ ਨੇ ਉਸੇ ਵੇਲੇ ਚਾਦਰ ਧੋ ਕੇ ਸੁਕਾ ਦਿੱਤੀ। ਇਵੇ' ਹੋਰ ਕਈ ਤਰਾਂ 
ਕਰਨ ਪਿੱਛੋਂ ਗੁਰੂ ਜੀ ਨੇ ਲਹਿਣੇ ਨੂੰ ਗੁਰਗੱਦੀ ਸੌਂਪ ਦਿੱਤੀ ਤੇ ਕਿਹਾ ਕਿ ਅੱਜ ਤੋਂ ਤੁਸੀਂ ਸੱਭ 
ਦੇ ਗੁਰੂ ਹੋ ਤੇ ਸਾਰਾ ਜਗਤ ਤੁਹਾਡਾ ਦਾਸ ਹੈ, ਤੇ ਅੱਜ ਤੋ ਤੁਹਾਡਾ ਨਾਮ ਅੰਗਦ ਹੋਵੇਗਾ । 
ਤਦ ਗੁਰੂ ਅੰਗਦ ਦੇਵ ਜੀ ਨੇ ਜਪੁਜੀ ਸਾਹਿਬ ਦਾ ਪਾਠ ਪੜ੍ਹ ਕੇ ਸੁਣਾਇਆ ਸੀ । 


6੦ __ਕੈ= 


ਫੁੱਟਨੋਟ: 


(1) ਭਾਈ ਗੁਰਦਾਸ ਜੀ ਪਾਣੀ ਦੇ ਸੁਭਾਅ ਬਾਰੇ ਵਾਰ 28ਵੀਂ, ਪਉੜੀ 13ਵੀਂ ਵਿੱਚ 
ਬਿਆਨ ਕਰਦੇ ਹਨ: 

ਧਰਤੀ ਪੈਰਾਂ ਹੇਠਿ ਹੈ ਧਰਤੀ ਹੇਠਿ ਵਸੰਦਾ ਪਾਣੀ। 

ਪਾਣੀ ਚਲੈ ਨਿਵਾਣ ਨੋ ਨਿਰਮਲੂ ਸੀਤਲੁ ਸੁਧੁ ਪਰਾਣੀ। 


(੯2) ਇਸ ਤਰਾਂ ਦਾ ਵਰਣਨ ਵਲਾਇਤ ਵਾਲੀ ਅਤੇ ਮੇਹਰਬਾਨ ਵਾਲੀ ਜਨਮਸਾਖੀ ਵਿੱਚ 
ਨਹੀਂ ਮਿਲਦਾ। ਪਰ ਸੱਤੇ-ਬਲਵੰਡ ਦੀ ਵਾਰ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਸ ਵਿੱਚ 
ਸੰਕੇਤ ਮਿਲਦੇ ਹਨ ਕਿ ਗੁਰੂ ਜੀ ਨੇ ਪੁੱਤਰਾਂ ਦੀ ਪ੍ਰੀਖਿਆ ਲਈ ਹੋਵੇਗੀ ਤੇ ਉਨ੍ਹਾਂ ਨੇ ਗੁਰੂ ਜੀ 


5।। 53000 8001 50101 6400). ੧3101500੫੧)60011.60।। 


ਅਧਿਆਇ 52 ਗੁਰਗੱਦੀ ਬਖ਼ਸ਼ੀ ਤੇ ਜਪੁਜੀ ਦੀ ਮਹਿਮਾ 


ਦਾ ਹੁਕਮ ਨਹੀਂ ਮੰਨਿਆ। 
ਪੁਤ੍ੀ ਕਉਲ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ। 
(ਗੁ. ਗ੍ਰੰ. ਸਾਹਿਬ, ਪੰਨਾ 967) 
ਭਾਈ ਬਾਲੇ ਵਾਲੀ ਅਤੇ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿੱਚ ਵੀ ਪੁੱਤਰਾਂ ਦੇ ਹੁਕਮ ਨਾ 
ਮੰਨਣ ਦੀਆਂ ਮਿਸਾਲਾਂ ਮਿਲਦੀਆਂ ਹਨ। 


(3) ਭਾਈ ਗੁਰਦਾਸ ਜੀ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇਣ ਦੇ ਸਬੰਧ ਵਿੱਚ ਵਾਰ 
ਪਹਿਲੀ, ਪਉੜੀ 45ਵੀ' ਵਿੱਚ ਇਵੇ' ਅੰਕਤ ਕੀਤਾ ਹੈ: 

ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਹ ਫਿਰਾਇਆ। 

ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ। 

ਲਖਿ ਨ ਕੋਈ ਸਕਈ ਆਚਰਜੇ ਆਚਰਜੁ ਦਿਖਾਇਆ। 

ਕਾਇਆ ਪਲਟਿ ਸਰੂਪੁ ਬਣਾਇਆ॥ 


(%4) ਜਨਮਸਾਖੀ ਪਰੰਪਰਾ ਅਨੁਸਾਰ ਜਪੁਜੀ ਸਾਹਿਬ ਦੀ ਸੰਪਾਦਨਾ ਵਾਲੀ ਅੰਕਤ ਸਾਖੀ, 
ਮਿਹਰਬਾਨ ਵਾਲੀ ਜਨਮਸਾਖੀ, ਜਿਲਦ ਦੂਜੀ, ਪੰਨਾ 248-50 'ਤੇ ਅਧਾਰਤ ਹੈ। ਚਾਹੇ ਇਹ 
ਬਿਰਤਾਂਤ ਕਿਸੇ ਹੋਰ ਜਨਮਸਾਖੀ ਵਿੱਚ ਨਹੀ' ਮਿਲਦਾ। ਪਰ ਜਪੁਜੀ ਸਾਹਿਬ ਨੂੰ ਗੁਰੂ ਅੰਗਦ 
ਦੇਵ ਜੀ ਦਾ ਤਰਤੀਬ ਦੇਣਾ ਸਿੱਧ ਹੁੰਦਾ ਹੈ। ਕਿਉਂਕਿ ਜਪੁਜੀ ਸਾਹਿਬ ਦੇ ਅਖੀਰ ਵਿੱਚ ਸਲੋਕ 
“ਪਵਣੁ ਗੁਰੂ ਪਾਣੀ ਪਿਤਾ” ਗੁਰੂ ਅੰਗਦ ਦੇਵ ਜੀ ਦਾ ਹੈ। ਭਾਈ ਵੀਰ ਸਿੰਘ ਲਿਖਦੇ ਹਨ 
ਕਿ ਜਪੁਜੀ ਸਾਹਿਬ, ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਜਾਪਦਾ ਹੈ ਕਿ ਸਾਰੀਆਂ ਪਉੜੀਆਂ 
ਮਿਹਰਬਾਨ ਵਾਲੀ ਜਨਮਸਾਖੀ, ਜਿਲਦ ਦੂਜੀ ਵਿੱਚ ਵੀ “ਜਪੁਜੀ ਜੀ ਦਾ ਉਚਾਰਨਾ ਤੇ 
ਤਰਤੀਬ” ਲਿਖਿਆ ਮਿਲਦਾ ਹੈ। 


(੯5) ਚਿੰਤਾਮਣੀ ਇੱਕ ਇੱਛਾ ਪੂਰੀ ਕਰਨ ਵਾਲੀ ਮਣੀ ਹੈ, ਇਸ ਬਾਰੇ ਕਿਹਾ ਜਾਂਦਾ ਹੈ ਕਿ 
ਇਸ ਵਿੱਚ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਸਕਣ ਦੀ ਸ਼ਕਤੀ ਹੈ। 
ਸੁਰਤਰੁ, ਦੇਵਤਿਆਂ ਦੇ ਬਿਰਛ ਵਜੋਂ ਜਾਣਿਆ ਜਾਂਦਾ ਹੈ, ਜੋ ਸਭ ਫਲ ਦਿੰਦਾ ਹੈ। 
ਕਾਮਧੇਨੁ ਇੱਕ ਗਊ ਹੈ, ਜਿਸ ਦਾ ਸਬੰਧ ਵਸ਼ਿਸ਼ਟ-ਰਿਸ਼ੀ ਨਾਲ ਜਾਣਿਆ ਜਾਂਦਾ 
ਹੈ ਅਤੇ ਜੋ ਹਰੇਕ ਮਨੋ-ਕਾਮਨਾਵਾਂ ਪੂਰੀਆਂ ਕਰਦੀ ਮੰਨੀ ਜਾਂਦੀ ਹੈ। ਇਹ ਗਊ, ਸਮੁੰਦਰ- 
ਮੰਥਨ ਕਰਨ ਵੇਲੇ ਨਿਕਲੀ ਸੀ। ਪਰ ਗੁਰਬਾਣੀ ਵਿੱਚ ਇਨ੍ਹਾਂ ਤਿੰਨਾਂ ਦੇ ਸਬੰਧ ਵਿੱਚ ਇਵੇ' 
ਉਚਾਰਨ ਮਿਲਦਾ ਹੈ ਕਿ ਪਰਮੇਸ਼ਰ ਦਾ ਨਾਮ, ਉੱਤਮ ਤੋਂ ਉੱਤਮ ਸੁਖ ਦੇਣ ਵਾਲੀ ਚੀਜ਼ ਹੈ: 
ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ। 
ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥ 
ਹਰਿ ਹਰਿ ਹਰਿ ਨ ਜਪਹਿ ਰਸਨਾ॥ ਅਵਰ ਸਭ ਤਿਆਗਿ ਬਚਨ ਰਚਨਾ ॥ 
(ਗੁ. ਗੂੰ. ਸਾਹਿਬ, ਪੰਨਾ 658) 


601 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਤਰਵੰਜਵਾਂ 
(ਸਾਰਦਾ ਮੰਗਲ, ਸਿੱਖਨ ਪ੍ਰਤਿ ਉਪਦੇਸ਼) 


ਦੋਹਰਾ 

ਸ੍ਰੀ ਸਰੱਸੂਤੀ ਸਿਮਰਨੋ ਤੀਛਨ ਮਹਾਂ ਕੁਠਾਰਾਂ । 

ਬਿਘਨ ਬ੍ਰਿੱਛ ਕੇ ਬਿਪਨ? ਕੋ ਕਰਤ ਸੰਘਾਰ” ਸੁਧਾਰ॥੧॥ 
ਚੌਪਈ 


ਬਹੁਰੋ ਕਿਤਕ ਬਿਤਾਯੋ ਕਾਲਾ । ਸ੍ਰੀ ਨਾਨਕ ਜੀ ਪਰਮ ਕ੍ਰਿਪਾਲਾ। 
ਇਕ ਦਿਨ ਅੰਗਦ ਸੰਗ ਬਖਾਨਾ । “ਤੁਮ ਅਬ ਗਮਨਹੁ ਅਪਨ ਸਥਾਨਾ॥੨॥ 


ਇਹਾਂ ਨ ਰਹੀਏ ਆਇਸੁ ਏਹੀ । ਸਮਾਂ ਸਮੀਪ ਤਜੋਂ” ਨਿਜ ਦੇਹੀ। 
ਦਿਨ ਥੋਰੇ ਹੀ ਰਿਦੇ ਲਖੀਜੈ । ਗ੍ਰਾਮ ਖਡੂਰ ਪਯਾਨੋ ਕੀਜੈ" ॥੩॥ 


ਸੁਨ ਅੰਗਦ ਬੰਦੇ ਦ੍ਰੈ ਹਾਥਾ । ਬੋਲਯੋ ਬਚਨ ਲਾਇ ਪਦ ਮਾਥਾ। 
“ਰਾਵਰ ਕੀ ਰਜਾਇ ਮਮ ਸੀਸਾ । ਏਕ ਅਵਰ ਬੂਝੋਂ' ਜਗਦੀਸਾ॥੪॥ 


ਤਯਾਗਨ ਤਨ ਕੋ ਸਮਾ ਜਿ ਆਹੀ । ਤਬ ਦਰਸੋਂ£ ਮੈਂ ਆਇ ਕਿ ਨਾਂਹੀ?। 
ਆਇਸੁ ਦਿਹੁ ਤਉ ਆਉ ਸਮੀਪਾ” । ਸੁਨ ਬੋਲੇ ਬੇਦੀ ਕੁਲ ਦੀਪਾ॥੫॥ 


“ਤੁਮ ਨਹਿ ਆਵੋ ਤਬ ਇਤ ਆਸਾ । ਹਮ ਆਵਹਿਗੇ ਤੁਮਰੇ ਪਾਸਾ। 
ਜਿਸ ਬਿਧਿ ਕੋ ਨਹਿਂ ਲਖਹਿ ਸਕਾਈ । ਤਿਉਂ ਤਬ ਆਇ ਮਿਲੈਂ ਤੁਝ ਤਾਈਂ”॥੬॥ 


ਸੁਨਕੈ ਸ਼੍ਰੱਨ£ ਬਚਨ ਜਗ ਗੁਰਕੇ । ਚਲਯੋ ਨ ਚਹਤਿ ਨਿਕੇਤ ਬਿਛੁਰਕੇ। 
ਤਦਪਿ ਰਜਾਇ ਅਮੋਰਾੰਂ ਸੁ ਪ੍ਰਨ ਜਿਹ । ਭਯੋ ਤਯਾਰ ਚਲਨ ਕੋ ਛਿਨ ਤਿਹ॥੭॥ 


(੧ 


ਹਰੈ ਅਧੀਨ ਕਰ ਹੀ ਅਸ਼ਟਾਂਗੰ£ । ਬੰਦਹਿ ਚਰਨ ਕਵਲ ਅਨੁਰਾਗੰ । 
ਮਨ ਸੌਂਪਯੋ ਗੁਨਖਾਨੀ ਪਾਸੂ । ਤਨ ਗਮਨਯੇ ਜਿਤ ਦਿਸਾ ਅਵਾਸੂ ॥੮॥ 


5॥ 5400੫ 38001 3000। ] €0੩” ੧801081੨॥0੫/60181.60। 


ਅਧਿਆਇ 53 ਸਿੱਖਾਂ ਪ੍ਤੀ ਉਪਦੇਸ਼ 


`__ (ਸਿੱਖਾਂ ਨੂੰ ਉਪਦੇਸ਼) 
ਦੋਹਰਾ 
(ਕਵੀ ਲੋਕਾਂ ਦਾ ਕਵਿਤਾ ਰਚਨ ਸਮੇਂ) ਸ੍ਰੀ ਸਰਵਸਤੀ ਨੂੰ ਯਾਦ ਕਰਨਾ, ਮਾਨੋ ਉਹ ਤਿੱਖਾ 
ਕੁਹਾੜਾ' ਹੈ ਜੋ ਵਿਘਨਾਂ ਰੂਪੀ ਬਿਰਛਾਂ ਦੇ ਜੰਗਲ£ ਨੂੰ ਚੰਗੀ ਤਰਾਂ ਨਾਸ਼ ਕਰਦਾ ਹੈ। ॥੧॥ 


ਚੌਪਈ 
ਇਵੇ' ਪਰਮ ਕਿਰਪਾਲੂ ਗੁਰੂ ਨਾਨਕ ਜੀ ਨੇ ਉੱਥੇ ਕਿੰਨਾ ਹੀ ਸਮਾਂ ਗੁਜ਼ਾਰਿਆ। ਇੱਕ ਦਿਨ 
ਉਨ੍ਹਾਂ ਨੇ ਅੰਗਦ ਜੀ ਨੂੰ ਕਿਹਾ, “ਹੁਣ ਤੁਸੀਂ ਆਪਣੇ ਸਥਾਨ (ਖਡੂਰ ਸਾਹਿਬ) ਚਲੇ ਜਾਵੇ । ॥੨॥ 


ਇਹ ਹੀ ਆਗਿਆ ਹੈ, ਤੁਸੀਂ ਇਥੇ ਨਾ ਰਹੋ। ਅਸਾਂ ਦੇ ਸਰੀਰ ਤਿਆਗਣ” ਦਾ ਸਮਾਂ 
ਨਜ਼ਦੀਕ ਆ ਗਿਆ ਹੈ, ਮਨ ਵਿਚ ਜਾਣ ਲਵੋ, ਥੋੜ੍ਹੇ ਦਿਨ ਹੀ ਰਹਿ ਗਏ ਹਨ। ਤੁਸੀਂ ਖਡੂਰ 
ਪਿੰਡ ਚਲੇ ਜਾਵੋ। ” ॥੩॥ 


ਸੁਣ ਕੇ ਗੁਰੂ ਅੰਗਦ ਜੀ ਨੇ ਦੋਨੋਂ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਦੇ ਹੋਏ ਕਿਹਾ, 
“ਆਪ ਜੀ ਦਾ ਹੁਕਮ ਮੇਰੇ ਸਿਰ-ਮੱਥੇ ਜੀ, ਜਗਤ ਸੁਆਮੀ ਜੀ, ਮੈਂ ਆਪ ਜੀ ਕੋਲੋਂ ਇੱਕ 
ਹੋਰ ਗੱਲ ਪੁੱਛਣ ਦੀ ਅਰਜ਼ ਕਰਦਾ ਹਾਂ ॥੪॥ ਰ 


ਆਪ ਜੀ ਦੇ ਸਰੀਰ ਤਿਆਗਣ ਦਾ ਸਮਾਂ ਜਦ ਆਵੇਗਾ ਤਾਂ ਉਸ ਵੇਲੇ ਆਪ ਜੀ ਦੇ ਦਰਸ਼ਨ” ਕਰਨ 
ਲਈ ਮੈਂ ਆ ਸਕਾਂਗਾ ਕਿ ਨਹੀਂ? (ਕਿਰਪਾ ਕਰਕੇ) ਆਉਣ ਦੀ ਆਗਿਆ ਦੇ ਦੇਵੇਗੇ ਤਾਂ ਉਸ 
ਵੇਲੇ ਮੈਂ ਆਪ ਜੀ ਕੋਲ ਆ ਜਾਵਾਂ। ” ਤਾਂ ਬੇਦੀ ਕੁਲ ਦੇ ਦੀਪਕ (ਗੁਰੂ ਜੀ) ਬੋਲੇ। ॥੫॥ 


“ਤੁਸੀਂ ਉਸ ਵਕਤ ਇਸ ਪਾਸੇ ਵੱਲ ਨਹੀਂ ਆਵੇਗੇ। ਅਸੀਂ ਆਪ ਹੀ ਤੁਹਾਡੇ ਕੋਲ ਆਵਾਂਗੇ 
ਕਿਉਂਕਿ ਉਸ ਕਿਰਿਆ ਦਾ (ਅੰਤਕਾਲ ਦਾ) ਅਨੁਮਾਨ ਨਹੀਂ ਲਾਇਆ ਜਾ ਸਕਦਾ, ਇਸ 
ਲਈ ਜਿਵੇਂ ਹੀ (ਉਹ ਵੇਲਾ) ਆਏਗਾ, ਅਸੀਂ ਤੈਨੂੰ ਆ ਕੇ ਮਿਲਾਂਗੇ। ” ॥੬॥ 


ਜਗਤ ਗੁਰੂ (ਨਾਨਕ) ਜੀ ਦੇ ਇਹ ਬਚਨ ਆਪਣੇ ਕੰਨੀਂ£ ਸੁਣ ਕੇ (ਅੰਗਦ ਜੀ ਦਾ) ਗੁਰੂ ਜੀ 
ਨਾਲੋਂ ਵਿੱਛੜ ਕੇ, ਆਪਣੇ ਘਰ ਜਾਣ ਲਈ ਜੀਅ ਨਹੀਂ ਸੀ ਚਾਹੁੰਦਾ। ਉਹ ਆਗਿਆ ਦਾ 
ਪਾਲਣ ਕਰਦੇ ਹੋਏ, ਜਿਨ੍ਹਾਂ ਨੇ ਪ੍ਰਣ ਕੀਤਾ ਸੀ, ਉਨ੍ਹਾਂ ਦਾ ਹੁਕਮ ਨਹੀਂ ਸੀ ਮੋੜ ਸਕਦੇ । ਉਸੇ 
ਪਲ ਹੀ ਜਾਣ ਲਈ ਤਿਆਰ ਹੋ ਗਏ। ॥੭॥ 


ਉਨ੍ਹਾਂ ਬਹੁਤ ਪ੍ਰੇਮ ਨਾਲ ਗੁਰੂ ਜੀ ਦੇ ਚਰਨ-ਕੰਵਲਾਂ ਵਿੱਚ ਡੰਡੌਤ” ਬੰਦਨਾ ਕੀਤੀ। ਆਪਣਾ ਹਿਰਦਾ 


ਗੁਣਾਂ ਦੇ ਭੰਡਾਰ (ਗੁਰੂ ਜੀ) ਨੂੰ ਸੌਂਪ ਦਿੱਤਾ ਤੇ ਉਨ੍ਹਾਂ ਦਾ ਸਰੀਰ ਉਥੋਂ ਚੱਲ ਪਿਆ, ਜਿਸ ਪਾਸੇ ਵੱਲ 
ਨਿਵਾਸ-ਸਥਾਨ ਸੀ ॥੮॥ 


5।। 5800੫ 98001 501। ਹ। 00੧ 2?  ੧ਧ800੧815॥00/6008.60/। 


੩੬ ੪... : << -- (2. >.-,.. ._ ਰਿ 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਬਿਦਾ ਹੋਇ ਜਗ ਗੁਰੂ ਤੇ ਸ੍ਰੀ ਅੰਗਦ ਸੁਖਰਾਸ। 
ਸਨੈ ਸਨੋ ਆਵਤ ਭਏ ਗ੍ਰਾਮ ਖਡੂਰ ਅਵਾਸ ॥੯॥੯੭ 


ਚੌਪਈ 
ਮਿਲਹਿ' ਤਬਹਿ ਸਗਰੇ ਨਰ ਆਈ । ਬੰਦਹਿੱ,ਕੁਸ਼ਲ' ਬੂਝ ਹਰਖਾਈ। 
ਜਥਾ£ ਜੋਗ ਆਦਰ ਸਬਹੀ ਕਾ । ਕਰਤ ਭਏ ਤੇਹਣ ਕੁਲਟੀਕਾ ॥ ੧੦॥ 


ਸਗਲੀ ਕਲਾ ਬਿਸਾਲ ਦੁਰਾਈ? । ਨਹਿ' ਕਿਸ ਕੇ ਸੰਗ ਕਬਹਿ ਜਨਾਈ। 
ਜੋ ਹਿਰਦੇ ਕਰ ਬਹੁ ਜੱਗਜਾਸਾ । ਆਇ ਕਰਹਿ ਸੇਵਾ ਤਿਹ ਪਾਸਾ॥੧੧॥ 


ਤਬ ਉਪਦੇਸਹਿ' ਹਿਤ ਕੱਲਯਾਨਾ । ਪਰੇ ਕੁਬੰਧਨ ਕਰਹੈ' ਹਾਨਾ। 
ਨਿਜ ਪ੍ਰਤਾਪ ਜੋ ਸਰਬ ਛਿਪਾਵਾ । ਸੂਰਜ ਮਨਹੁ ਬੀਚ ਘਟ” ਪਾਵਾ॥੧੨॥ 


ਕਿਨਹੁ ਨ ਅਜਰ ਜਰਯੋ ਇਨ ਜੈਸੇ । ਤੀਨ ਕਾਲ ਮਹਿੰ ਭਯੋ ਨ ਐਸੇ। 
ਉਤਪਤਿ,ਪਾਲਨ ਸ਼ਕਤਿ ਤ੍ਰਿਲੋਕੰ । ਸਿੰਧ ਸੁਕਤ? ਮਹਿੰ ਸਬ ਜਨੁ ਰੋਕੰ ॥੧੩॥ 


ਮੁਸ਼ਟ£ ਬਿਖੈ ਨਭ ਸਭ ਲਿਯ ਜੈਸੇ । ਇਸ ਬਿਧਿ ਰਹੇ ਸਦਨ ਨਿਜ ਬੈਸੇ। 
ਤਿਨ ਕੇ ਸ੍ਰੀ ਪਦ ਪੰਕਜ ਤਾਂਈ । ਕਵਿ ਸੰਤੋਖ ਸਿੰਘ ਬੰਦਨ ਗਾਈ॥ ੧੪॥ 


ਤਿਹ ਪਸ਼ਚਾਤ ਜੁ ਭਯੋ ਪ੍ਰਸੰਗਾ । ਸੁਨਹੁ ਸੁ ਸ਼ੋੋਤਾ ਸੰਗ ਉਮੰਗਾ। 
ਸ੍ਰੀ ਨਾਨਕ ਜਸ ਤੇ ਨ ਉਚਾਟਉ । ਸੁਨਿ ਸੁਨਿ ਸਦਾ ਬੰਧ ਨਿਜ ਕਾਟਉ॥੧੫॥ 


ਸ੍ਰੀ ਜਗ ਗੁਰ ਕੋ ਜਹਿ' ਦਰਬਾਰਾ । ਹੁਤੋ ਅਗਾਰੀ ਚਲਦਲ ਭਾਰਾ । 
ਸਘਨਦ ਛਾਉ' ਸ਼ੋਭਤ ਰਮਣੀਕਾ । ਤਹਿ ਬੈਠਹਿਂ ਬੇਦੀ ਕੁਲਟੀਕਾ ॥੧੬॥ 


5।। 53000 38001 50101 ਹ। ੬0੫9 ਰਾ ੧3101500੫੧)60011.60।। 


ਅਧਿਆਇ 53 ਸਿੱਖਾਂ ਪ੍ਰਤੀ ਉਪਦੇਸ਼ 


ਦੋਹਰਾ 
ਸੁਖਾਂ ਦੀ ਰਾਸ ਸ੍ਰੀ ਅੰਗਦ ਜੀ ਜਗਤ ਗੁਰੂ ਨਾਨਕ ਜੀ ਕੋਲੋਂ ਵਿਦਾ ਹੋ ਕੇ ਹੌਲੀ-ਹੌਲੀ ਚੱਲਦੇ 
ਹੋਏ ਆਪਣੇ ਘਰ (ਪਿੰਡ) ਖਡੂਰ ਸਾਹਿਬ ਆ ਗਏ ॥੯॥ 


ਚੌਪਈ 

ਪਿੰਡ ਦੇ ਸਾਰੇ ਨਰ-ਨਾਰੀ ਉਨ੍ਹਾਂ ਆਇਆਂ ਨੂੰ ਮਿਲੇ। ਉਹ ਹੱਥ ਜੋੜ ਕੇ, ਖੁਸ਼ੀ-ਖੁਸ਼ੀ ਸਭ 
ਦੀ ਸੁੱਖ-ਸਾਂਦਾਂ ਪੁੱਛਦੇ ਸਨ। ਯੋਗਤਾ? ਅਨੁਸਾਰ ਤ੍ਰੇਹਣ ਕੁਲ ਦੇ ਟਿੱਕਾ (ਗੁਰੂ ਅੰਗਦ ਜੀ) 
ਨੇ ਸਭ ਦਾ ਹੀ ਆਦਰ-ਮਾਣ ਕੀਤਾ। ॥੧੦॥ 


ਉਨ੍ਹਾਂ ਆਪਣੀ ਸਾਰੀ ਕਲਾ ਲੂਕਾ? ਕੇ ਹੀ ਰੱਖੀ, ਉਸ ਬਾਬਤ ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਨਹੀਂ 
ਸੀ ਜਣਾਇਆ।ਜੋ ਵੀ ਕੋਈ ਆਪਣੇ ਮਨ ਵਿੱਚ ਜਗਿਆਸਾ ਰੱਖਦਾ ਸੀ, ਉਹ (ਅੰਗਦ ਜੀ) 
ਕੋਲ ਆ ਕੇ ਉਨ੍ਹਾਂ ਦੀ ਸੇਵਾ ਵਿੱਚ ਜੁੱਟ ਜਾਂਦਾ। ॥੧੧॥ 


ਹੋਏ ਖੋਟੇ ਬੰਧਨਾਂ ਨੂੰ ਦੂਰ ਕਰਦੇ । ਉਨ੍ਹਾਂ ਨੇ ਆਪਣਾ ਸਾਰਾ ਪਰਤਾਪ ਛੁਪਾ ਕੇ ਰੱਖਿਆ ਸੀ, 
ਮਾਨੋ ਜਿਵੇ ਸੂਰਜ, ਬੱਦਲਾਂ-ਘਟਾਵਾੱ ਹੇਠ ਆਇਆ ਹੋਵੇ। ॥ ੧੨॥ 


ਤਿੰਨਾਂ ਕਾਲਾਂ ਵਿੱਚ ਇਹੋ-ਜਿਹਾ ਕੋਈ ਨਹੀ ਹੋਇਆ, ਕਿਸੇ ਨੇ ਵੀ ਇਨ੍ਹਾਂ ਵਾਂਗ ਨਾ ਜਰ ਸਕਣ 
ਵਾਲੇ ਨੂੰ ਜਰਿਆ ਹੋਵੇ। ਤ੍ਰਿਲੋਕੀ ਨੂੰ ਪੈਦਾ ਕਰਨ ਅਤੇ ਪਾਲਣਾ ਕਰਨ ਦੀ ਸਾਰੀ ਸ਼ਕਤੀ, ਇਨ੍ਹਾਂ 
ਦੇ ਹੱਥ ਵਿੱਚ ਸੀ, (ਜਿਵੇਂ) ਸਾਰੇ ਸਮੁੰਦਰ ਨੂੰ ਇੱਕ ਸਿੱਪੀ? ਵਿੱਚ ਪਾਇਆ ਹੋਵੇ। ॥੧੩॥ 


ਮੁੱਠੀ$ ਵਿੱਚ ਫੜ ਲਿਆ ਹੋਵੇ। ਕਵੀ ਸੰਤੋਖ ਸਿੰਘ ਜੀ ਉਨ੍ਹਾਂ ਦੇ ਚਰਨ-ਕਮਲਾਂ ਵਿੱਚ ਧਿਆਨ 
ਧਰ ਕੇ, ਉਨ੍ਹਾਂ ਦੇ ਚਰਨਾਂ ਵਿੱਚ ਉਸਤਤ ਗਾਉਂਦਾ ਹੈ। ॥੧੪॥ 


ਹੇ ਸਰੋਤਾ-ਜਨੋਂ! ਉਨ੍ਹਾਂ ਦੇ ਕਰਤਾਰਪੁਰ ਤੋੱ' ਜਾਣ ਪਿੱਛੋਂ ਜੋ ਬਾਅਦ ਦਾ ਪਰਸੰਗ ਹੈ, ਉਸ 
ਨੂੰ ਬੜੇ ਉਤਸ਼ਾਹ ਨਾਲ ਸੁਣੋਂ । ਗੁਰੂ ਜੀ ਦੇ ਜਸ ਤੋਂ ਉਚਾਟ ਨਾ ਹੋਵੋ। ਇਸ ਜਸ ਨੂੰ ਸੁਣ- 
ਸੁਣ ਕੇ ਆਪਣੇ ਸਭ ਦੁੱਖਾਂ ਦੇ ਬੰਧਨਾੰਂ ਨੂੰ ਦੂਰ ਕਰੋ। ॥੧੫॥ 


ਜਗਤ ਗੁਰੂ ਨਾਨਕ ਜੀ ਦਾ ਜਿਥੇ ਦਰਬਾਰ ਲੱਗਦਾ ਸੀ, ਉਸ ਦੇ ਅੱਗੇ ਇੱਕ ਬਹੁਤ ਭਾਰੀ 


ਪਿੱਪਲ ਸੀ॥ ਬਹੁਤ ਘਣੀ ਛਾਂ ਬਹੁਤ ਹੀ ਸੁੰਦਰ ਸਸ਼ੋਭਤ ਸੀ। ਬੇਦੀ ਕੁਲ ਦੇ ਨਿਸ਼ਾਨ (ਗੁਰੂ 
ਜੀ) ਉਥੇ ਬੈਠੇ ਹੋਏ ਸਨ। ॥੧੬॥ 


5।। 58000 0800 50101 ੬09 2  ।੧੧੧0੧1500੧60੧ਗ00। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਕ੍ਰਿਪਾ ਭਰੇ ਦੈ ਨੈਨ ਰਸੀਲੇ । ਕਲੁਖਾਂ ਨਿਕੰਦਨ ਦੇਖ ਛਬੀਲੇ । 
ਤੱਤ ਗਯਾਨ ਮੈ ਕੋਮਲ ਬੋਲਾ । ਸ਼੍ਰੌਨ ਸੁਨਾਵਹਿ' ਮਧੁਰ ਅਮੋਲਾ£॥੧੭॥ 


ਸਾਂਗ ਅਰੰਭੇ ਸਿਖ ਜਿ ਪਲਾਏ । ਸੋ ਸੁਨ ਪਰਖਨ ਬਿਧਿ ਪਛੂਤਾਏ । 
ਬਹੁਰੋ ਆਇ ਹਜੂਰ ਅਗਾਰੀ । ਨਿਜ ਔਗਨ ਸੰਗ ਬਿਨੈ ਉਚਾਰੀ॥੧੮॥ 


ਬਖ਼ਸ਼ਾਵਹਿਂ” ਅਰ ਪਾਸ ਰਹੇਂਹੀਂ । ਸੇਵਹਿ ਚਰਨ ਕਮਲ ਸੁਖ ਲੇਹੀਂ। 
ਸ਼ਬਦ ਅਭਯਾਸ ਹੋਤ ਨਿਤ ਭਾਰੀ । ਗਾਇ ਸਪ੍ਰੇਮਹਿਂੰ” ਅਰਥ ਬਿਚਾਰੀ॥੧੯॥ 


ਤੁਰਕਨ ਮਹਿ' ਮਹਿਮਾ ਬਹੁ ਜਾਗੀ । ਆਵਹਿ ਦਰਸ ਕਰਹਿ ਬਡਭਾਗੀ। 
ਸੁਨਹਿ' ਸਬਦ ਕਰ ਪ੍ਰੇਮ ਬਿਸਾਲਾ । ਤਿਨ ਕੀ ਕਰਹਿ' ਕਲਯਾਨ ਕ੍ਰਿਪਾਲਾ ॥੨੦॥ 


ਦੇਸ਼ ਬਿਦੇਸ਼ਨ ਤੇ ਚਲਿ ਆਵਹਿ' । ਪਦ ਪੰਕਜ ਪਰ ਸੀਸ ਝੁਕਾਵਹਿ। 
ਦਰਸ਼ਨ ਕਰਹਿ' ਥਪਹਿ' ਨਿਜ ਪੀਰ । “ਇਹ ਖੁਦਾਇ ਕੋ 'ਕਹੈਂ “ਸਰੀਰ” ॥੨੧॥ 


ਆਇ ਮੁਰੀਦ ਹੋਇ' ਬਹੁ ਤੁਰਕਾ । ਸੁਨ ਸੁਨ ਬਚਨ ਹਨੈ ਭ੍ਰਮ ਉਰਕਾ। 
ਦਿਜ, ਬਾਹਿਜ, ਅਰ ਬੈਸ਼ ਘਨੇਰੇ । ਆਵਹਿੰ` ਸ਼ੂਦੂ ਲਗਹਿੰ` ਗੁਰ ਪੈਰੇ2॥੨੨॥ 


--ਪਰਮ ਗਯਾਨਘਨ --ਲਖ ਮਨ ਮਾਂਹੀਂ । ਸੇਵਹਿਂ ਚਰਨ ਸ਼ਬਦ ਅਵਗਾਹੀਂ। 
ਸੁਨਹਿ' ਬਚਨ ਬੈਠਹਿ' ਚਹੂੰ ਓਰੀ । “ਧੰਨ ਧੰਨ”ਭਨਹੀਂ£ ਕਰ ਜੋਰੀ॥ ੨੩॥ 


ਸਤਿਗੁਰ ਬੀਚ ਬਿਰਾਜਹਿ' ਐਸੇ । ਉਡਗਨ” ਬਿਖੈ ਚੰਦੂਮਾ ਜੈਸੇ। 
ਸਬਹਿਨ ਕੋ ਉਪਦੇਸ਼ ਬਤਾਵਾ । “ਸੁਨਹੁ ਸਿੱਖ ਮਾਨੁਖ ਤਨੁ ਪਾਵਾ॥ ੨੪॥ 


$। 53000 9800 5010 ੬0352 ੧3101500੫੧)6011.60।। 


ਅਧਿਆਇ 53 ਸਿੱਖਾਂ ਪ੍ਰਤੀ ਉਪਦੇਸ਼ 


ਉਨ੍ਹਾਂ ਦੇ ਦੋਨੋਂ ਨੇਤਰ ਦਇਆ ਰਸ ਨਾਲ ਭਰੇ ਹੋਏ ਸਨ, ਦੇਖਣ ਵਿੱਚ ਬਹੁਤ ਹੀ ਛਬੀਲੇ ਜਿਵੇਂ 
ਪਾਪਾਂ ਦੇ ਨਾਸ਼ ਕਰਤਾ ਹੋਣ। ਉਨ੍ਹਾਂ ਦੇ ਨਰਮ ਬੋਲ ਬਹੁਤ ਹੀ ਤੱਤ-ਗਿਆਨ ਨਾਲ ਭਰੇ ਹੋਏ 
ਸਨ, ਉਹ ਬਹੁਤ ਮਿੱਠੇ ਅਣਮੁੱਲੇ? ਬਚਨ ਸੁਣਾਉਂਦੇ ਸਨ। ॥੧੭॥ 


ਸ਼ੁਰੂ ਵਿੱਚ ਸਾਂਗ ਰਚਣ ਵੇਲੇ ਜੋ ਸਿੱਖ (ਗੁਰੂ ਨਾਨਕ ਜੀ ਨੂੰ) ਛੱਡ ਕੇ ਦੌੜ ਗਏ ਸਨ, ਜਦੋਂ' ਉਨ੍ਹਾਂ 
ਨੂੰ ਪਤਾ ਲੱਗਿਆ ਕਿ ਇਹ ਸਭ ਤਾਂ ਗੁਰੂ ਜੀ ਨੇ ਉਨ੍ਹਾਂ ਦੀ ਪਰਖ ਕਰਨ ਲਈ ਹੀ ਰਚਿਆ ਸੀ 
ਤਾਂ ਉਹ ਪਛਤਾਵਾ ਕਰਦੇ ਹੋਏ ਦੁਬਾਰਾ ਗੁਰੂ ਜੀ ਕੋਲ ਹਾਜ਼ਰ ਹੋ ਗਏ, ਉਨ੍ਹਾਂ ਆਪਣੇ ਔਗੁਣਾਂ 
ਬਾਰੇ ਗੁਰੂ ਜੀ ਕੋਲ ਆ ਕੇ ਬੇਨਤੀ ਕੀਤੀ। ॥੧੮॥ 


ਅਸੀਂ ਭੁੱਲ ਬਖ਼ਸ਼ਾਉਂਦੇ? ਹਾਂ ਤੇ ਹੁਣ ਅਸੀਂ ਆਪ ਜੀ ਦੇ ਕੋਲ ਹੀ ਰਹਾਂਗੇ। ਆਪ ਦੇ ਚਰਨ- 
ਕਮਲਾਂ ਵਿੱਚ ਸੇਵਾ ਕਰਦਿਆਂ ਸੁੱਖ ਪ੍ਰਾਪਤ ਕਰਾਂਗੇ। ਫਿਰ ਰੋਜ਼ਾਨਾ ਹੀ “ਸ਼ਬਦ” ਦਾ 
ਅਭਿਆਸ ਜ਼ੋਰਾਂ-ਸ਼ੋਰਾਂ ਨਾਲ ਹੁੰਦਾ। ਸਾਰੇ ਹੀ ਗੁਰੂ ਜੀ ਦੀ ਬਾਣੀ ਦੇ ਅਰਥਾਂ ਉੱਤੇ ਵਿਚਾਰ 
ਕਰਕੇ ਪ੍ਰੇਮ ਨਾਲ ਗਾਇਨ ਕਰਦੇ ਸਨ। ॥੧੯॥ 


ਤੁਰਕਾਂ ਵਿੱਚ ਵੀ ਗੁਰੂ ਜੀ ਦੀ ਬਹੁਤ ਮਹਿਮਾ ਫੈਲ ਗਈ ਸੀ। ਉਹ ਵੱਡੇ ਭਾਗਾਂ ਵਾਲੇ ਵੀ ਗੁਰੂ 
ਜੀ ਦੇ ਦਰਸ਼ਨ ਕਰਨ ਲਈ ਆਉਂਦੇ। ਸ਼ਬਦ (ਗਾਇਣ) ਨੂੰ ਬਹੁਤ ਹੀ ਪ੍ਰੇਮ ਨਾਲ ਸੁਣਦੇ । 
ਕਿਰਪਾਲੂ (ਗੁਰੂ ਜੀ) ਉਨ੍ਹਾਂ ਦਾ ਕਲਿਆਣ ਕਰਦੇ ਸਨ। ॥੨੦॥ 


ਤੁਰਕ ਲੋਕੀਂ ਦੂਰ-ਦੂਰ ਦੇਸ਼ਾਂ ਤੋਂ ਆਉਂਦੇ, ਆ ਕੇ ਗੁਰੂ ਜੀ ਦੇ ਚਰਨ-ਕਮਲਾਂ ਉੱਤੇ ਆਪਣਾ 
ਸਿਰ ਝੁਕਾਉਂਦੇ। ਦਰਸ਼ਨ ਕਰਕੇ ਗੁਰੂ ਜੀ ਨੂੰ ਆਪਣਾ ਹੀ ਪੀਰ ਸਮਝਦੇ ਹੋਏ, “ਇਹ ਖ਼ੁਦਾ 
ਦਾ ਹੀ ਸਰੀਰ ਹੈ” ਕਹਿੰਦੇ। ॥੨੧॥ _ 


ਇੰਜ ਬਹੁਤ ਤੁਰਕ ਆ ਕੇ ਗੁਰੂ ਜੀ ਦੇ ਮੁਰੀਦ ਬਣ ਗਏ। ਗੁਰੂ ਜੀ ਦੇ ਬਚਨ ਸੁਣ-ਸੁਣ ਕੇ 
ਉਹ ਆਪਣੇ ਮਨਾਂ ਦੇ ਸਾਰੇ ਭਰਮ ਦੂਰ ਕਰਦੇ। ਬ੍ਰਾਹਮਣ, ਖੱਤਰੀ, ਸੂਦਰ, ਵੈਸ਼ ਆਦਿ 
ਅਣਗਿਣਤ ਆਉਂਦੇ ਤੇ ਗੁਰੂ ਜੀ ਦੇ ਚਰਨੀਂ2 ਪੈਂਦੇ। ॥੨੨॥ 


ਉਹ ਮਨ ਵਿੱਚ ਗੁਰੂ ਜੀ ਨੂੰ -ਪਰਮ-ਗਿਆਨਵਾਨ- ਜਾਣਦੇ ਹੋਏ ਚਰਨਾਂ ਵਿੱਚ ਸੇਵਾ ਕਰਦੇ 
ਅਤੇ ਸ਼ਬਦ ਉੱਪਰ ਵਿਚਾਰਾਂ ਕਰਦੇ । ਲੋਕੀ' ਚੌਹੀਂ' ਪਾਸੇ ਬੈਠ ਕੇ ਗੁਰੂ ਜੀ ਦੇ ਬਚਨ ਸੁਣਦੇ 
ਤੇ ਹੱਥ ਜੋੜ ਕੇ ਉੱਚੀ-ਉੱਚੀ “ਧੰਨ ਹੋ, ਧੰਨ ਹੋ” ਦਾ ਮੁੱਖ ਤੋਂ ਉਚਾਰਨ£ ਕਰਦੇ। ॥੨੩॥ 


ਗੁਰੂ (ਨਾਨਕ) ਜੀ ਉਨ੍ਹਾਂ ਵਿੱਚ ਬੈਠੇ ਹੋਏ ਇਸ ਤਰਾਂ ਬਿਰਾਜਦੇ ਜਿਵੇਂ ਤਾਰਿਆਂ” ਵਿੱਚ 


ਚੰਦਰਮਾ । ਉਹ ਸਭ ਨੂੰ ਉਪਦੇਸ਼ ਦਿੰਦੇ ਹੋਏ ਕਹਿੰਦੇ, “ਹੇ ਸਿੱਖੋ ਸੁਣੋ ! ਜੋ ਤੁਸੀ' ਇਹ ਮਨੁੱਖੀ 
ਸਰੀਰ ਪ੍ਰਾਪਤ ਕੀਤਾ ਹੈ। ॥੨੪॥ 


51 580੫ 3800 5000। 3 ੬0੪੧ _? ।0੫੧0੧੫1ਟ॥0੫960141.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੁਰਲਭ ਅਹੈ ਅਮੋਲ ਪਦਾਰਥ । ਨਿਜ ਸਰੂਪ ਲਖ ਕਰਹੁ ਸਕਾਰਥਾਂ । 
ਬਿਸ਼ਯਨ? ਸੁਖ ਸਬ ਜੋਨਨ ਮਾਂਹੀ । ਇਕ ਬਿਚਾਰ ਨਰ ਤਨ ਬਿਨ ਨਾਹੀਂ ॥੨੫॥ 


ਉਰ ਮਹਿ ਇਸ ਬਿਧ ਕਰਹੁ ਬਿਚਾਰਨ ।--ਕੋ ਮੈ ਹੋ? ਕੋ ਜਗ ਕੋ ਕਾਰਨ?। 
ਨਿਰਨੈ ਸੱਤਸ ਅਸੱਤਜ ਕਰੀਜੈ । ਤਜਹੁ ਅਸੱਤਯ, ਸੱਤਜ ਗਹਿ ਲੀਜੈ॥੨੬॥ 


ਦੇਹਾਦਿਕ ਪਰਪੰਚ ਪਸਾਰਾ । ਲਖਹੁ ਅਸੱਤਯ, ਸੱਤ ਆਧਾਰਾ। 
ਸਾਚੀ ਹੋਤ ਜੇਵਰੀ? ਜੈਸੇ । ਅਹਿ” ਅਧੇਯ ਝੂਠੋ ਲਖ ਤੈਸੇ॥ ੨੭॥ 


ਹੰਤਾ ਮਮਤਾ ਇਉ ਲਖ ਤਯਾਗਹੁ । ਨਿਜ ਸਰੂਪ ਸਨਮੁਖ ਅਨੁਰਾਗਹੁ। 
ਭ੍ਰਮਾਵਰਤ? ਤੇ ਨਿਕਸ ਉਤੰਗਾ । ਜਨਮ ਸਫਲ ਕਰ ਮਿਲਿ ਸਤਸੰਗਾ॥ ੨੮॥ 


ਬਿਨ ਬਿਚਾਰ ਨਰ ਦੇਹ ਅਕਾਰਥ । ਨਾਮ ਸਿਮਰ ਜੇ ਲਹਿ ਨ ਪ੍ਰਮਾਰਥ। 
ਨਿਫਲ ਹੋਤ, ਦੁਖ ਕੋ ਅਧਿਕਾਰੀ । ਤੀਨ ਅਵਸਥਾ ਰਹਿ ਅਬਿਚਾਰੀ£ ॥੨੯॥ 


ਨਿਕਸਤ” ਜੋਨਿ ਅਧਿਕ ਦੁਖ ਪਾਵਾ । ਵਹਿਰ ਤਨਕ ਤਨ ਧਰ ਪੁਨ ਆਵਾ। 
ਬਲ ਬਿਹੀਨ ਮੂਰਖਤਾ ਭਾਰੀ । ਗ੍ਰਿਹ ਕ੍ਰਿਤ ਕਰਤ ਗੇਰ ਮਹਿਤਾਰੀ£ ॥੩੦॥ 


੯ 


ਦੋਹਰਾ 
ਬਾਲ ਅਵਸਥਾ ਕੈ ਬਿਖੇ ਏਤੇ ਹੋਤ ਬਿਕਾਰ”। 
ਭ੍ਰਾਂਤਿ?, ਜਲਨਤਾ, ਚਪਲਤਾ£, ਇੱਛ, ਦੀਨਤਾ ਧਾਰ॥ ੩੧॥ 


ਚੌਪਈ 


ਪ੍ਰਥਮ --ਅਸ਼ਕਤਿ' --ਜਾਨਿਯੇ ਐਸੇ । ਕਛੂ ਨ ਕ੍ਰਿੱਤ ਹੋਤ ਹੈ ਜੈਸੇ। 
ਪੁਨਿ --ਮੂਰਖ-- ਕਛੂ ਸਮਝ ਨ ਸੱਕਈ । ਭਰਮ ਭਰਯੋ ਅਨ ਅਨ ਕੋ ਤੱਕਈ॥ ੩੨॥ 


5।। 53000 8000 50101 4। ੬0੫੧8 ੧3101500੫੧)601੧.60।। 


ਅਧਿਆਇ 53 ਸਿੱਖਾਂ ਪ੍ਰਤੀ ਉਪਦੇਸ਼ 


ਇਹ ਬਹੁਤ ਦੁਰਲੱਭ ਤੇ ਅਣਮੋਲ ਵਸਤੂ ਹੈ। ਆਪਣੇ ਅਸਲ ਨਿੱਜ-ਸਰੂਪ ਨੂੰ ਜਾਣ ਕੇ 
ਆਪਣਾ ਜੀਵਨ ਸਫਲਾ! ਕਰੋ। ਵਿਸ਼ੇ-ਵਿਕਾਰਾਂ£ ਦੇ ਸੁੱਖ ਤਾਂ ਸਭ ਜੂਨੀਆਂ ਵਿੱਚ ਹਨ ਪਰ 
ਮਨੁੱਖੀ ਸਰੀਰ ਤੋੱ' ਬਗੈਰ ਹੋਰ ਕਿਸੇ ਵਿੱਚ ਵੀ ਵਿਚਾਰਨ ਦੀ ਸ਼ਕਤੀ ਨਹੀਂ' ਹੈ। ॥੨੫॥ 


ਸੋ ਮਨ ਵਿੱਚ ਇਸ ਤਰਾਂ ਨਾਲ ਸੋਚੋ -ਮੈ' ਕੌਣ ਹਾਂ? ਜਗਤ ਦਾ ਕੀ ਮੂਲ ਹੈ-? ਸੱਚ ਅਤੇ ਝੂਠ 
ਦਾ ਨਿਰਣਾ ਕਰੋ। ਝੂਠ ਦਾ ਤਿਆਗ ਕਰੋ ਅਤੇ ਸੱਚ ਨੂੰ ਗ੍ਰਹਿਣ ਕਰੋ। ॥੨੬॥ 


ਇਹ ਸਰੀਰ ਆਦਿਕ ਸਭ ਪਰਪੰਚ ਪਸਾਰਾ ਹੈ, ਜਾਣੋ ਇਹ ਸਭ ਝੂਠ ਹੈ। ਸਦਾ ਪ੍ਰਭੂ ਦੇ 
ਆਸਰੇ ਨੂੰ ਹੀ ਸੱਚ ਜਾਣੋ। ਜਿਵੇਂ ਅਸਲ ਵਿੱਚ ਰੱਸੀ? ਹੁੰਦੀ ਹੈ ਅਤੇ ਸੱਪ” ਦਾ ਭੁਲੇਖਾ ਪੈਂਦਾ 
ਹੈ, ਉਸੇ ਤਰਾਂ ਹੀ ਜਾਣੋ । ॥੨੭॥ 


ਇੰਜ ਹੀ ਹੰਕਾਰ, ਮੋਹ, ਮਮਤਾ ਆਦਿ ਦਾ ਤਿਆਗ ਕਰੋ। ਆਪਣੇ ਨਿਜ-ਸਰੂਪ ਦੇ ਸਨਮੁੱਖ 
ਹੋ ਕੇ ਪਿਆਰ ਕਰੋ। ਇਸ ਘੁੰਮਣਘੇਰੀ? ਵਿੱਚੋਂ ਉੱਚੇ ਉੱਠ ਕੇ ਨਿਕਲੋ। ਸਤਿਸੰਗਤ ਵਿੱਚ 
ਮਿਲ ਬੈਠ ਕੇ ਆਪਣਾ ਜੀਵਨ ਸਫਲਾ ਕਰੋ। ॥੨੮॥ 


ਇਸ ਵਿਚਾਰ ਦੇ ਬਗੈਰ ਇਹ ਮਨੁੱਖੀ-ਸਰੀਰ ਬੇਅਰਥ ਹੈ। ਮਨੁੱਖੀ ਜੀਵਨ ਦੇ ਪ੍ਰਯੋਜਨ ਰਾਹੀਂ 
ਜੋ ਨਾਮ ਸਿਮਰਨ ਕਰਕੇਂ ਵਾਹਿਗੁਰੂ ਪ੍ਰਾਪਤੀ ਵਾਲਾ ਪਾਸਾ ਹਾਸਲ ਨਹੀਂ ਕਰਦੇ, ਉਨ੍ਹਾਂ ਦਾ ਇਹ 
ਮਨੁੱਖੀ ਜੀਵਨ ਨਿਸਫਲ ਹੁੰਦਾ ਹੈ। ਉਹ ਤਿੰਨੋਂ ਅਵਸਥਾਵਾਂ ਬਾਲਪਨ, ਜਵਾਨੀ ਅਤੇ ਬੁਢੇਪਾ 
ਵਿੱਚ ਵਿਚਾਰ-ਰਹਿਤਓ ਹੋਣ ਕਰਕੇ ਭਾਵ ਜਨਮ ਤੋ ਮਰਨ ਤਕ ਦੁੱਖਾਂ ਦੇ ਅਧਿਕਾਰੀ ਹੀ 
ਬਣਦੇ ਹਨ। ॥੨੯॥ 


(ਮਨੁੱਖ) ਜੰਮਣਾ ਸਮੇਂ ਬਹੁਤ ਦੁੱਖ ਪਾਉਂਦਾ ਹੈ ਅਤੇ ਨਿੱਕਾ ਸਰੀਰ ਧਾਰ ਕੇ ਆਉਂਦਾ ਹੈ ਤੇ ਬਾਲ 
ਅਵਸਥਾ ਵਿੱਚ ਬਲਹੀਣ ਹੁੰਦਾ ਹੈ। ਮਾਂ (ਬੱਚੇ ਨੂੰ) ਸੁੱਟ ਕੇ ਕੰਮ ਕਰਦੀ ਰਹਿੰਦੀ ਹੈ। ॥੩੦॥ 
ਦੋਹਰਾ 

ਬਾਲ ਅਵਸਥਾ ਵਿੱਚ ਇਹ ਸਾਰੇ ਹੀ, ਭਰਮ?, ਮੂਰਖਤਾ, ਸੜੀ ਜਾਣਾ, ਚੰਚਲਤਾ?, ਲਾਲਚ, 
ਕਿਸੇ ਦੇ ਵੱਸ ਹੋਣਾ, ਆਦਿ ਦੁੱਖ ਹੀ ਦੁੱਖ ਹੁੰਦੇ ਹਨ। ॥੩੧॥ 


ਚੌਪਈ 

ਪਹਿਲਾਂ ਜੋ ਸਭ ਤੋਂ (ਵੱਡਾ) ਦੁੱਖ (ਮੰਨਿਆ ਜਾਂਦਾ ਹੈ),ਜਾਣੋ ਉਹ ਹੁੰਦਾ ਹੈ -ਅਸਮਰੱਥਾ-। 
ਜਾਣੋ ਸ਼ਕਤੀ ਰਹਿਤ ਇਸ ਅਵਸਥਾ ਵਿੱਚ ਜਿਵੇ' ਉਹ ਕੋਈ ਵੀ ਕੰਮ ਨਾ ਕਰ ਸਕਦਾ ਹੋਵੇ । 
ਫਿਰ ਅਗਲਾ ਦੁੱਖ ਹੁੰਦਾ ਹੈ -ਮੂਰਖ ਮਨ ਭਰਮ ਦਾ ਭਰਿਆ, ਹੋਰਨਾਂ ਵੱਲ ਹੀ ਤੱਕਦਾ ਰਹਿੰਦਾ 
ਹੈ। ॥੩੨॥ 


5।। 53000 38000 50101 ਹ। ੬099 “੪ਗ੧001੨॥0%6071.60॥ 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਬਹੁਰ --ਜਲਨਤਾ, --ਜੋ ਕੁਛ ਚਾਹੀ । ਜਲਤ ਰਹਿਤ ਸੋ ਪਾਵਤ ਨਾਂਹੀ। 
ਕਪਿਂ' ਇਕ ਥਲ ਥਿਰ ਰਹਿ ਨ ਸਕਤ ਜਸ । ਤਿਉਂ ਨਹਿ ਠਹਿਰੈ--ਚੰਚਲਤਾ--ਅਸ॥ ੩੩॥ 


--ਇੱਛਾ --ਸਦਾ ਪਦਾਰਥ ਕੇਰੀ । ਹੋਤ --ਦੀਨਤਾ --ਸਭਨ ਅਗੇਰੀ। 
ਮੂੜ,ਗੁੰਗ£, ਅਪਵਿੱਤ੍ਰ ਰਹਾਈ । ਬਾਂਛਤ” ਵਸਤੁ ਨ ਉਚਰ ਸਕਾਈ॥੩੪॥ 


ਮਾਤ ਪਿਤਾ ਕੋ ਭੈ ਨਿਤ ਰਹਿਈ । ਖਿਨ ਖ਼ਿਨ ਬਿਖੈ ਅਨਾਦਰ ਲਹਈ। 
ਜਿਉਂ ਕੂਕਰ ਦ੍ਰਾਰਨ” ਕੋ ਜਾਈ । ਬਾਰ ਬਾਰ ਅਪਮਾਨਹਿ ਪਾਈ॥੩੫॥ 


ਬਾਲ ਅਵਸਥਾ ਅਸ ਦੁਖ ਖਾਨੀ । ਜਿਸ ਮਹਿ ਸੁਖ ਕੀ ਰੰਚ ਨ ਜਾਨੀ। 
ਤਾਂਤੇ ਸਿਮਰਨ ਸ੍ਰੀ ਕਰਤਾਰਾ । ਨਰ ਤਨ ਧਰਕੈ ਕਰਹੁ ਉਧਾਰਾ॥ ੩੬॥ 


ਬਹੁਰੋ ਜੁਬਾਨ ਅਵਸਥਾ ਪਾਈ । ਕਾਮ ਪਿਸ਼ਾਚ£ ਲਗਹਿ ਤਬ ਧਾਈ। 
ਖਿਰਯੋ ਸਰੋਜ ਚਿੱਤ ਬਹੁ ਭਾਂਤੀ । ਇੱਛ ਪੰਖਰੀ ਜਿਹ ਬਿਗਸਾਤੀ॥ ੩੭॥ 


ਜਿਉਂ ਨਿਰਧਨੀ ਧਨੀ ਕੇ ਪਾਸਾ । ਕਰਹਿ ਸਥਿਤੀ ਧਾਰ ਉਰ ਆਸਾ। 
ਤਿਉਂ ਪਿਖ ਜੁਵਾ ਜੁ ਸਰਬ ਵਿਕਾਰਾ । ਆਇ ਸਥਿਤ ਹੈ ਨਰਨ ਮਝਾਰਾ॥੩੮॥ 
ਕਾਮ ਪਿਸ਼ਾਚ ਲਗਯੋ ਇਸ ਤਾਂਈ । ਨਾਰਿ ਗਰਤ ਮਹਿ ਦੇਂਯ ਡਿਗਾਈ । 
ਤਿਸ ਮਹਿਂ ਪਰਯੋ ਮਹਾਂ ਦੁਖ ਪਾਵੈ । ਨਿਕਸਯੋ ਜਾਇ ਨ,ਜਨਮ ਗੁਵਾਵੈ ॥ ੩੯॥ 


ਜਿਨ ਭੋਗਉ' ਕਉ ਸੁਖ ਲਖ ਭੋਗੇ । ਸੋ ਸਬ ਦੁਖ ਕੋ ਕਾਰਣ ਸੋਗੇ। 
ਜਿਉ” ਕੰਚਨ” ਘਟ ਬਿਖ” ਕੋ ਪੂਰਾ । ਕਰੈ ਪਾਨ ਪਿਖ ਕੈ ਤਿਹ' ਰੂਰਾ॥੪੦॥ 


ਤਿਉਂ ਬਿਚਾਰ ਬਿਨ ਸੁੰਦਰ ਨਾਰੀ । ਭੋਗੇ, ਹੈ ਅਧੀਨ ਦੁਖਕਾਰੀ। 
ਜੁਵਾ ਆਵਈ ਨਿਸਾ ਪ੍ਰਘੋਰਾ? । ਪੰਚ ਚੋਰ“ 27 ਕਰਹੀ' ਬਡ ਜੋਰਾ॥੪੧। 


610 
5।। 53000 38000 50101 ਹ। ੬099 ੧3101500੫੧)6011.60।। 


ਅਧਿਆਇ 53 ਸਿੱਖਾਂ ਪ੍ਰਤੀ ਉਪਦੇਸ਼ 


ਫਿਰ ਅੱਗੇ ਹੈ -ਜਲਨਤਾ- ਬੱਚੇ ਦੀ ਕੁਝ ਪ੍ਰਾਪਤ ਕਰਨ ਦੀ ਇੱਛਾ ਹੁੰਦੀ ਹੈ ਪਰ ਪ੍ਰਾਪਤ ਨਹੀਂ 
ਹੁੰਦੀ ਤਾਂ ਜਲਦਾ ਰਹਿੰਦਾ ਹੈ। ਬਾਂਦਰ” ਵਾਂਗ ਇੱਕ ਥਾਂ `ਤੇ ਟਿਕ ਕੇ ਨਹੀਂ ਬੈਠ ਸਕਦਾ। ਇਸ 
ਤਰਾਂ ਉਸ ਦਾ ਮਨ -ਚੰਚਲਤਾ- ਹੋਣ ਕਰਕੇ ਉਹ ਸਥਿਰ ਰਹਿ ਹੀ ਨਹੀਂ ਸਕਦਾ। ॥੩੩॥ 


(ਫਿਰ ਆ ਜਾਂਦੀ ਹੈ) -ਇੱਛਾ-। ਬੱਚੇ ਅੰਦਰ ਹਮੇਸ਼ਾ ਪਦਾਰਥਾਂ ਨੂੰ ਫੜਨ ਦੀ ਇੱਛਾ ਹੁੰਦੀ ਹੈ। 
ਫਿਰ ਬੱਚਾ ਸਭ ਅੱਗੇ ਦੀਨ ਹੋ ਜਾਂਦਾ ਹੈ। ਉਸ ਵਿੱਚ ਮੂਰਖਤਾ, ਗੁੰਗਾਪਣ? ਤੇ ਮੈਲਾ-ਕੁਚੈਲਾ 
ਰਹਿਣਾ। ਉਹ ਮਨਚਾਹੀ? ਵਸਤੂ ਪ੍ਰਾਪਤ ਕਰਨ ਲਈ ਬੋਲ ਕੇ ਨਹੀਂ ਦੱਸ ਸਕਦਾ। ॥੩੪॥ 


ਮਾਤਾ-ਪਿਤਾ ਨੂੰ ਬੱਚੇ ਪ੍ਰਤੀ ਹਮੇਸ਼ਾ ਹੀ ਡਰ ਬਣਿਆ ਰਹਿੰਦਾ ਹੈ, (ਟਿਕ ਕੇ ਨਾ ਬੈਠ ਸਕਣ 
ਸਦਕਾ) ਉਹ ਪਲ-ਪਲ (ਝਿੜਕਾਂ ਲੈ ਕੇ) ਆਪਣਾ ਅਨਾਦਰ ਕਰਵਾਉਂਦਾ ਹੈ। ਜਿਵੇਂ ਕੁੱਤਾ 
ਦਰਵਾਜ਼ੇ“ ਵੱਲ ਜਾਂਦਾ ਹੈ ਤੇ ਵਾਰ-ਵਾਰ ਅਪਮਾਨ ਕਰਵਾਉਂਦਾ ਰਹਿੰਦਾ ਹੈ। ॥੩੫॥ 


ਇਸ ਤਰਾਂ ਇਹ ਬਾਲ-ਅਵਸਥਾ ਦੁੱਖਾਂ ਦੀ ਖਾਣ ਹੈ। ਉਸ ਨੂੰ (ਬਾਲ ਨੂੰ) ਇਸ ਉਮਰ ਵਿੱਚ 
ਸੁੱਖਾਂ ਦਾ ਰਤੀ ਭਰ ਵੀ ਪਤਾ ਨਹੀਂ ਲੱਗਦਾ। ਸੋ ਉਸ ਕਰਤਾਰ ਦਾ ਸਿਮਰਨ ਕਰੋ, ਇਸ 
ਪ੍ਰਾਪਤ ਹੋਈ ਮਨੁੱਖੀ ਦੇਹੀ ਦੁਆਰਾ ਉਧਾਰ ਕਰੋ। ॥੩੬॥ 


ਇਸ ਪਿੱਛੋਂ ਜਵਾਨੀ? ਦੀ ਅਵਸਥਾ ਪਾਉਂਦਾ ਹੈ ਤਾਂ ਜੀਵ ਦੇ ਪਿੱਛੇ ਕਾਮ ਦਾ ਭੂਤ£ ਲੱਗ ਜਾਂਦਾ 
ਹੈ ਤੇ ਉਸ ਦਾ ਮਨ ਕਮਲ ਫੁੱਲ ਵਾਂਗ ਇਸ ਤਰਾਂ ਖਿੜ ਜਾਂਦਾ ਹੈ, ਜਿਵੇਂ ਕਾਮਨਾ ਰੂਪੀ 
ਪੰਖੜੀਆਂ ਹੱਸ ਰਹੀਆਂ ਹੋਣ। ॥੩੭॥ 


ਜਿਵੇਂ ਇੱਕ ਗਰੀਬ, ਧਨੀ ਦੇ ਕੋਲ ਆਪਣੇ ਮਨ ਵਿੱਚ ਇੱਛਾ ਰੱਖ ਕੇ ਪਹੁੰਚਦਾ ਹੈ, ਇਸ ਤਰਾਂ 
ਜੀਵ ਜਵਾਨੀ ਵਿਚਲੇ ਸਾਰੇ ਵਿਸ਼ੇ-ਵਿਕਾਰਾਂ ਨੂੰ ਤੱਕ ਕੇ ਲੋਕਾਂ ਵਿੱਚ ਆ ਟਿਕਦਾ ਹੈ। ॥੩੮॥ 


ਕਾਮਨਾਵਾਂ ਦੇ ਭੂਤ ਉਸ ਦੇ ਪਿੱਛੇ ਲੌਂਗ ਕੇ, ਉਸ ਨੂੰ ਤੀਵੀਂ ਰੂਪੀ ਟੋਏ ਵਿੱਚ ਸੁੱਟ ਦਿੰਦੇ ਹਨ। ਬੰਦਾ 
ਉਸ ਵਿੱਚ ਡਿੱਗ ਕੇ ਬਹੁਤ ਦੁੱਖ ਪਾਉਂਦਾ ਹੈ ਤੇ ਮੁੜ ਉੱਥੋਂ ਨਿਕਲਿਆ ਵੀ ਨਹੀਂ ਜਾਂਦਾ । ਉਹ 
ਆਪਣਾ ਅਮੋਲਕ ਜਨਮ ਬੇਅਰਥ ਗਵਾ ਲੈਂਦਾ ਹੈ। ॥੩੯॥ 


ਜਿਸ ਨੂੰ ਭੋਗਣ ਨਾਲ ਉਸ ਨੂੰ ਲੱਗਦਾ ਹੈ ਕਿ ਉਹ ਸੁੱਖ ਭੋਗ ਰਿਹਾ ਹੈ। ਅਸਲ ਵਿੱਚ ਇਹ 
ਸਾਰੇ ਸੋਗ ਅਤੇ ਦੁੱਖ ਦਾ ਕਾਰਨ ਹੀ ਹੁੰਦੇ ਹਨ। ਜਿਵੇ' ਸੋਨੇ” ਦਾ ਘੜਾ, ਜੋ ਜ਼ਹਿਰ ਨਾਲ 
ਭਰਿਆ ਹੋਵੇ, ਉਸ ਨੂੰ ਸੋਹਣਾ ਤੱਕ ਕੇ ਪੀ ਲਵੇ। ॥੪੦॥ 


ਇਸੇ ਤਰਾਂ ਹੀ ਉਹ ਸੁੰਦਰ' ਨਾਰੀ ਰੂਪੀ ਦੁੱਖਦਾਤੀ ਦੀ ਅਧੀਨਗੀ ਵਿੱਚ, ਬਿਨਾਂ ਵਿਚਾਰਿਆਂ 
ਰੰਗਰਲੀਆਂ ਮਾਣਦਾ ਹੈ। ਇਹ ਅਵਸਥਾ ਉਸ ਭਿਆਨਕ? ਰਾਤ ਵਾਂਗ ਆਉਂਦੀ ਹੈ, ਜਿਸ 
ਤੇ ਪੰਜ ਚੋਰ (ਕਾਮ, ਕਰੋਧ, ਲੋਭ, ਮੋਹ, ਹੰਕਾਰ) ਦਾ ਪੂਰਾ ਜ਼ੋਰ ਹੁੰਦਾ ਹੈ ॥੪੧॥ 


5 53000 2800( 5॥00। 3 (0੧ _?' ।0॥੧00%੧500੫੧॥60180। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੰਤੋਖ, ਵਿਰਾਗ, ਵਿਚਾਰਾ । ਸ਼ਾਂਤਿ ਆਤਮਾ,ਧਨ ਇਹ ਭਾਰਾ। 
ਸਰਬ ਸੁ ਚੋਰ ਖਸੋਟਿ' ਲਿਜਾਈ' । ਜਨਮ ਮਰਨ ਦਾਰਿਦ ਦੁਖ ਪਾਈ॥੪੨॥ 


ਇਨ ਤਸਕਰ£ ਤੇ ਹ੍ਹੈ ਜਿ ਸੁਚੇਤੂ । ਦਰਬ ਆਤਮਾ ਰਖਹਿ ਨਿਕੇਤੂ । 
ਧੰਨ ਸਿ ਨਰ ਪਾਵਹਿਂ ਪਦ ਭੂਰੀ । ਅਨਾੱਦ ਬਿਥੈ ਥਿਤਿ ਤਿਹ ਬਿਧ ਰੂਰੀ॥੪੩॥ 


ਪਰਮ ਸ਼ੱਤ੍ਰ ਇਹ ਜੋਬਨ ਜਾਨਹੁ । ਕਾਮ,ਕ੍ਰੋਧ ਇਹ ਸ਼ਾੱਤ੍ਰ ਪਛਾਨਹੁ । 
ਬਾਰ ਬਾਰ ਇਹ ਕਰਹਿ ਪ੍ਰਹਾਰਾ?। ਖੰਡ ਖੰਡ ਮਨ ਕੋ ਕਰ ਡਾਰਾ ।੪੪। 


ਜਿਉਂ ਸਾਵਨ ਹ੍ਰੈ ਬਰਖਾ ਭਾਰੀ । ਸਰਿਤਾ ਕੋ ਪ੍ਰਵਾਹਿ ਬਲਕਾਰੀ । ਰ 
ਤਿਉਂ ਜੋਬਨ ਕੇ ਆਵਨ ਕਰਕੈ । ਤ੍ਰਿਸ਼ਨਾ ਹੋਤ ਅਧਿਕ ਬਲ ਧਰਕੈ ॥੪੫॥ 


ਜਿਉਂ ਸਾਗਰ ਗੰਭੀਰ ਅਪਾਰੇ । ਮੱਛ ਕੱਛ ਹ੍ੈ' ਨੱਕ੍ਹ ਮਝਾਰੇ। 
ਤਰਨੋ ਕਠਨ ਤਾਹਿ ਕੋ ਹੋਈ। ਚਢੈ ਜਹਾਜ ਪਾਇ ਤਟ ਸੋਈ॥੪੬॥ 


ਤਿਉ' ਜੋਬਨ ਹੈ ਸਹਿਤ ਬਿਕਾਰਾ । ਤਰਨੋ ਕਠਨ ਨ ਪਾਵਹਿ ਪਾਰਾ। 
ਲਖ ਸਤਿਸੰਗਤ ਪੋਤਿ“ ਮਹਾਨਾ । ਸਿਮਰਨ ਨਾਮ ਜਹਾਂ ਬਰਦ੍ਰਾਨਾ” ॥੪੭॥ 


ਤਿਹ ਕੋ ਪਾਵਹੁ ਤਰਹੁ ਸੁਖਾਰੇ । ਆਨੰਦ ਪ੍ਰਾਪਤਿ ਪਾਰ ਕਰਾਰੇ । 
ਇਸ ਜਹਾਜ ਬਿਨ ਪਾਰ ਨ ਪਾਵਹੁ । ਨਿੰਮ ਭਾਵ ਹੈ ਸੇਵ ਕਮਾਵਹੁ ॥੪੮॥ 


ਦੋਹਰਾ 
ਬਾਲ ਬੈਸ ਕੋ ਜੁਵਾ ਜਿਉਂ ਗ੍ਰਾਸ ਲੇਤ ਤਤਕਾਲ। 
ਤੈਸੇ ਹੀ ਇਸ ਜੁਵਾ ਕੋ ਗ੍ਰਸ ਹੀ ਜਰਾ ਬਿਸਾਲ॥੪੯॥ 


ਚੌਪਈ 


ਜਰਜਰੀ” ਭੂਤ ਦੇਹ ਹ੍ਹੈ ਜਾਹੀ । ਬੁੱਧਿ ਖੀਣ੯, ਨਹਿ ਨੈਨ ਦਿਸਾਹੀਂ। 
ਕਰਨ ਨ ਸੁਨਹੀ, ਸਿਰ ਤਬ ਕਾਂਪਾ? । ਤ੍ਰਿਸ਼ਨਾ ਅਧਿਕ ਹੋਤ ਪਰਤਾਪਾ॥੫੦॥ 


5॥ 500੫ 3800 5॥0। 2 ੬10੧”? __।੧8੧00%1੨॥0੫6011.60। 


ਅਧਿਆਇ 53 . ਸਿੱਖਾਂ ਪ੍ਰਤੀ ਉਪਦੇਸ਼ 


ਸੰਤੋਖ, ਵੈਰਾਗ, ਵਿਚਾਰ ਕਰਨਾ, ਸਤਿ-ਆਤਮਾ, ਇਹ ਹੀ ਵੱਡਾ ਧਨ ਹੈ, ਹੋਰ ਬਾਕੀ 
ਸਭ ਨੂੰ ਚਰ ਲੁੱਟ ਕੇ ਲੈ ਜਾਂਦੇ ਹਨ ਅਤੇ ਬੰਦਾ ਜਨਮ-ਮਰਨ ਦੇ ਦੁੱਖ ਪਾਉਂਦਾ ਹੈ। ॥੪੨॥ 


ਜੇਕਰ (ਮਨੁੱਖ) ਇਨ੍ਹਾਂ ਚੋਰਾਂ” ਪਰਤੀ ਹੁਸ਼ਿਆਰ ਹੋ ਜਾਵੇ, ਆਪਣੇ ਘਰ ਅੰਦਰ ਆਤਮਾ ਰੂਪੀ 
ਧਨ ਪਦਾਰਥ ਹੀ ਰੱਖੇ ਤਾਂ ਉਹ ਮਨੁੱਖ ਧੰਨ ਹੋ ਜਾਂਦਾ ਹੈ ਤੇ ਬਹੁਤ ਉੱਚਾ ਸਥਾਨ ਪ੍ਰਾਪਤ 
ਕਰਦਾ ਹੈ ਅਤੇ ਉਹ ਅਨੰਦ ਦੀ ਸੁੰਦਰ ਅਵਸਥਾ ਪਾ ਲੈਂਦਾ ਹੈ ॥੪੩॥ 


ਸੋ ਪਹਿਲਾ, ਮਨੁੱਖ ਦਾ ਦੁਸ਼ਮਣ ਜੋਬਨ ਨੂੰ ਜਾਣੋ। ਕਾਮ, ਕਰੋਧ ਜੋ ਹਨ, ਇਹ ਵੀ ਸ਼ਤਰੂ ਹਨ। 
ਜੋ ਵਾਰ-ਵਾਰ ਮਾਰਦੇ? ਹਨ ਤੇ ਮਨੁੱਖੀ-ਮਨ ਦੇ ਟੁੱਕੜੇ-ਟੁੱਕੜੇ ਕਰ ਸੁੱਟਦੇ ਹਨ। ॥੪੪॥ 


ਜਿਸ ਤਰਾਂ ਸਾਉਣ (ਮਹੀਨੇ) ਵਿੱਚ ਬਹੁਤ ਵਰਖਾ ਹੁੰਦੀ ਹੈ। ਨਦੀ ਦਾ ਵਹਾਉ ਤੇਜ਼ ਹੋ ਜਾਂਦਾ 
ਹੈ। ਇਸ ਤਰਾਂ ਹੀ ਜੋਬਨ (ਜਵਾਨੀ) ਦੇ ਆਉਣ ਨਾਲ ਮਨੁੱਖ ਅੰਦਰ ਕਾਮਨਾਵਾਂ ਬਹੁਤ ਜ਼ੋਰ 
ਨਲ ਪਉ ਦਿਲ ॥੪੫॥ 


ਜਿਵੇਂ ਬਹੁਤ ਹੀ ਗਹਿਰੇ ਸਾਗਰ ਵਿੱਚ, ਜਿਸ ਵਿੱਚ ਅਨੇਕਾਂ ਹੀ ਮੱਛੀਆਂ, ਕੱਛੂ, ਘੜਿਆਲ (ਮਗਰਮੱਛ) 
(ਪਾਣੀ ਦੇ ਜੀਵ-ਜੰਤੂ) ਹੁੰਦੇ ਹਨ ਤੇ ਮਨੁੱਖ ਵਾਸਤੇ ਉਸ (ਸਾਗਰ ਨੂੰ) ਪਾਰ ਕਰਨਾ ਬਹੁਤ ਹੀ ਕਠਨ 
ਹੁੰਦਾ ਹੈ ਤਾਂ ਉਸ ਵੇਲੇ ਜਹਾਜ਼ ਉਪਰ ਚੜ੍ਹ ਕੇ ਹੀ ਕਿਨਾਰੇ ਲੱਗਿਆ ਜਾਂਦਾ ਹੈ ॥੪੬॥ 


ਇਵੇਂ' ਹੀ ਜੋਬਨ ਵਿਕਾਰਾਂ ਨਾਲ ਭਰਿਆ ਸਮੁੰਦਰ ਹੈ, ਜਿਸ ਵਿੱਚ ਤਰਨਾ ਬਹੁਤ ਕਠਨ ਹੈ, 
ਕੰਢੇ ਨਹੀਂ' ਲੱਗ ਹੁੰਦਾ। ਉਸ ਵੇਲੇ ਸਤਿਸੰਗਤ ਨੂੰ ਵੱਡਾ ਜਹਾਜ਼” ਮੰਨੋ ਤੇ ਨਾਮ-ਸਿਮਰਨ ਨੂੰ 
ਹਵਾ ਨਾਲ ਟੁਰਨ ਵਾਲੇ ਜਹਾਜ਼ ਦੇ ਪਰਦੇ ਭਾਵ ਬਾਦਵਾਨ” ਸਮਝੋ। ॥੪੭॥ 


ਤਾਂ ਇਸ ਦਾ ਨਾਮ ਸਿਮਰਨ ਅਤੇ ਸਤਿਸੰਗਤ ਦਾ ਸਹਾਰਾ ਲੈਣ ਨਾਲ ਸੋਖਾਲਿਆਂ ਹੀ ਪਾਰ 
ਹੋਇਆ ਜਾਂਦਾ ਹੈ। ਜੋ ਦੂਸਰੇ (ਪਰਲੇ) ਪਾਰ ਦਾ ਅਨੰਦ ਪ੍ਰਾਪਤੀ ਰੂਪੀ ਕਿਨਾਰਾ ਹੈ, ਉਹ 
ਇਸ ਜਹਾਜ਼ ਦੇ ਬਗੈਰ ਪਾਰ ਨਹੀਂ ਪਾਇਆ ਜਾ ਸਕਦਾ। ਇਹ ਤਾਂ ਹੀ ਹੋਵੇਗਾ, ਜੇਕਰ 
ਨਿਮਰਭਾਵ ਹੋ ਕੇ ਸੇਵਾ ਦੀ ਕਮਾਈ ਕਰੋਗੇ। ॥੪੮॥ 


ਦੋਹਰਾ 
ਜਿਸ ਤਰਾਂ ਬਾਲ-ਅਵਸਥਾ ਨੂੰ ਜੋਬਨ ਤੁਰੰਤ ਖਾ ਜਾਂਦਾ ਹੈ, ਉਸੇ ਤਰਾਂ ਬੁਢੇਪਾ£, ਜਵਾਨੀ ਨੂੰ 
ਤੁਰੰਤ ਹੀ ਖਾ ਲੈਂਦਾ ਹੈ। ॥੪੯॥ 


ਚੌਪਈ 


ਜਦ ਦੇਹੀ ਬਲਹੀਣ/£ ਹੋ ਜਾਂਦੀ ਹੈ ਤਾਂ ਬੁੱਧੀ ਨਾਸ਼ ਤੇ ਅੱਖਾਂ ਦੀ ਦ੍ਰਿਸ਼ਟੀ ਚਲੀ ਜਾਂਦੀ ਹੈ। ਕੰਨ 
ਸੁਣਦੇ ਨਹੀਂ, ਸਿਰ ਕੰਬਣ? ਲੱਗ ਪੈਂਦਾ ਹੈ ਪਰ ਲਾਲਸਾ ਹੋਰ ਵੱਧ ਜਾਂਦੀ ਹੈ। ॥੫੦॥ 


5।। 53000 38001 50101 । ੬0੫9 ਹਦ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਢੀਲੋਂ ਮਾਸ ਸੁੰਦਰਤਾ ਹਰਹੀ । ਜਿਉ ਤਰੁ ਕੌ ਘੁਣ ਸੂਕਹਿ” ਕਰਹੀ । 
ਇਸਤ੍ਰੀ ਤਾਤ, ਅਪਰ ਪਰਵਾਰਾਂ । ਸਬ ਤਜ ਦੇਹਿਂ, ਨ ਲਾਗਹਿ ਪਯਾਰਾ॥੫੧॥ 


ਜਰਾ ਨਿਸ਼ਾ ਮਹਿ ਖਾਂਸੀ ਸਯਾਰੀ? । ਆਇ ਸਬਦ ਕਰਹੀ ਦੁਖਕਾਰੀ। 
ਹੈ ਅਸ਼ਕਤ”, ਇਕ ਰੋਸ ਨ ਜਾਈ । ਜਿਉਂ ਤਰੁ ਬਡੈ ਉਲੂਕ“ ਰਹਾਈ॥੫੨॥ 


ਆਇ ਜਰਾ ਜੈਸੇ ਬਘਿਯਾਰੀ । ਮ੍ਰਿਗ ਬਲ ਕੇ ਮਿਰਿਤੁ ਕਰਨੇ ਹਾਰੀ। 
ਸਬ ਬਿਧਿ ਦੀਨ”? ਕਰਤ ਹੈ ਸੋਈ । ਦੇਖ ਹੰਸੀ ਠਾਂਨੈ ਸਬ ਕੋਈ॥੫੩॥ 


ਰੋਗਨ ਕੀ ਜਰ$ ਜਰਾ ਪਛਾਨਹੁ । ਸਰਬ ਦੁਖਨ ਕਾ ਸਦਨ ਪ੍ਰਮਾਨਹੁ । 
ਸੇਤ ਕੇਸ ਹੋਵਹਿ ਸਬ ਠੌਰਾ । ਮਨਹੁ ਜਰਾ ਪਰ ਝੂਲਤ ਚੌਰਾ”॥੫੪॥ 


ਕਿਥੋਂ ਜਰਾ ਕੇ ਦੂਤ ਅਗਾਰੀ । ਨਿਜ ਬਸ ਦੇਹ ਕਰਯੋ ਚਹਿ' ਸਾਰੀ। 
ਮਨਹੁ ਕਾਲ ਕੇ ਆਇ ਸੰਦੇਸਾ। ਰੂਪ ਬਿਦਾਰਨ£ ਭੇ ਸਿਤ ਕੇਸਾ॥੫੫॥ 


ਪੁਨ ਤਤਕਾਲ ਗ੍ਰਸੈ ਮਿ੍‌ਤੁ ਆਈ । ਮਹਾਂ ਕਸ਼ਟ ਤਿਹ ਛਿਨ ਨਰ ਪਾਈ। 
ਤਿਸ ਤੇ ਉਬਰ? ਸਕੈ ਨਹਿ ਕੋਈ । ਖਾਏ, ਮਹਾਂ ਬਲੀ ਥੇ ਜੋਈ ॥੫੬॥ 


ਅੰਜੁਲਾਂ$ ਕੇ ਜਲ ਸਮ ਬਯ ਏਹੀ । ਨਹਿਰਤ ਨਹਿ' ਛਿਨ ਭੰਗਰ ਦੇਹੀ। 

ਯੁਕਤਿ ਬਿਕਾਰ ਅਵਸਥਾ ਤੀਨੋਂ । ਬਿਤਹਿ' ਜਿ ਹਰਿ ਕੇ ਸਿਮਰਨ ਹੀਨੋ॥੫੭॥ 
ਨਿਜ ਕੱਲਯਾਨ ਚਹਿਤ ਹੈਂ ਜੇਈ । ਸਤਿ ਸੰਗਤਿ ਮਹਿੰ ਮਿਲ ਹੈ' ਤੇਈ। 

ਤਿਨ ਕੇ ਬਚਨ ਸੁਨਹਿ' ਉਰ ਮਾਨਹਿ' । ਕਰ ਨਿੱਧਜਾਸਨ ਅਨਦ ਸੁ ਠਾਨਹਿਂ॥੫੮॥ 


ਦਿਢਾਂ' ਅੱਭਯਾਸ ਹੋਇ ਹੈ ਜਬਹੀ । ਨਿਜ ਸਰੂਪ ਸੱਖਯਾਤਂ? ਸੂ ਤਬਹੀ। 
ਏਕ ਰੂਪ ਸਬ ਸ੍ਰੀ ਨਿਰ੍ਰੰਕਾਰਾ । ਮਨ ਕਲਪਨ ਤੇ ਜਗਤ ਅਪਾਰਾ॥ ੫੯॥ 


5॥ 53000 2800( 5000 3 1030” ੧3101500੫੧)60011.60।। 


ਅਧਿਆਇ 53 ਸਿੱਖਾਂ ਪ੍ਰਤੀ ਉਪਦੇਸ਼ 


ਮਾਸ ਢਿੱਲਾ ਹੋ ਜਾਣ ਨਾਲ ਸੁੰਦਰਤਾ ਚਲੀ ਜਾਂਦੀ ਹੈ। ਜਿਵੇ' ਬਿਰਛ ਨੂੰ ਘੁਣ (ਲੱਗ ਕੇ) ਸੁਕਾ 
ਦਿੰਦਾ ਹੈ। ਘਰਵਾਲੀ, ਪੁੱਤਰ ਤੇ ਹੋਰ ਪਰਿਵਾਰ ਦੇ ਜੀਅ, ਸਾਰੇ ਹੀ ਇਸ ਅਵਸਥਾ ਵਿੱਚ ਛੱਡ 
ਜਾਂਦੇ ਹਨ ਤੇ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ। ॥੫੧॥ 


ਬੁਢਾਪੇ ਰੂਪੀ ਰਾਤ ਵਿੱਚ ਦੁੱਖਦਾਤੀ ਰੂਪੀ ਗਿੱਦੜੀ£ ਖੰਘ ਆਉਂਦੀ ਹੈ। ਜਦ ਉੱਚੀ ਬੇਲ 
ਨਿਕਲਦਾ ਹੈ ਤਾਂ ਤੰਗ ਕਰਨ ਲੱਗ ਪੈਂਦੀ ਹੈ। ਬੰਦਾ ਕਮਜ਼ੋਰ? ਹੋ ਜਾਂਦਾ ਹੈ ਪਰ ਉਸ ਦਾ ਗੁੱਸਾ 
ਇਸ ਤਰਾਂ ਨਹੀਂ ਹਟਦਾ, ਜਿਵੇਂ ਵੱਡੇ ਦਰੱਖਤ `ਤੇ ਉੱਲੂ” ਰਹਿ ਰਹੇ ਹੋਣ। ॥੫੨॥ 


ਬਿਰਧ ਅਵਸਥਾ ਇਸ ਤਰਾਂ ਆਉਂਦੀ ਹੈ ਜਿਵੇਂ ਬਘਿਆੜਨੀ ਬਲ ਰੂਪੀ ਮਿਰਗ ਨੂੰ ਮਾਰ ਦੇਣ 
ਲਈ ਆਇਆ ਕਰਦੀ ਹੈ। ਉਹ ਹਰ ਢੰਗ ਨਾਲ (ਮਨੁੱਖ ਨੂੰ) ਬੇਵੱਸ ਕਰ ਲੈਂਦੀ ਹੈ। ਬੁੱਢੇ ਨੂੰ 
ਵੇਖ ਕੇ ਸਾਰੇ ਲੋਕੀਂ ਹੱਸਦੇ ਹਨ। ॥੫੩॥ 


ਇਸ ਬੁਢੇਪੇ ਨੂੰ ਸਾਰੇ ਰੋਗਾਂ ਦੀ ਜੜ੍ਹ ਸਮਝੋ। ਇਸ ਨੂੰ ਸਾਰੇ ਦੁੱਖਾਂ ਦਾ ਘਰ ਜਾਣੋ। ਇਸ 
ਅਵਸਥਾ ਵਿਚ ਸਾਰੇ ਸਰੀਰ ਦੇ ਵਾਲ ਚਿੱਟੇ ਹੋ ਜਾਂਦੇ ਹਨ, ਮਾਨੋ ਬਿਰਧ ਅਵਸਥਾ 'ਤੇ ਚੌਰ” 
ਝੁੱਲ ਰਿਹਾ ਹੋਵੇ। ॥੫੪॥ 


ਜਾਂ ਫਿਰ ਜਿਵੇਂ ਦੂਤ ਬੁਢੇਪੇ ਦੇ ਅੱਗੇ ਆ ਕੇ ਉਸ ਦੀ ਸਾਰੀ ਦੇਹੀ ਨੂੰ ਆਪਣੇ ਵੱਸ ਵਿੱਚ ਕਰਨੀ 
ਚਾਹੁੰਦੇ ਹੋਣ। ਮਾਨੋ ਮੌਤ ਦਾ ਸੰਦੇਸ਼ਾ ਆ ਗਿਆ ਹੋਵੇ । ਮਨੁੱਖ ਦੇ ਰੂਪ ਦਾ ਨਾਸ਼ ਕਰਨ ਲਈ 
ਵਾਲ ਚਿੱਟੇ ਹੋਏ ਹਨ। ॥੫੫॥ 


ਫਿਰ ਤੁਰੰਤ ਹੀ ਮੌਤ ਆ ਕੇ ਬੰਦੇ ਨੂੰ ਖਾ ਜਾਂਦੀ ਹੈ। ਉਸ ਵਕਤ ਬੰਦਾ ਬਹੁਤ ਕਸ਼ਟ ਭੋਗਦਾ 
ਹੈ। ਉਸ ਤੋਂ ਕੋਈ ਵੀ ਬਚ? ਨਹੀਂ ਸਕਦਾ। ਜੋ ਵੱਡੇ-ਵੱਡੇ ਮਹਾਂਬਲੀ ਸਨ, ਮੌਤ ਤਾਂ ਉਨ੍ਹਾਂ ਨੂੰ 
ਵੀ ਖਾ ਗਈ। ॥੫੬॥ 

ਇਹ ਉਮਰ ਬੁੱਕ! ਦੇ ਪਾਣੀ ਵਾਂਗ ਠਹਿਰਦੀ ਨਹੀਂ, ਪਲਾਂ `ਚ ਨਾਸ਼ ਹੋਣ ਵਾਲੀ ਹੈ । ਤਿੰਨੋਂ 
ਅਵਸਥਾਵਾਂ ਬੇਕਾਰ ਜਾਂਦੀਆਂ ਹਨ, ਜੇ ਸਿਮਰਨ ਬਿਨਾਂ ਉਮਰ ਬਤੀਤ ਹੋ ਜਾਵੇ। ॥੫੭॥ 
ਜੋ ਕੋਈ ਆਪਣਾ ਕਲਿਆਣ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਸਤਿਸੰਗਤ ਵਿੱਚ ਮਿਲਣਾ 
ਚਾਹੀਦਾ ਹੈ। (ਸਤਿਸੰਗਤ ਦੇ) ਬਚਨ ਸੁਣੇ ਅਤੇ ਮਨ ਵਿੱਚ ਮੰਨੇ। ਵਾਰ-ਵਾਰ ਧਿਆਨ ਵਿੱਚ 
ਬਿਰਤੀ ਲਾ ਕੇ ਅਨੰਦ ਮਾਣੇ ॥੫੮॥ 


ਜਿਉਂ ਹੀ ਦ੍ਰਿੜ੍ਹ''-ਅਭਿਆਸ ਹੋਣ ਲੱਗ ਪੈਂਦਾ ਹੈ, ਉਸੀ ਵਕਤ ਹੀ ਉਸ ਨੂੰ ਆਪਣੇ ਨਿੱਜ 
(ਅਸਲ) ਰੂਪ ਦਾ ਪਰਗਟਾਉ”£ ਹੋਣ ਲੱਗ ਪੈਂਦਾ ਹੈ।ਸਾਰਾ ਕੁਝ ਉਸ ਨਿਰੰਕਾਰ ਦਾ ਹੀ ਰੂਪ 
ਹੈ। ਮਨ ਦੀ ਕਲਪਨਾ ਨਾਲੋਂ ਇਹ ਜਗਤ ਕਿਤੇ ਵੱਡਾ ਹੈ। ॥੫੯॥ 


5।। 5800੫ 28000 5010 ਹ। ੬009 __2'? ੧80੧15॥000੧)008.60/। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਜਿਤ ਤਿਤ ਦੇਖਯੋ ਏਕ ਗੁਸਾਈ' । ਰਾਗ ਦ੍ਰੈਖ ਸਹਿਜੇ ਮਿਟ ਜਾਈਂ । 
ਤੇ ਨਰ ਪਾਰ ਪਰੇ ਦੁਖ ਸਾਗਰ । ਸਬ ਸਿਰਤਾਜ ਸਿ ਹੋਹਿ ਉਜਾਗਰ'ਂ ॥੬੦॥ 


ਜੇ ਤਨ ਧਨ ਹੰਕਾਰ ਫਸੰਤੇ । ਸੇ ਕਬਿ ਰੰਚਕ ਸੁਖ ਨ ਲਹੰਤੇ?। 
ਦੇਹ ਦਸ਼ਾ ਵਿਕਾਰ ਯੂਤ ਜੈਸੀ । ਪਾਛੇ ਬਰਨਨ ਕੀਨੀ ਤੈਸੀ॥ ੬੧॥ 


ਧਨ ਮਹਿਂ ਸੁਖ ਨਹਿਂ ਸੋ ਸੁਨ ਲੀਜੈ । ਅਧਿਕ ਹੋਇ ਤਿਉ' ਅਧਿਕ ਤਪੀਜੈ?। 
ਜਾਤਿ ਤ ਪ੍ਰਾਨਨ ਕਸ਼ਟ ਮਹਾਨਾ । ਰੱਖਯਾ ਬਿਖੈ ਨੀਤ ਦੁਖ ਨਾਨਾ॥੬੨॥ 


ਭੂਪਤਿ”, ਤਸਕਰ ਕੋ ਭੈ ਕਰਕੈ । ਰਾਖਤ ਹੈ ਦੁਰਾਇ ਬਿਚ ਘਰ ਕੈ । 
ਮ੍ਰਿਤੂ ਭਏ ਕਾਜ ਨ ਕਿਸ ਆਈ । ਸਰਪ” ਦੇਹਿ ਤਿਹ ਹਿਤ ਤੇ ਪਾਈ॥੬੩॥ 


ਤਾਂਤੇ ਸਰਬ ਅਸਾਰੁ ਲਖੀਜੈ । ਸਿਮਰਨ ਸਾਰ ਏਕ ਪ੍ਰਭੁ ਕੀਜੈ। 
ਜੀਵਤ ਮ੍ਰਿਤਕ ਮਰੈ' ਨਹਿ' ਸੇਈ । ਆਨੰਦ ਮਗਨ ਹੋਤ ਹੈ ਤੇਈ ॥੬੪॥ 


ਜਿਉ ਜਲ ਬਿਖੈ ਡੂਬ ਕੇ ਤਰਹੀ । ਬਹੁਰ ਨ ਡੂਬਨ ਸੰਸਾ ਕਰਹੀ। 
ਸਾਗਰ ਆਦਿਕ ਜਲ ਜਹਿ' ਤਾਂਈ । ਰਹੈ' ਤਰਤ$ ਤਿਉ ਜਾਨਹੁ ਭਾਈ ॥੬੫॥ 


ਹਉਮੈਂ ਖੋਇ ਨਾਮ ਲਿਵ ਲਾਵਹੁ । ਮਨ ਤੇ ਤ੍ਰਿਸ਼ਨਾ ਦੈਤ ਮਿਟਾਵਹੁ। 
ਆਤਮ ਰਾਮ ਲਖਹੁ ਭਲਿ ਭਾਂਤਾ । ਪਾਵਹੁ ਅਨੰਦ ਹੋਇ ਸੱਖਯਾਤਾ॥੬੬॥ 


ਜੇ ਪ੍ਰਵਾਰ ਕੇ ਮੋਹ ਬੰਧਾਨੇ” । ਤਿਨ ਕਉ ਲਖਹੁ ਮਹਾਂ ਅੱਗਯਾਨੇ । 
ਅਪਨੇ ਸੁਤ ਬਨਿਤਾ,ਪਿਤ,ਮਾਤਾ । ਜਾਨਤ ਹਿਤਕਾਰੀ ਬਿਨ ਗਯਾਤਾਏ॥੬੭॥ 


ਬਾਰ ਬਾਰ ਜਨਮਹਿ' ਜਗ ਮਾਂਹੀ । ਸਬਹੀ ਜਨਮ ਕੁਟੰਬ ਅਸ ਆਹੀ। 
ਕਰੇ ਅਨਿਕ ਬਨਿਤਾ,ਸੁਤ,ਤਾਤਾ । ਨਾਨਕ? ,ਦਾਦਿਕਾਂ£ ਅਨਿਕ ਸੁ ਮਾਤਾ॥੬੮॥ 


5। 58000 98001 5000 2 ੬04 ੧3101500੫੧)60011.60।। 


ਅਧਿਆਇ 53 ਸਿੱਖਾਂ ਪ੍ਰਤੀ ਉਪਦੇਸ਼ 


ਜਿਸ ਨੇ ਉਸ ਮਾਲਕ ਨੂੰ ਹਰ ਇੱਕ ਵਿੱਚ ਇੱਕ ਹੀ ਰੂਪ ਵਿੱਚ ਤੱਕਿਆ। ਉਸ ਦੇ ਸਾਰੇ ਪਾਪ, 
ਦੂਖ ਸਹਿਜੇ ਹੀ ਮਿਟ ਜਾਂਦੇ ਹਨ। ਬੰਦਾ ਇਸ ਦੁੱਖਾਂ ਰੂਪੀ ਸਾਗਰ ਨੂੰ ਪਾਰ ਕਰਕੇ ਅੱਗੇ ਨਿਕਲ 
ਜਾਂਦਾ ਹੈ। ਸਭ ਤੋ' ਉੱਚੀ ਪਦਵੀ ਪਾ ਕੇ ਪ੍ਰਸਿੱਧ ਹੋ ਜਾਂਦਾ ਹੈ। ॥੬੦॥ 


ਜੋ ਲੋਕ ਧਨ ਤੇ ਹੰਕਾਰ ਵਿੱਚ ਫਸ ਜਾਂਦੇ ਹਨ, ਉਹ ਕਦੀ ਵੀ ਥੋੜ੍ਹਾ ਜਿੰਨਾ ਵੀ ਸੁੱਖ ਨਹੀਂ 
ਪ੍ਰਾਪਤ ਕਰ ਸਕਦੇ। ਉਨ੍ਹਾਂ ਦੇ ਸਰੀਰ ਦੀ ਹਾਲਤ ਵੀ ਉਵੇਂ' ਵਿਕਾਰਾਂ ਵਿੱਚ ਗ੍ਰਸੀ ਜਾਂਦੀ ਹੈ, 
ਜਿਵੇ' ਪਿੱਛੇ ਵਰਣਨ ਕੀਤਾ ਗਿਆ ਹੈ ॥੬੧॥ 


ਸੁਣ ਲਵੋ, ਧਨ ਪ੍ਰਾਪਤੀ ਵਿੱਚ ਵੀ ਕੋਈ ਸੁੱਖ ਨਹੀਂ ਹੁੰਦਾ। ਜਿਵੇਂ-ਜਿਵੇਂ ਇਹ ਧਨ ਬਹੁਤਾ ਵਧਦਾ 
ਜਾਂਦਾ ਹੈ, ਇਹ ਹੋਰ ਤਪਾਉਂਦਾ? ਹੈ। ਜਦੋਂ ਇਹ ਧਨ ਚਲਾ ਜਾਂਦਾ ਹੈ ਤਾਂ ਇਹ ਹੋਰ ਦੁਖੀ ਕਰਦਾ 
ਹੈ। ਇਸ ਦੀ ਸੰਭਾਲ ਕਰਨ ਵਾਸਤੇ ਜੀਵ ਭਾਂਤ-ਭਾਂਤ ਦੇ ਦੁੱਖ ਪਾਉਂਦਾ ਹੈ। ॥੬੨॥ 


ਰਾਜੇ” ਚੋਰਾਂ ਤੋ ਡਰਦੇ ਹੋਏ ਆਪਣੇ ਧਨ ਨੂੰ ਆਪਣੇ ਘਰਾਂ ਵਿੱਚ ਛੁਪਾ ਕੇ ਰੱਖਦੇ ਹਨ। ਜਦੋਂ 
ਉਹ ਧਨ ਕਿਸੇ ਕੰਮ ਨਹੀ' ਆਉਂਦਾ ਤੇ ਉਹ ਮਰ ਜਾਂਦੇ ਹਨ ਤਾਂ ਇਸੇ ਕਰਕੇ ਉਨ੍ਹਾਂ ਨੂੰ ਅਗਲੇ 
ਜਨਮ ਵਿੱਚ ਸੱਪ ਦੀ ਦੇਹੀ (ਜੂਨ) ਮਿਲਦੀ ਹੈ। ॥੬੩॥ 


ਤਾਂ ਹੀ ਤਾਂ ਇਸ ਸਾਰੇ ਕੁਝ ਨੂੰ ਫਜ਼ੂਲ ਹੀ ਜਾਣੋ ਅਤੇ ਉਸ ਇੱਕ ਸੱਚੇ ਪਰਮਾਤਮਾ ਦਾ ਸਿਮਰਨ 
ਕਰੋ। (ਜੋ) ਜੀਉਦਿਆਂ ਮਰੇ ਹੋਏ ਰਹਿੰਦੇ ਹਨ, ਉਹ ਕਦੇ ਵੀ ਮਰਦੇ ਨਹੀਂ, ਸਗੋਂ ਉਸ ਦੇ 
ਪ੍ਰਮਾ-ਅਨੰਦ ਵਿੱਚ ਮਸਤ ਹੋ ਜਾਂਦੇ ਹਨ। ॥੬੪॥ 


ਜਿਵੇਂ ਪਾਣੀ ਵਿੱਚ ਡੁੱਬ ਕੇ, ਬੰਦਾ ਤਰ ਕੇ ਬਾਹਰ ਨਿਕਲ ਆਉਂਦਾ ਹੈ ਤੇ ਫਿਰ ਦੁਬਾਰਾ ਉਸ ਨੂੰ 
ਡੁੱਬ ਜਾਣ ਦੀ ਚਿੰਤਾ ਹੀ ਨਹੀਂ ਰਹਿੰਦੀ। ਤੁਸੀਂ ਇਹ ਹੀ ਜਾਣੋ, ਬੰਦਾ (ਇਸ ਦਾ ਸਹਾਰਾ ਲੈਣ ਨਾਲ) 
ਚਾਹੇ ਜਿਥੋਂ ਤਕ ਵੀ ਸਮੁੰਦਰ ਆਦਿ ਦਾ ਜਲ ਹੋਵੇ, ਉਹ ਤਰਦਾ£ ਹੀ ਰਹੇਗਾ। ॥੬੫॥ 


(ਆਪਣੇ ਅੰਦਰੋਂ) ਹਊਮੈ ਹੰਕਾਰ ਨੂੰ ਦੂਰ ਕਰਕੇ (ਪ੍ਰਭੂ ਦੇ) ਨਾਮ ਨਾਲ ਲਿਵ ਲਾਵੋ। ਆਪਣੇ 
ਮਨ ਵਿੱਚੋਂ ਲਾਲਚ ਅਤੇ ਦੂਈ-ਦਵੈਤ ਨੂੰ ਮਿਟਾ ਦਿਉ। ਇਸ ਤਰਾਂ ਆਪਣੇ ਆਤਮ-ਰਾਮ ਨੂੰ 
ਚੰਗੀ ਤਰਾਂ ਨਾਲ ਸਮਝੋ। ਅਨੰਦ ਪ੍ਰਾਪਤ ਕਰਕੇ ਸੁਖੀ ਬਣੋ । ॥੬੬॥ 


ਜੋ ਪਰਿਵਾਰਕ-ਮੋਹਾਂ ਵਿੱਚ ਫਸੇ” ਹੋਏ ਹਨ, ਸਮਝੋ ਉਹ ਬਹੁਤ ਅਗਿਆਨੀ ਲੋਕ ਹਨ। ਉਹ 


ਗਿਆਨ£ ਦੀ ਪ੍ਰਾਪਤੀ ਨਾ ਹੋਣ ਕਰਕੇ ਇਹ ਹੀ ਸਮਝਦੇ ਹਨ ਕਿ ਇਹ ਮਾਤਾ, ਪਿਤਾ, ਪੁੱਤਰ, 
ਭਾਈ ਸਾਡੇ ਹਿਤਕਾਰੀ ਹਨ। ॥੬੭॥ 


ਸਾਰੇ ਮਨੁੱਖ ਜਨਮ ਲੈ ਕੇ ਜੱਗ ਅਤੇ ਪਰਿਵਾਰ ਵਿੱਚ ਆਉਂਦੇ ਹਨ ਅਤੇ ਅਨੇਕਾਂ ਹੀ ਪਤਨੀਆਂ, 
ਪੁੱਤਰ ਮਾਤਾ-ਪਿਤਾ, ਦਾਦਕੇ'?, ਨਾਨਕੇ ਬਣਾਈ ਜਾਂਦੇ (ਸਮਝਦੇ) ਹਨ। ॥੬੮॥ 


5।। 53000 8000 50101 4। ੬09੫) ,।;7 1੧8011ਇ॥00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਬ ਕੋ ਛੋਰ ਛੋਰ ਚਲਿ ਜਾਈ । ਕਿਤ ਹੂੰ ਮੰਰੈ ਨ ਕਿਤਹੂੰ ਜਾਈ। 
ਬਹੁਰ ਨ ਕਬਹੂੰ ਆਨ ਸਸ੍ਹਾਰੇ' । ਚਹਿਤ ਨ ਬਿਛਰਯੋ ਹੁਤੇ ਜਿ ਪਯਾਰੇ ॥੬੯॥ 


ਸਨਬੰਧਨ£ ਨੌਕਾ ਸਮ ਮੇਲਾ । ਕਰੈ ਮੋਹ ਬਹੁ ਹੋਇ ਦੁਹੇਲਾ। 
ਹੈ ਨਿਰਮੋਹ ਰਹਹੁ ਸਭ ਮਾਂਹੀ । ਅੰਤ ਨ ਕੋਇ ਸੰਗ ਨਿਰਬਾਹੀ॥ ੭੦॥ 


ਜੇ ਸਤਿਸੰਗਤਿ ਕਰਹੁ ਸਪ੍ਰੀਤੀ । ਇਤ ਉਤ ਸੋ ਨਿਰਬਹਿ? ਹੈ ਨੀਤੀ। 
ਤਨ ਹੰਤਾ ਕੋ ਸਰਬ ਮਿਟਾਏ । ਨਿਜ ਸਰੂਪ ਲਖ ਸ਼ੁਭ ਗਤਿ ਪਾਏ” ॥ ੭੧॥ 


ਨਿਤ ਪ੍ਰਤਿ ਇਸ ਪ੍ਰਕਾਰ ਗੁਨ ਖਾਨੀ । ਉਪਦੇਸ਼ਹਿ' ਸਿੱਖਨ ਸੁਖ ਸਾਨੀ। 
ਆਤਮ ਮਿਲਯੋ ਅਨਾਤਮ ਮਾਹੀ । ਤਿਨ ਕੋ ਭਿੰਨ ਭਿੰਨ ਦਿਖਲਾਹੀਂ॥ ੭੨॥ 


ਨਿਰਨੈ ਸਤਿ ਅਸਤਿ ਕੋ ਕਰਹੀ । ਹੰਤਾ ਮਮਤਾ” ਸਰਬ ਪਰਹਰਹੀ । 
ਸੁਨ ਉਪਦੇਸ਼ ਰਿਦੇ ਜਿਨ ਧਾਰਾ । ਮੁਕਤਿ ਉਚਿਤ ਨਰ ਭਏ ਹਜ਼ਾਰਾਂ ॥ ੭੩॥ 


ਕ੍ਰਿਪਾ ਦ੍ਰਿਸਟਿ ਦੇਖੈਂ ਜਗ ਸਾਈਂ । ਕਹੈ' ਸਬਦ ਜਜੋਂ ਦੈਤ ਮਿਟਾਈ। 
ਦਿਢ ਅੱਭਯਾਸ ਸਿੱਖ ਮਨ ਹੋਵਾ । ਜਨਮ ਮਰਨ ਬੰਧਨ ਕੋ ਖੋਵਾ> ॥੭੪॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉਤ੍ਰਾਰਧੇ _“ਸਿੱਖਨ ਉਪਦੇਸ” ਪ੍ਰਸੰਗ ਬਰਨਨੰ ਨਾਮ 
ਤ੍ਰਿਵੰਜਮੋ ਧਜਾਇ ॥੫੩॥ 


5।। 58000 2800 500। ਹ। ੬0੧” ੧(3॥101੪5॥0੫੧॥60118.60।। 


ਅਧਿਆਇ 53 ਸਿੱਖਾਂ ਪ੍ਰਤੀ ਉਪਦੇਸ਼ 


(ਬੰਦਾ) ਇਨ੍ਹਾਂ ਸਭ ਨੂੰ ਛੱਡ ਕੇ ਤੁਰ ਜਾਂਦਾ ਹੈ, ਉਹ ਨਾ ਮਰਦਾ ਹੈ ਤੇ ਨਾ ਹੀ ਕਿਤੇ ਜਾਂਦਾ ਹੈ 
ਮਨੁੱਖ ਆਪਣੇ ਜਿਨ੍ਹਾਂ ਪਿਆਰਿਆਂ ਤੋ' ਕਦੇ ਵਿਛੜਨਾ ਨਹੀਂ ਚਾਹੁੰਦਾ, ਉਨ੍ਹਾਂ ਨੂੰ ਫਿਰ ਉਹ 
ਆ ਕੇ (ਆਪਣੀ ਮੌਤ ਤੋਂ ਬਾਅਦ) ਕਦੇ ਨਹੀਂ ਸੰਭਾਲਦਾ' । ॥੬੯॥ 


ਇਹ (ਜਗਤ ਵਿਚਲਾ) ਜੋ ਆਪਸੀ ਸਬੰਧ£ ਹੈ, ਇਹ ਇੱਕ ਬੇੜੀ ਦੇ ਪੂਰ ਵਾਂਗ, ਇੱਕ ਮੇਲੇ 
ਦੇ ਸਮਾਨ ਹੈ। ਜੋ ਇੱਕ-ਦੂਜੇ ਨਾਲ ਮੋਹ ਪਾਉਂਦਾ ਹੈ, ਉਹ ਬਹੁਤਾ ਦੁੱਖ ਪਾਉਂਦਾ ਹੈ, ਕਿਉਂਕਿ 
ਅੰਤ ਵੇਲੇ ਕਿਸੇ ਨੇ ਸਾਥ ਨਹੀਂ ਦੇਣਾ। ਇਸ ਲਈ ਸਭ ਨਾਲ ਇਸ (ਸੰਸਾਰਕ) ਮੋਹ ਤੋਂ 
ਨਿਰਮੋਹ ਹੋ ਕੇ ਰਹੋ। ॥੭੦॥ 


ਅਨੁਸਾਰ ਨਿਰਬਾਹ” ਹੋਵੇਗਾ। ਜੋ ਸਰੀਰ ਦੇ ਸਭ ਹੰਕਾਰਾਂ ਨੂੰ ਦੂਰ ਕਰ ਦੇਵੇਗੀ। ਮਨੁੱਖ 
ਆਪਣੇ ਨਿੱਜ-ਸਰੂਪ ਨੂੰ ਜਾਣ ਕੇ, ਉਤਮ-ਮੁਕਤੀ ਪ੍ਰਾਪਤ ਕਰੇਗਾ। ” ॥ ੭੧॥ 


ਇਸ ਤਰਾਂ ਗੁਣਾਂ ਦੀ ਖਾਣ (ਗੁਰੂ ਨਾਨਕ ਜੀ) ਆਪਣੇ ਸਿੱਖਾਂ ਨੂੰ ਸੁੱਖ ਦੇਣ ਵਾਲੇ ਉਪਦੇਸ਼ ਦਿੰਦੇ 
ਸਨ। ਉਨ੍ਹਾਂ ਨੂੰ ਕਈ ਪ੍ਰਕਾਰ ਦੇ ਢੰਗਾਂ ਨਾਲ, ਕਿਵੇਂ ਆਤਮ-ਅਨਾਤਮ ਵਿੱਚ ਮਿਲ ਜਾਂਦਾ ਹੈ, 
ਵਿਖਾਉਂਦੇ ਸਨ। ॥੭੨॥ 


ਗੁਰੂ ਜੀ ਨੇ ਸੱਚ ਅਤੇ ਝੂਠ ਦਾ ਨਿਖੇੜਾ ਕੀਤਾ ਤੇ ਹਊਮੈ ਅਤੇ ਮੇਰਾਪਣ£ ਨੂੰ ਦੂਰ ਕਰਦੇ ਰਹੇ। 
ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਉਪਦੇਸ਼ ਸੁਣ ਕੇ ਮਨ ਵਿੱਚ ਵਸਾ ਲਿਆ। ਉਹ ਹਜ਼ਾਰਾਂ ਲੋਕ ਮੁਕਤੀ 
ਪ੍ਰਾਪਤ ਕਰਕੇ, ਉੱਚਾ ਸਥਾਨ ਪ੍ਰਾਪਤ ਕਰਨ ਦੇ ਯੋਗ ਹੋ ਗਏ। ॥ ੭੩॥ 


ਜਗਤ ਸਵਾਮੀ (ਗੁਰੂ ਜੀ) ਆਪਣੇ ਸੇਵਕਾਂ ਵੱਲ ਕਿਰਪਾ ਭਰੀ ਨਜ਼ਰ ਨਾਲ ਦੇਖਦੇ ਅਤੇ ਸ਼ਬਦ 
ਦਾ ਉਚਾਰਨ ਕਰਦੇ, ਜਿਸ ਨਾਲ ਦਵੈਤ-ਭਾਵਨਾ ਖਤਮ ਹੋ ਜਾਂਦੀ। ਜਿਨ੍ਹਾਂ ਸਿੱਖਾਂ ਦੇ ਮਨਾਂ ਵਿੱਚ 
ਦ੍ਰਿੜ ਅਭਿਆਸ ਹੋ ਜਾਂਦਾ, ਉਹ ਜਨਮ-ਮਰਨ ਦੇ ਬੰਧਨ ਤੋਂ ਮੁਕਤ ਹੋ ਜਾਂਦੇ ਸਨ। ॥੭੪॥ 


ਸ੍ਰੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਸਿੱਖਾਂ ਨੂੰ ਉਪਦੇਸ਼” ਨਾਮੀ ਤਰਵੰਜਵਾਂ 
ਅਧਿਆਇ ਸਮਾਪਤ ਹੋਇਆ। 


5।। 5800੫ 28000 5010 ਹ। ੬009 _ 69 ਧ810੧%15॥00)%08.60/। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਸਾਰ 


ਗੁਰੂ ਨਾਨਕ ਜੀ ਦੀ ਆਗਿਆ ਅਨੁਸਾਰ, ਅੰਗਦ ਜੀ ਖਡੂਰ ਸਾਹਿਬ ਚਲੇ ਗਏ 
ਸਨ। ਉਨ੍ਹਾਂ ਦੇ ਜਾਣ ਪਿੱਛੋਂ, ਗੁਰੂ ਨਾਨਕ ਜੀ ਦੇ ਦਰਬਾਰ ਕੋਲ ਇੱਕ ਵੱਡਾ ਪਿੱਪਲ ਸੀ, ਗੁਰੂ 
ਜੀ ਉੱਥੋ ਬੈਠੇ ਸਨ ਤਾਂ ਉਹ ਸਿੱਖ ਸੇਵਕ ਜਿਹੜੇ ਗੁਰੂ ਜੀ ਦੇ ਅਜੀਬ ਜਿਹਾ ਸਾਂਗ ਰਚਣ ਕਾਰਨ 
ਪਹਿਲਾਂ ਦੌੜ ਗਏ ਸਨ, ਹੁਣ ਉਹ ਸਭ ਵਾਪਸ ਆ ਗਏ ਸਨ ਅਤੇ ਸੇਵਾ ਵਿੱਚ ਜੁੱਟ ਗਏ ਸਨ। 
ਸੰਗਤਾਂ ਆਉਂਦੀਆਂ ਅਤੇ ਲੰਗਰ ਵਰਤਦਾ ਰਹਿੰਦਾ। ਗੁਰੂ ਜੀ ਮਨੁੱਖਾ ਜਨਮ ਦੇ ਦੁਰਲੱਭ ਹੋਣ 
ਬਾਰੇ ਸਭ ਨੂੰ ਉਪਦੇਸ਼ ਦਿੰਦੇ। ਗੁਰੂ ਜੀ ਝੂਠ ਦਾ ਤਿਆਗ ਕਰਨ ਲਈ ਕਹਿੰਦੇ ਅਤੇ ਸੱਚ ਨੂੰ 
ਅਪਨਾਉਣ ਲਈ ਉਪਦੇਸ਼ ਦਿੰਦੇ ਰਹਿੰਦੇ। ਗੁਰੁ ਜੀ ਦੱਸਦੇ ਕਿ ਸੰਸਾਰ ਸਥਾਈ ਰਹਿਣ ਵਾਲਾ 
ਨਹੀਂ' ਹੈ। ਜਨਮ ਤੋਂ ਮਰਨ ਤਕ ਬੰਦੇ ਨੂੰ ਦੁੱਖ ਹੀ ਦੁੱਖ ਹਨ ਅਤੇ ਦੁੱਖਾਂ ਵਿੱਚ ਲੰਘਦਿਆਂ ਹੀ 
ਮੌਤ ਸਾਹਮਣੇ ਆ ਜਾਂਦੀ ਹੈ। ਬਚਪਨ, ਜਵਾਨੀ ਤੇ ਬੁਢੇਪੇ ਦੇ ਸਫ਼ਰ ਵਿੱਚ ਮਨੁੱਖ ਦੁੱਖ ਭੋਗਦਾ 
ਹੀ ਉਮਰ ਬਿਤਾ ਦਿੰਦਾ ਹੈ, ਰੋਂਦਾ ਹੋਇਆ ਅੱਗੇ ਨਿਕਲ ਜਾਂਦਾ ਹੈ ਪਰ ਵਿਚਾਰਵਾਨ ਲੋਕ ਜੋ 
ਪ੍ਰਭੂ ਦੇ ਨਾਮ ਦਾ ਅਭਿਆਸ ਕਰਦੇ ਹਨ, ਇਸ ਸੰਸਾਰ ਨੂੰ ਮਿਥਿਆ ਹੋਇਆ ਤੇ ਸਰੀਰ ਨੂੰ 
ਪਾਣੀ ਦੇ ਬੁਲਬੁਲੇ ਦੇ ਸਮਾਨ ਸਮਝਦੇ ਹਨ। ਗਿਆਨੀ ਲੋਕ ਮੌਤ ਦਾ ਭੈਅ ਨਾ ਰੱਖਦੇ ਹੋਏ, 
ਪਰਸੰਨ ਚਿੱਤ ਜੀਵਨ ਬਿਤਾਉਂਦੇ ਹਨ। ਜਿਨ੍ਹਾਂ ਦੇ ਚਿਤ ਵਿੱਚ ਪਰਮਾਤਮਾ ਦਾ ਖਿਆਲ ਹੋਵੇ, 
ਉਨ੍ਹਾਂ ਨੂੰ ਮੌਤ ਦਾ ਡਰ ਨਹੀ ਲੱਗਦਾ। ਪਰ ਜੋ ਮਾਇਆ ਅਤੇ ਧਨ ਦੇ ਲਾਲਚ ਵਿੱਚ ਫਸੇ 
ਰਹਿੰਦੇ ਹਨ ਉਹ ਕਦੇ ਵੀ ਸੁੱਖ ਪ੍ਰਾਪਤ ਨਹੀਂ ਕਰ ਸਕਦੇ । ਧਨ ਦੀ ਸੰਭਾਲ ਨਾਲ ਚਿੰਤਾ ਪੈਦਾ 
ਹੁੰਦੀ ਹੈ, ਬਹੁਤਾ ਧਨ ਬਹੁਤੀ ਚਿੰਤਾ ਦਾ ਕਾਰਨ ਬਣਦਾ ਹੈ। ਸੋ, ਮਨੁੱਖ ਨੂੰ ਆਪਣੇ ਆਤਮ- 
ਸਰੂਪ ਨੂੰ ਪਛਾਣ ਕੇ ਪਰਮਾਤਮਾ ਨਾਲ ਜੁੜਨਾ ਚਾਹੀਦਾ ਹੈ। ਇਹੀ ਅਨੰਦ-ਪ੍ਰਾਪਤੀ ਦਾ ਮਾਰਗ 
ਸਮਝੋ।  ਇਵੇਂ' ਰੋਜ਼ਾਨਾ ਗੁਰੂ ਜੀ ਵੱਲੋਂ ਦਿੱਤੇ ਉਪਦੇਸ਼ ਨਾਲ ਹਜ਼ਾਰਾਂ ਲੋਕ ਪਰਮਗਤੀ ਪ੍ਰਾਪਤ 
ਕਰਨ ਦੇ ਯੋਗ ਹੋ ਗਏ ਸਨ। 


5।। 53000 38000 50101 0 00122 ੧3101500੫੧)6011.60।। 


ਅਧਿਆਇ 53 ਸਿੱਖਾਂ ਪ੍ਰਤੀ ਉਪਦੇਸ਼ 
ਫੁੱਟਨੋਟ 


(1) ਗੁਰਿਆਈ ਲੈਣ ਪਿੱਛੋਂ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਆਗਿਆ 
ਅਨੁਸਾਰ ਖਡੂਰ ਸਾਹਿਬ ਚਲੇ ਗਏ ਸਨ। ਮਹਿਮਾ ਪ੍ਰਕਾਸ਼, ਭਾਗ ਪਹਿਲਾ ਵਿੱਚ “ਗੁਰੂ ਨਾਨਕ 
ਮਹਿਮਾ? ਵਿੱਚ ਦਰਸਾਇਆ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਨੂੰ 
ਗੁਰਗੱਦੀ ਸੌਂਪਣ ਤੋ' ਬਾਅਦ, ਆਪ ਖਡੂਰ ਸਾਹਿਬ ਗਏ ਸਨ। ਵੇਖੋ: “ਸਾਖੀ ਗੁਰੂ ਬਾਬੇ ਜੀ 
ਕੇ ਖਡੂਰ ਆਗਮਨ ਕੀ” 

“ਡਰ ਅੰਗਤ ਲੀ ਪਾਨ ਸ਼ਲ ਖਡੂਰ ਸਤਗੁਰ ਗਣੇ / ਅਤ ਸੁਖ ਰਮ /ਲੈਲਾਲਾ ਗੁਰੂ 
#ਗਤ ਜੀ ਕੇ ਨ ਫਾਰ #੬# 

ਸਤਿਬੀਰ ਸਿੰਘ ਜੀ ਨੇ “ਕੁਦਰਤੀ ਨੂਰ” ਕਿਤਾਬ ਵਿੱਚ ਅੰਕਿਤ ਕੀਤਾ ਹੈ: 

“ਜਦ ਹੁਕਮ ਅਨੁਸਾਰ ਭਰ ਅੰਗਟ ਦੇਵ ਨੰ ਖਡੂਰ ਚਲੇ ਗਣੇ ਸ਼ਨ ਤਾਂ ਗੁਰੂ ਨਾਨਕਾ 
ਜੰ ਆਪ /ਏੱਕਾ ਵਾਗਾਂ ਡਰ ਅੰਗਦ ਦੋਵ ਨੰ ਨੂੰ ਨਲਣ ਲਈ ਖਡੂਰ ਗਏ ਤੇ ਗਰ ਅੰਗਦ ਦੇਵਾ 
ਜੀ ਨੂ ਆਪਣੇ ਨਾਲ਼ ਲੈ ਆਏ ਸਨ? ” 

ਭਾਈ ਸੰਤੋਖ ਸਿੰਘ ਜੀ ਨੇ ਗੁਰੂ ਜੀ ਦੇ ਜਾਣ ਦਾ ਕਥਨ ਨਹੀ' ਕੀਤਾ। 


(“2) ਗੁਰਬਾਣੀ ਵਿੱਚ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਜੋ ਪੰਚ (ਪੰਜ) ਚੋਰ ਹਨ, 
ਇਨ੍ਹਾਂ ਬਾਰੇ ਇਵੇ' ਕਥਨ ਕੀਤਾ ਗਿਆ ਹੈ: 
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ, ਲੋਭੁ ਮੋਹੁ ਅਹੰਕਾਰਾ॥ 
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੁਝਹਿ ਕੋਇ ਨ ਸੁਣੈ ਪੂਕਾਰਾ॥ 
(ਗੁ. ਗੂੰ. ਸਾਹਿਬ, ਪੰਨਾ 600) 


ਪੰਚ ਦੂਤ ਮੁਹਹਿ ਸੰਸਾਰਾ। ਮਨਮੁਖ ਅੰਧੇ ਸੁਧਿ ਨ ਸਾਰਾ॥ 
(ਗੁ. ਗੁੰ. ਸਾਹਿਬ, ਪੰਨਾ 113) 


5।। 5800੫ 9801 500੧ ਹ। ੬009 _ 2 ੧80੧81੮॥00)60018।.60/। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਚਰੰਜਵਾਂ 
(ਗੁਰਮੰੜ੍ ਮੰਗਲ। ਜੋਤੀ ਜੋਤ ਸਮਾਵਨ ਦੀਆਂ ਤਿਆਰੀਆਂ) 


੪ 


ਦੋਹਰਾ 
ਮੋਹ ਭੂਤਨਾ ਮਨ ਲਗਯੋ ਕਿਤੇ ਉਪਾਇ ਨ ਜਾਇ। 
ਮੰਤਰ ਸਤਿਗੁਰ ਸਬਦ ਤੇ ਕਰ ਅੱਭਯਾਸ ਨਸਾਇ॥੧॥ 


ਚੌਪਈ 
ਸ੍ਰੀ ਗੁਰ ਕਥਾ ਥੋਰ£ ਹੀ ਗਾਈ । ਨਹਿੰ ਮੋਤੇ? ਸਬ ਜਾਇ ਬਨਾਈ। 
ਪ੍ਰਭੁ ਕੀ ਮਹਿਮਾ ਊਚਹੁੱ` ਊਚੀ । ਮੇਰੀ ਮਤ ਹੈ ਨੀਚਹੁੰ` ਨੀਚੀ॥੨॥ 


ਕੈਸੇ ਸਮਤਾ” ਤਿਸਕੀ ਹੋਇ । ਰੰਚਕ ਮੇਰ ਸਮਝਿਯੇ ਸੋਇ। 
ਕੀਟੀ ਚਹੈ ਜਿ ਸਾਗਰ ਤਰਨੋ । ਕਿਸ ਪ੍ਰਕਾਰ ਹ੍ਹੈ ਪਾਰਨ ਪਰਨੋ॥੩॥ 


ਅਬ ਜਿਹ ਬਿਧਿ ਬੈਕੁੰਠ ਸਿਧਾਰੇ । ਤਿਉਂ ਮੈਂ ਕਹੋ ਸੁਨਹੁ ਹਿਤਧਾਰੇ। 
ਏਕ ਦਿਵਸ ਚਲਦਲ? ਕੀ ਛਾਂਈ' । ਬੈਠੇ ਹੁਤੇ ਭੋਰ ਜਗ ਸਾਈਂ ॥੪॥ 


ਮਹਿਖੀ$ ਬੜਵਾ” ਛੁਧਾ ਵਿਸੇਖੀ । ਤ੍ਰਿਣ ਬਿਹੀਨ ਜਬ ਸਗਰੀ ਦੇਖੀ। 
ਕਮਲਾ ਨਾਮ ਦਾਸ ਇਕ ਅਹਾ । ਤਿਹ ਬੁਲਾਇ ਕੈ ਸ੍ਰੀ ਪ੍ਰਭੁ ਕਹਾ॥੫॥ 
“ਭਏ ਛੁਧਾਤੁਰ ਪਸੂ ਸਮੂਹਾ । ਆਨਹੁ ਤ੍ਰਿਣੰਦ ਜਾਇ ਨਿਜ ਜੂਹਾ”। 

ਸੁਨ ਤਿਨ ਬਚਨ ਪਿਆਨਾ ਕੀਨਾ । ਜਹਾਂ ਬਿਸਾਲ ਘਾਸ ਕੋ ਚੀਨਾ॥੬॥ 
ਤਿਹ ਛਿਨ ਆਇਸ ਕੋ ਧਰ ਬੇਸਾ । ਆਏ ਤ੍ਰੈ ਬਿਧਿ? ਸੰਭੁ'£, ਸੁਰੇਸਾ'। 
ਕਮਲਾ ਜਾਤਿ ਵਹਿਰ ਕੋ ਹੇਰਾ । ਨਾਮ ਲੇਯ ਤਬ ਊਚੋ ਟੇਰਾ॥ ੭॥ 


ਨਿਕਟ ਬੁਲਾਯੋ ਬਚਨ ਉਚਾਰਾ । “ਇਕ ਕਾਰਜ ਤੁਮ ਕਰਹੁ ਹਮਾਰਾ। 
ਇਹ ਬਿਭੂਤਿ ਲੈਕੈ ਕਰ ਮਾਂਹੀ । ਜਾਵਹੁ ਸ੍ਰੀ ਨਾਨਕ ਕੇ ਪਾਹੀ॥੮॥ 


5।। 53000 8000 50101 ਹ। ੬006? ੧3101500੫੧)60011.60।। 


ਅਧਿਆਇ 54 ਜੋਤੀ-ਜੇਤ ਸਮਾਉਣ ਦੀਆਂ ਤਿਆਰੀਆਂ 


ਅਧਿਆਇ ਚਰਵੰਜਵਾਂ 
(ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ) 
ਦੋਹਰਾ 
ਮੋਹ ਰੂਪੀ ਭੂਤਨਾ ਜੋ ਮਨ ਨੂੰ ਚੰਬੜਿਆ' ਹੋਇਆ ਹੈ, (ਇਹ) ਹੋਰ ਕਿਸੇ ਉਪਾਅ ਕਰਨ ਨਾਲ 
ਨਹੀਂ ਜਾਂਦਾ। (ਸਿਰਫ) ਗੁਰੂ ਜੀ ਦੇ ਮੰਤਰ (ਦੁਆਰਾ) ਹੀ ਨੱਸਦਾ ਹੈ (ਸੋ ਬੰਦੇ, ਤੂੰ ਗੁਰੂ ਜੀ 
ਦੇ ਦਿੱਤੇ) ਸ਼ਬਦ ਦਾ ਅਭਿਆਸ ਕਰਕੇ ਇਸ ਨੂੰ ਭਜਾ ਦੇ। ॥੧॥ 


ਚੌਪਈ 

ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਮੈਂ ਗੁਰੂ ਜੀ ਦੀ ਕਥਾ ਥੋੜ੍ਹੀ£ ਹੀ 

ਵਰਣਨ ਕੀਤੀ ਹੈ, ਕਿਉਂਕਿ ਮੇਰੇ? ਕੋਲੋਂ ਗੁਰੂ ਜੀ ਦੀ ਜੀਵਨ-ਕਥਾ ਸਾਰੀ ਦੀ ਸਾਰੀ ਕਥਨ 

ਕੀਤੀ ਨਹੀਂ ਜਾ ਸਕਦੀ। ਪ੍ਰਭੂ ਰੂਪ ਗੁਰੂ ਜੀ ਦੇ ਜਸ ਦੀ ਕੋਈ ਥਾਹ ਨਹੀਂ' ਹੈ, ਉਚਿਆਂ ਤੋਂ 
_ਵੀ ਉੱਚਾ ਹੈ। ਜਦ ਕਿ ਮੇਰੀ ਮੱਤ ਤਾਂ ਬਹੁਤ ਹੀ ਘੱਟ, ਨੀਵੀ' ਤੋਂ ਵੀ ਨੀਵੀਂ ਹੈ। ॥੨॥ 


ਉਨ੍ਹਾਂ ਦਾ ਮੁਕਾਬਲਾ” ਕਿਸ ਤਰਾਂ ਹੋ ਸਕਦਾ ਹੈ? (ਮੈਨੂੰ ਤਾਂ) ਸੁਮੇਰ ਪਰਬਤ ਦੇ ਸਾਹਮਣੇ 
ਕਿਣਕੇ ਸਮਾਨ ਹੀ ਸਮਝੋ। ਕੀੜੀ ਜੇਕਰ ਸਾਗਰ ਪਾਰ ਕਰਨਾ ਚਾਹੇ ਤਾਂ ਉਹ ਕਿਸ ਤਰਾਂ 
ਪਾਰ ਹੋ ਸਕੇਗੀ? ॥੩॥ 


ਹੁਣ ਜਿਸ ਪ੍ਰਕਾਰ ਉਹ ਬੈਕੁੰਠ ਨੂੰ ਗਏ, ਮੈਂ ਉਸ ਤਰਾਂ ਨਾਲ ਦੱਸਣ ਲੱਗਾ ਹਾਂ, ਤੁਸੀਂ ਪ੍ਰੇਮ- 
ਸਹਿਤ ਸੁਣੋ । ਇੱਕ ਦਿਨ ਜਗਤ-ਸਵਾਮੀ (ਗੁਰੂ ਜੀ) ਸਵੇਰ ਵੇਲੇ ਪਿੱਪਲ£ ਦੀ ਛਾਂ ਹੇਠ ਬੈਠੇ 
ਹੋਏ ਸਨ। ॥੪॥ 


ਮੱਝਾਂ, ਘੋੜੀਆਂ” ਸਾਰੀਆਂ ਹੀ ਬਿਨਾਂ ਘਾਹ (ਪੱਠਿਆਂ) ਦੇ ਉਨ੍ਹਾਂ ਭੁੱਖੀਆਂ ਤੱਕੀਆਂ।ਤਾਂ ਕਮਲਾ 
ਨਾਂ ਦਾ ਇੱਕ ਸੇਵਕ ਸੀ, ਉਸ ਨੂੰ ਕੋਲ ਬੁਲਾ ਕੇ,ਪ੍ਰਭੂ (ਗੁਰੂ) ਜੀ ਨੇ ਉਸ ਨੂੰ ਆਖਿਆ ॥੫॥ 
“ਸਾਰੇ ਪਸ਼ੂ ਭੁੱਖੇ (ਖੜ੍ਹੇ) ਹਨ, ਤੁਸੀਂ ਆਪਣੀਆਂ (ਜ਼ਮੀਨਾਂ ਦੀਆਂ) ਜੂਹਾਂ ਵੱਲ ਜਾ ਕੇ (ਉਨ੍ਹਾਂ 


ਵਾਸਤੇ) ਘਾਹ (ਪੱਠੇ) ਲੈ ਆਵੋ । ” (ਗੁਰੂ ਜੀ ਦੀ ਆਗਿਆ) ਸੁਣ ਕੇ ਉਹ ਉਸ ਪਾਸੇ ਵੱਲ 
ਚੱਲ ਪਿਆ, ਜਿਸ ਪਾਸੇ ਉਸ ਨੇ ਕਾਫੀ (ਸੰਘਣਾ) ਘਾਹ ਵੇਖਿਆ ਸੀ। ॥੬॥ 


ਉਦੋਂ ਬ੍ਰਹਮਾ”, ਸ਼ਿਵਾਂ? ਤੇ ਵਿਸ਼ਨੂੰ! ਤਿੰਨੋਂ ਜਣੇ ਜੋਗੀਆਂ ਦਾ ਭੇਸ ਧਾਰ ਕੇ ਆਏ। ਉਨ੍ਹਾਂ ਕਮਲੇ 
ਨੂੰ ਜਦੋਂ ਬਾਹਰ ਜਾਂਦਿਆਂ ਦੇਖਿਆ ਤਾਂ ਉਨ੍ਹਾਂ ਨੇ ਉੱਚੀ ਸਾਰੀ ਉਸ ਦਾ ਨਾਂ ਲੈ ਕੇ ਕਿਹਾ ॥੭॥ 


(ਕਮਲੇ ਨੂੰ) ਕੋਲ ਸੱਦ ਕੇ ਬਚਨ ਕੀਤਾ, “ 'ਤੂੰ ਸਾਡਾ ਇੱਕ ਕੰਮ ਕਰ, ਇਹ ਬਿਭੂਤੀ ਨੂੰ ਹੱਥਾਂ 
ਵਿੱਚ ਲੈ ਕੇ ਸ੍ਰੀ ਨਾਨਕ ਜੀ ਕੋਲ ਜਾਵੋ। ॥੮॥ 


5।। 53000 8000 50101 ਹ। ੬0) £3 _ ੧80੧੧ਇ॥0੫੧601੧8॥.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਜਾਇ ਦਿਖਾਵਹਿੰਗੋ ਤੂੰ ਜਬ ਹੀ । ਉੱਤਰ ਕਛੂ ਦੇਹਿ ਪ੍ਰਭੁ ਤਬਹੀ। 
ਸੋ ਸੁਨਕੈ ਹਮ ਪਾਸ ਕਹੀਜੈ । ਜਾਹੁ ਅਬੈ ਨਹਿ ਬਿਲਮਾਂ ਕਰੀਜੈ' ॥੯॥ 


ਕਮਲੇ ਪਿਖ ਸਰੂਪ ਤਿਨ ਕੇਰਾ । ਕ੍ਰਾਂਤਿਮਾਨ ਅਤਿ ਸ਼ੁਭਤ ਘਨੇਰਾ। 
ਅਚਰਜ ਭਯੋ ਤਬੈ ਮਨ ਮਾਂਹੀ । ਲਖੇ ਨ ਜਾਹਿਂ ਕਿ ਸੁਰ2 ਨਰ ਆਹੀ॥੧੦॥ 


ਹਟਨ ਲਗਯੋ ਉਰ ਭਈ ਬਿਚਾਰਾ । ਗੁਨਕੈ ਤਿਨਸੋ ਬਚਨ ਉਚਾਰਾ। 
“ਸਤਿਗੁਰ ਕੀ ਆਇਸੁ ਅਸ ਮੋਹੀ । ਪੁਨ ਜਾਵੋ ਤ੍ਰਿਣ ਭਾਰ” ਜਿ ਹੋਹੀ॥੧੧॥ 


ਦੋਇ ਮਹੂਰਤ ਮਹਿਂ ਕਰ ਲੈਹੋਂ । ਪੁਨ ਤੁਮ ਜਾਇ ਸੰਦੇਸਾ ਦੈਹੇਂ”। 
ਤਬ ਸੁਰੇਸ਼ ਉਠ ਐਸੋ ਕੀਨਾ । ਭਾਰ ਤ੍ਰਿਣਨ ਮੁਸ਼ੂਕ” ਕਰ ਦੀਨਾ॥੧੨॥ 


ਸਿਰ ਉਚਵਾਇ? ਸੂ ਪੁਰੀ ਪਠਾਵਾ । ਕਮਲੇ ਹਿਰਦੈ ਅਚਰਜ ਪਾਵਾ। 
--ਅਜਮਤਿ£ ਯੁਕਤ ਤੇਜ ਦਿਪਤਾਈ । ਭੇਵ ਨ ਇਨ ਕੋ ਜਾਨਯੋ ਜਾਈ--॥੧੩॥ 


ਪੁਰ ਮਹਿ' ਤੂਰਨ ਜਬਹੀ ਆਵਾ । ਪਿਖਤ ਹੁਤੇ ਪ੍ਰਭੁ ਬਚਨ ਅਲਾਵਾ। 
“ਕਮਲੇ ਜਸਪਦਾਂ ਤ੍ਣ ਲੇ ਆਯੋ । ਕਿਧੋ'_ਕਿਸੂ ਕੋ ਜਾਇ ਚੁਰਾਯੋ ॥੧੪॥ 


ਬਲ ਛਲ ਕਰ ਕੇ ਲੀਨੇ ਪਰਕੋ£ਂ । ਤੌ ਨਹਿ ਜਾਹੁ ਅਗਾਰੀ ਘਰ ਕੋ। 
ਹਮਰੀ ਮਹਿਖਨ£? ਨਾਹਿ' ਖੁਆਇ । ਬਹੁਰ ਧਰਹੂ ਜਹਿਂ ਤੇ ਤੂੰ ਲਗਾਇ” ॥੧੫॥ 


ਦੋਹਰਾ 
ਕਮਲਾ ਬੋਲਯੋ ਬੰਦ ਕਰ “ਨਹੀਂ ਚੁਰਾਯੋ ਜਾਇ। 
ਜਿਉਂ ਆਨੇ ਤੂਰਨ ਤ੍ਰਿਣਨ ਤਿਉਂ ਸੁਣੀਏ ਸੁਖਦਾਇ !:-॥੧੬॥ 


ਚੌਪਈ 


ਤ੍ਰੈ ਜੋਗੀ ਬਾਹਰ ਹੈ' ਬੈਸੇ'? । ਦੇਖੇ ਮੈਂ' ਸੁ ਅਜ਼ਮਤੀ ਜੈਸੇ। 
ਏਕ ਮੁਸ਼ਟ ਮਹਿਂ ਤ੍ਰਿਣ ਤਿਨ ਲੇ ਕਰ । ਭਾਰ ਬੱਧਾਇ ਉਚਾਇ ਦਯੋ ਸਿਰ॥੧੭॥ 


5॥ 58000 2800 500/। 2] ੬10੫) ?” _ ।08੧008੧੨॥0੨)60181.00। 


ਅਧਿਆਇ 54 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਜਦੋਂ ਤੂੰ ਉਨ੍ਹਾਂ ਕੋਲ ਜਾ ਕੇ ਦਿਖਾਵੇਂਗਾ ਤਾਂ ਪ੍ਰਭੂ (ਨਾਨਕ ਜੀ) ਉਦੋਂ ਹੀ ਕੋਈ ਜਵਾਬ ਦੇਣਗੇ। 
ਉਸ ਨੂੰ ਸੁਣ ਕੇ ਤੂੰ ਸਾਨੂੰ ਆ ਕੇ ਦੱਸਣਾ। ਹੁਣ ਜਾਉ, ਦੇਰਾਂ ਨਾ ਕਰੋ।” ॥੯॥ 


ਕਮਲੇ ਨੇ ਉਨ੍ਹਾਂ (ਤਿੰਨਾਂ ਦਾ) ਬਹੁਤ ਹੀ ਸੋਭਾਵਾਨ ਕ੍ਰਾਂਤੀਮਾਨ ਸਰੂਪ ਤੱਕਿਆ। ਉਹ ਮਨ ਹੀ ਮਨ 
ਬਹੁਤ ਹੈਰਾਨ ਹੋਇਆ। ਉਸ ਨੂੰ ਸਮਝ ਨਾ ਪਵੇ, ਇਹ ਦੇਵਤੇ£ ਹਨ ਜਾਂ ਪੁਰਸ਼ ਹਨ ॥੧੦॥ 


ਜਦੋਂ ਉਹ ਵਾਪਸ ਮੁੜਨ ਲੱਗਿਆ ਤਾਂ ਮਨ ਵਿੱਚ ਵਿਚਾਰ ਆਇਆ ਤੇ ਫਿਰ ਗਿਣਤੀ-ਮਿਣਤੀ 
ਕਰਕੇ ਉਨ੍ਹਾਂ ਨੂੰ ਕਹਿਣ ਲੱਗਿਆ, “ਮੈਨੂੰ ਗੁਰੂ ਜੀ ਦਾ ਹੁਕਮ ਹੈ, ਮੈਂ ਫਿਰ ਹੀ ਵਾਪਸ ਜਾਵਾਂਗਾ, 
ਜੇਕਰ ਮੇਰੇ ਕੋਲ ਘਾਹ ਦੀ ਪੰਡ? ਹੋਵੇਗੀ। ॥੧੧॥ 


ਮੈਂ ਦੋ ਘੜੀਆਂ ਵਿੱਚ (ਘਾਹ) ਇਕੱਠਾ ਕਰ ਲਵਾਂਗਾ ਤੇ ਫਿਰ ਮੈ' ਜਾ ਕੇ ਤੁਹਾਡਾ ਸੰਦੇਸਾ ਦੇ 
ਦੇਵਾਂਗਾ। ” ਤਾਂ ਵਿਸ਼ਨੂੰ ਜੀ ਨੇ ਉਠ ਕੇ ਇਸ ਤਰਾਂ ਕੀਤਾ, ਮੁੱਠੀ" ਕੁ ਘਾਹ ਦੀ ਪੰਡ ਬੰਨ੍ਹ ਕੇ 
ਦੇ ਦਿੱਤੀ। ॥੧੨॥ 


ਉਸ ਦੇ ਸਿਰ 'ਤੇ ਚੁਕਾ? ਕੇ ਉਸ ਨੂੰ ਨਗਰ ਵੱਲ ਤੋਰ ਦਿੱਤਾ। ਕਮਲੇ ਦੇ ਮਨ ਵਿੱਚ ਹੈਰਾਨੀ 
ਜਿਹੀ ਹੋਈ। -ਇਨ੍ਹਾਂ ਕੋਲ ਐਡੀ ਕਰਾਮਾਤ5 ਅਤੇ ਚਿਹਰਿਆਂ ਉੱਪਰ ਤੇਜ ਪ੍ਰਤਾਪ ਹੈ। 
ਇਨ੍ਹਾਂ ਦਾ ਅਸਲ ਭੇਦ ਸਮਝਿਆ ਨਹੀਂ ਜਾ ਸਕਦਾ-। ॥੧੩॥ 


ਜਦੋਂ ਉਹ ਜਲਦੀ ਹੀ ਵਾਪਸ ਨਗਰ ਵਿੱਚ ਆ ਪਹੁੰਚਿਆ ਤਾਂ ਪ੍ਰਭੂ ਜੀ (ਗੁਰੂ ਜੀ) ਨੇ ਉਸ 
ਨੂੰ ਦੇਖ ਕੇ ਆਖਿਆ, “ਕਮਲੇ ਬਹੁਤ ਜਲਦੀ” ਘਾਹ ਲੈ ਆਇਆ ਹੈਂ ਜਾਂ ਕਿਤੇ ਕਿਸੇ ਦੀ 
ਚੋਰੀ ਕਰਕੇ ਲੈ ਆਇਆਂ ਹੈੱ। ॥੧੪॥ 


ਜੇਕਰ ਵਲ-ਛਲ ਕਰਕੇ ਹੋਰ ਕਿਸੇ ਪਰਾਏ£ ਦਾ ਲੈ ਆਇਆ ਹੈ' ਤਾਂ ਅੱਗੇ ਘਰ ਵੱਲ ਨਹੀਂ 
ਜਾਣਾ। ਸਾਡੀਆਂ ਮੱਝੀਆੰ” ਨੂੰ (ਇਹ ਘਾਹ) ਨਾ ਖੁਆਈਂ', ਇਸ ਨੂੰ ਉਥੇ ਹੀ ਰੱਖ ਆ, ਜਿਥੋਂ 
ਤੂੰ ਲੈ ਕੇ ਆਇਆ ਹੈਂ। ” ॥੧੫॥ 


ਦੋਹਰਾ 
ਕਮਲਾ ਹੱਥ ਜੋੜ ਕੇ ਕਹਿਣ ਲੱਗਿਆ, “ਹੇ ਸੁੱਖਾਂ ਦੇ ਦਾਤੇ! ਮੈ ਚੋਰੀ ਕਰਕੇ ਨਹੀਂ 
ਲਿਆਇਆ। ਜਿਵੇਂ ਮੈਂ ਜਲਦੀ ਨਾਲ ਘਾਹ ਲੈ ਕੇ ਆਇਆ ਹਾਂ, ਉਸ ਬਾਰੇ ਸੁਣੌ। ॥੧੬॥ 


ਚੌਪਈ 

ਤਿੰਨ ਜੋਗੀ ਬਾਹਰ ਬੈਠੇ ਹੋਏ ਹਨ, ਮੈਨੂੰ ਦੇਖਣ `ਤੇ ਲੱਗਿਆ, ਉਹ ਬਹੁਤ ਕਰਾਮਾਤੀ ਹੋਣ। 
(ਉਨ੍ਹਾਂ ਵਿੱਚੋਂ) ਇੱਕ ਨੇ ਮੁੱਠ ਕੁ ਘਾਹ ਲੈ ਕੇ ਉਸ ਦੀ ਪੰਡ ਬਣਾ ਕੇ (ਮੇਰੇ) ਸਿਰ `ਤੇ ਚੁਕਾ 
ਦਿੱਤੀ। ॥੧੭॥ 


625 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤੁਮਕੋ ਏਕ ਸੰਦੇਸਾ ਦੀਨੋ” । ਕਹਿ,ਪਟ ਗਾਂਠੀ! ਖੋਲਨ ਕੀਨੋ। 
ਦਈ ਬਿਭੂਤ ਗੁਰੂ ਕਰ ਮਹਿ' ਜਬ । ਸ਼ੰਕਰ ਕਰ ਕੀ ਜਾਨ ਲਈ ਤਬ॥੧੮॥ 


“ਕਮਲਾ! ਹਮਰੋ ਲਯਓਂ ਸੰਦੇਸਾ” । ਤੀਨ ਬੇਰ£ ਇਉ ਕਹਿ ਜਗਤੇਸ਼ਾ। 
ਬਹੁਰ ਬਚਨ ਉਚਰੇ ਸ੍ਰੀ ਬਦਨਾ । “ਕਮਲੇ! ਜਾਹੁ ਸਧਾਰਣ ਸਦਨਾ॥੧੮॥ 


ਆਨਹੁ ਹਮਰੇ ਨਿਕਟ ਬੁਲਾਈ” । ਗਮਨਯੋ ਕਮਲਾ ਆਇਸੁ ਪਾਈ। 
ਸ੍ਰੀ ਅੰਗਦ ਤੇ ਸੋ ਪਸ਼ਚਾਤੀ । ਕਰਤ ਰਹਤਿ ਸੇਵਾ ਦਿਨ ਰਾਤੀ॥ ੨੦॥ 


ਸਗਰੇ ਬਸਤ੍ਰ ਸੁੱਛ? ਸੁ ਕਰਹੀ । ਚਰਨ ਪਖਾਰ ਹਰਖ ਉਰਭਰ ਹੀ। 
ਇੱਤਯਾਦਿਕ ਜੋ ਸੇਵਾ ਸਾਰੀ । ਕਰਤ ਸਦਾ ਪ੍ਰੀਤੀ ਉਰਧਾਰੀ॥ ੨੧॥ 


ਸੋ ਬੁਲਵਾਇ ਲੀਨ ਨਿਜ ਸੰਗਾ । ਗਮਨੇ ਬਾਹਿਰ ਗੁਰੂ ਉਤੰਗਾ”। 


ਔਰ ਦਾਸ ਸਬ ਦੀਨ ਹਟਾਈ । ਪਹੁੰਚਿਤ ਭਏ ਜਾਇ ਤਿਹ ਥਾਈਂ ॥੨੨॥ 


ਕਿਤਕ ਦੂਰ ਬੈਠਾਇ ਸਧਾਰਣ । ਮਿਲੇ ਜਾਇ ਤਿਨ ਨਰਕ ਨਿਵਾਰਣ । 
“ਜਯਤ ਸੱਚਦਾਨੰਦ ਸੰਦੋਹੰ>” । ਕਹਿ ਅਸ ਉਠੇ ਪਰਮੁ ਸੁਖ ਹੋਹੰ ॥੨੩॥ 


ਦੇਖ ਸਰੂਪ ਰਿਦੇ ਹਰਖਾਏ । ਲੋਚਨ ਕਮਲ ਪ੍ਰਫੁੱਲ ਸੁਹਾਏ । 
ਬਹੁਰ ਪ੍ਰੇਮ ਯੁਤਿ ਉਸਤਤਿ ਠਾਨੀ$ । ਪਰਮ ਮਨੋਹਰ ਕ੍ਰਮ ਮਨ ਬਾਨੀ॥੨੪॥ 


ਤੋਟਕ ਛੰਦ 
“ਅਭਿਰਾਮ ਸਦਾ ਸੁਖਧਾਮਾ ਪ੍ਭੋ । ਗਤਿਦਾਯਕ ਨਾਯਕ ਲੋਕ ਸਭੋ ! 
ਦੁਖ ਘਾਯਕਦਂ ਸਾਯਕ£ ਬੈਨ ਤੁਯੰ । ਭਵ ਪਾਲਿਕ,ਕਾਲਿਕ'£,ਨਿੱਤ ਜਯੰ"' ॥੨੫॥ 


5।। 53000 8000 50101 ਹ। €0%ਊ? ੧3101500੫੧)60011.60।। 


ਅਧਿਆਇ 54 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਤੇ ਤੁਹਾਡੇ ਵਾਸਤੇ ਉਨ੍ਹਾਂ ਇੱਕ ਸੰਦੇਸ਼ ਦਿੱਤਾ ਹੈ।” ਇਹ ਕਹਿ ਕੇ (ਕਮਲੇ ਨੇ) ਕੱਪੜੇ ਦੀ 
ਗੰਢ ਖੋਲੀ ਤੇ ਜਦੋਂ ਬਿਭੂਤੀ ਗੁਰੂ ਜੀ ਦੇ ਹੱਥਾਂ ਵਿੱਚ ਦਿੱਤੀ ਤਾਂ ਗੁਰੂ ਜੀ ਨੇ ਉਸ ਵਕਤ ਹੀ 
ਜਾਣ ਲਿਆ, ਇਹ ਸ਼ਿਵ-ਸੰਕਰ ਜੀ ਦੇ ਹੱਥਾਂ ਦੀ ਹੈ। ॥੧੮॥ 


(ਤਾਂ ਗੁਰੂ ਜੀ ਨੇ) “ “ਹੇ ਕਮਲੇ! ਤੂੰ ਸਾਡਾ ਸੰਦੇਸ਼ ਲੈ ਆਇਆ ਹੈ” ਤਿੰਨ ਵਾਰ2 ਜਗਤ ਸਵਾਮੀ 
(ਗੁਰੂ ਜੀ) ਨੇ ਇਸ ਤਰਾਂ ਕਿਹਾ। ਤੇ ਫਿਰ ਉਨ੍ਹਾਂ ਆਪਣੇ ਮੁੱਖ ਤੋਂ' ਕਿਹਾ, “ਹੇ ਕਮਲੇ ! 
“ਸਧਾਰਣ” ਦੇ ਘਰ ਜਾਵੋ। ॥੧੯॥ 


ਉਸ ਨੂੰ ਮੇਰੇ ਕੋਲ ਬੁਲਾ ਕੇ ਲਿਆਵੋ। ” ਕਮਲਾ ਗੁਰੂ ਜੀ ਦੀ ਆਗਿਆ ਲੈ ਕੇ ਚਲਾ ਗਿਆ। 
ਬਾਅਦ ਵਿੱਚ ਇਹ “ਸਧਾਰਣ” ਸ੍ਰੀ ਅੰਗਦ ਜੀ ਦੀ ਦਿਨ- -ਰਾਤ ਸੇਵਾ ਕਰਦਾ ਰਿਹਾ। ॥੨੦॥ 


ਉਹ ਉਨ੍ਹਾਂ ਦੇ ਸਾਰੇ ਬਸਤਰ ਚੰਗੀ ਤਰਾਂ ਸਾਫ? (ਧੋਂਦਾ) ਕਰਦਾ ਅਤੇ ਬੜਾ ਮਨੌ ਖੁਸ਼ ਹੋਂ ਕੇ ਗੁਰੂ 
ਗੁਰੂ (ਅੰਗਦ) ਜੀ ਦੇ ਚਰਨ ਧੋਂਦਾ। ਇਸ ਤਰਾਂ ਦੀ ਸਾਰੀ ਸੇਵਾ, ਉਹ ਸਦਾ ਹੀ ਹਿਰਦੇ ਵਿੱਚ 
ਪ੍ਰੀਤ ਧਾਰ ਕੇ ਕਰਦਾ ਸੀ। ॥੨੧॥ 


ਉਸ ਨੂੰ (ਸਧਾਰਣ ਨੂੰ) ਬੁਲਵਾ ਕੇ ਤੇ ਆਪਣੇ ਨਾਲ ਲੈ ਕੇ ਫਿਰ ਸ੍ਰੇਸ਼ਟ” ਗੁਰੂ ਨਾਨਕ ਜੀ ਬਾਹਰ 
ਚਲੇ ਗਏ। ਬਾਕੀ ਦੇ ਸੇਵਕਾਂ ਨੂੰ ਪਿਛਾਂਹ ਮੋੜ ਦਿੱਤਾ ਅਤੇ ਉਸ ਥਾਂ `ਤੇ (ਤਿੰਨਾਂ ਜੋਗੀਆਂ ਕੋਲ) 
ਜਾ ਪਹੁੰਚੇ। ॥੨੨॥ 


ਸਧਾਰਣ ਨੂੰ ਕਿੰਨੀ ਦੂਰ ਪਿੱਛੇ ਬਿਠਾ ਕੇ, ਦੁੱਖਾਂ ਦਾ ਨਿਵਾਰਣ ਕਰਨਹਾਰੇ (ਗੁਰੂ ਜੀ) ਸ਼ਿਵ 
ਜੀ ਆਦਿ, ਉਨ੍ਹਾਂ ਤਿੰਨਾਂ ਨੂੰ ਜਾ ਮਿਲੇ। “ਜੈ ਸਤਿਚਿੱਤ ਅਨੰਦ ਹੋਵੇਂ?” ਤੇ ਉਹ ਜੋਗੀ ਇਹ 
ਕਹਿੰਦੇ ਹੋਏ ਪਰਮ ਸੁੱਖ ਮ਼੍ਾਪਤ ਕਰਦੇ ਹੋਏ ਉੱਠ ਖਲੋਤੇ। ॥੨੩॥ 


ਗੁਰੂ ਜੀ ਦਾ ਸਰੂਪ ਵੇਖ ਕੇ, ਜਿਵੇਂ ਉਨ੍ਹਾਂ ਦੇ ਨੈਣ, ਕਮਲ ਦੀ ਤਰਾਂ ਸੁਹਾਵਣੇ ਹੋ ਗਏ ਹੋਣ, 
ਉਨ੍ਹਾਂ ਦਾ ਮਨ ਪਰਸੰਨ ਹੋ ਗਿਆ ਸੀ ਤੇ ਫਿਰ ਉਨ੍ਹਾਂ (ਤਿੰਨਾਂ ਨੇ) ਮਨ, ਬਾਣੀ, ਕਰਮ, ਕਰਕੇ 
ਬਹੁਤ ਹੀ ਪ੍ਰੇਮ ਭਾਵਨਾ ਸਹਿਤ ਗੁਰੂ ਜੀ ਦੀ ਉਸਤਤ ਕੀਤੀ£। ॥੨੪॥ 


ਤੋਟਕ ਛੰਦ 

“ਹੇ ਪ੍ਰਭੂ ! ਆਪ ਬਹੁਤ ਹੀ ਸੁੰਦਰ ਸੁੱਖਾਂ ਦੇ ਘਰਾੰ ਹੋ। ਸਾਰੀ ਲੋਕਾਈ ਨੂੰ ਮੁਕਤੀ ਦਿਵਾਉਣ 
ਵਾਲੇ ਸੁਆਮੀ ਹੋ। ਆਪ ਦੇ ਬਚਨ ਤਲਵਾਰ? ਵਾਂਗ ਦੁੱਖਾਂ ਦਾ ਨਾਸ਼ਦੈ ਕਰਨ ਵਾਲੇ ਹਨ। 
ਆਪ ਹੀ (ਸੰਸਾਰ ਨੂੰ) ਜਨਮ ਦੇਣ ਵਾਲੇ ਹੋ, ਪਾਲਣਹਾਰੇ ਹੋ ਅਤੇ ਨਾਸ਼ '$ ਕਰਤਾ ਹੋ, (ਆਪ 
ਦੀ) ਸਦਾ ਹੀ ਜੈ”! ਹੋਵੇ। ॥੨੫॥ 


5।। 53000 38000 50101 । ੬099 ਜਨ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤੁਮ ਬਾਵਨ' ਪੂਰਬ ਰੂਪ ਧਰਯੋ । ਹੁਇ ਰਾਘਵ£ ਰਾਵਨ ਦੈਤ ਹਰਯੋ। 
ਪੁਨ ਜਾਦਵ ਬੰਸਹਿ ਕੰਸ ਮਰਯੋ । ਕਲਿਕਾਲ ਸੁ ਨਾਨਕ ਨਾਮ ਪਰਯੋ ॥੨੬॥ 


ਤਵ ਸੀਸ ਸਹੰਸ੍ਰੰ, ਨ ਏਕ ਸਿਰੰ । ਕਰਪਾਦ ਅਨੇਕ,ਨ ਏਕ ਕਰੰ। 
ਬਿਨ ਅੰਤ ਬਿਲੋਚਨ ਕੋਇ ਨ ਹੈ । ਬਹੁ ਮੂਰਤਿ ਹੋ, ਅਨ ਮੂਰਤਿ ਹੈ॥੨੭॥ 


ਜਗ ਨਾਮ ਸਹੰਸ੍ਹ, ਅਨਾਮ ਅਹੋ । ਬਹੂ ਸ਼੍ਰੋਨਨ ਤੇ,ਬਿਨ ਸ਼੍ਰੰਨ ਰਹੋ। 
ਬ੍ਰਹਮੰਡ ਬਰਾਨ” ਸਰੂਪ ਤੁਯੰ । ਹਹਿੰ ਲੋਚਨ ਭਾਂਨੂ”ੰ ਮਯੰਕ£ ਦੁਯੰ ॥੨੮॥ 


ਅਸ਼ਟਾਦਸਾ ਭਾਰ ਰੁਮਾਵਲਿਯੰ$ । ਉਦਰੋਦਿਧ ਹੈ,ਸਰਿਤਾ ਨਸਿਯੰ?। 
ਮੁਖ ਪਾਵਕ ਦਾੜ ਜਮੰ ਜਨਿਯੇ । ਭੁਜ ਲੋਕ ਪਤੀ ਤੁਮਰੀ ਗਨਿਯੇ॥ ੨੯॥ 


ਸਤਲੋਕ ਸਿਰੰ, ਸੁ ਪਤਾਲ ਪਦੰ । ਮਧਿ ਦੇਸ ਛਿਤੰ, ਬਚ ਬੇਦ ਬਦੰ। 
ਧ੍ਰਮ ਪੂਰਬ ਭਾਗ, ਅਧਰਮ ਪਿਨੰ । ਭ੍ਰਵਾਂ! ਕਾਲ, ਪ੍ਰਭੰਜਨ ਸ੍ਹਾਸਾਂ' ਨਿਠੰ ॥੩੦॥ 


ਤਵ ਰੂਪ ਚਰਾਚਰ ਸਰਬੋ ਹਰੇ'£ । ਉਰ ਮਾਂਹਿ ਗੁਰੰ ਅਸ ਧਯਾਨ ਧਰੇ। 
ਨਰ ਤੇ ਭਵ ਸਿੰਧੁ ਨ ਬੀਚ ਪਰੇ । ਹੁਇ ਮੋਖ, ਕੁਬੰਧਨ'? ਨਾਸ਼ ਕਰੇ॥ ੩੧॥ 


ਸਬ ਨੌਰ ਤੁਹੀ, ਨਿਰਲੇਪ ਰਹੋ । ਨਿਜ ਦਾਸਨ ਕੋ ਅੱਗਯਾਨ ਦਹੋਂ। 
ਹਮਰੀ ਤੁਮਕੋ ਪਦ ਬੰਦਨ ਹੋ । ਘਨ ਗਤਾਨ,ਪਖੰਡ ਨਿਕੰਦਨ ਹੋ'॥੩੨॥ 


ਚੌਪਈ 
ਇਸ ਪ੍ਰਕਾਰ ਕਰ ਰੁਚਿਰ ਬਡਾਈ । ਪੁਨ ਬਿਰੰਚਾਂ“ ਅਸ ਗਿਰਾ ਅਲਾਈ। 
“ਨਿਜ ਤਨ ਅੰਗਦੁ ਕਰ ਪਲਟਾਯੋ । ਕੀਨ ਸਥਾਪ'? ਨੀਕ ਮਨ ਭਾਯੋ॥ ੩੩॥ 


5।। 58000 8001 500। | 6408” ੧81੧0੧੪8ਇ॥0੫੧॥60118.60।। 


ਅਧਿਆਇ 54 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਤੁਸੀਂ ਪਹਿਲਾਂ ਬਾਵਨ-ਅਵਤਾਰ' ਦੇ ਰੂਪ ਵਿੱਚ ਜਨਮ ਧਾਰਨ ਕੀਤਾ ਸੀ। ਰਾਮ ਚੰਦਰ£ ਜੀ 
ਦੇ ਰੂਪ ਵਿੱਚ ਅਵਤਾਰ ਧਾਰਨ ਕਰਕੇ, ਰਾਵਣ ਦੈੱਤ ਨੂੰ ਨਾਸ਼ ਕੀਤਾ। ਫਿਰ ਯਾਦਵ ਵੰਸ਼ ਵਿੱਚ 
ਕ੍ਰਿਸ਼ਨ ਹੋ ਕੇ ਕੰਸ ਮਾਰਿਆ ਸੀ। ਤੇ (ਹੁਣ) ਕਲਜੁਗ ਵਿੱਚ (ਆਪ ਦਾ) ਨਾਮ ਨਾਨਕ ਪਿਆ 
ਹੈ ॥੨੬॥ 


ਤੁਹਾਡੇ ਹਜ਼ਾਰਾਂ? ਸਿਰ ਹਨ, ਪਰ ਇੱਕ ਸਿਰ ਵੀ ਨਹੀਂ, ਅਨੇਕਾਂ ਹੀ ਹੱਥ-ਪੈਰ ਹਨ, (ਆਪ 
ਦੇ) ਇੱਕ ਹੱਥ-ਪੈਰ ਨਹੀਂ। ਆਪ ਦੀਆਂ ਬੇਅੰਤ ਹੀ ਅੱਖਾਂ, ਪਰ ਇੱਕ ਵੀ ਨਹੀਂ। ਆਪ 
ਦੇ ਅਨੇਕ ਹੀ ਸਰੀਰ (ਸ਼ਕਲਾਂ) ਹਨ, ਪਰ ਇੱਕ ਵੀ ਤੁਹਾਡਾ ਸਰੂਪ ਨਹੀਂ। ॥੨੭॥ 


ਤੁਹਾਡੇ ਜਗਤ ਵਿੱਚ ਹਜ਼ਾਰਾਂ ਨਾਂ ਹੋ ਕੇ ਵੀ ਤੁਸੀਂ ਅਨਾਮ ਹੈ। ਆਪ ਬਹੁਤ ਹੀ ਕੰਨਾਂ ਸਹਿਤ 
ਹੁੰਦੇ ਹੋਏ ਕੰਨਾਂ ਰਹਿਤ ਰਹਿਣ ਵਾਲੇ ਹੋ। ਬ੍ਰਹਿਮੰਡ ਸਾਰਾ ਆਪ ਦਾ ਹੀ ਵਿਰਾਟ” ਸਰੂਪ ਹੈ। 
ਸੂਰਜ”, ਚੰਦਰਮਾ£ ਦੋਨੋਂ ਹੀ ਆਪ ਦੇ ਨੇਤਰ ਹਨ। ॥੨੮॥ 


ਅਠਾਰਾਂ” ਭਾਰ ਜੋ ਬਨਸਪਤੀ ਹੈ, ਉਹ ਆਪ ਦੀ ਰੋਮਾਵਲੀ£ ਹੈ। ਸਮੁੰਦਰ ਆਪ ਦਾ ਪੇਟ ਹੈ 
ਅਤੇ ਨਦੀਆਂ ਨਾੜਾਂਨੌੰ ਹਨ। ਅਗਨੀ ਮੂੰਹ ਹੈ ਅਤੇ ਦਾੜ੍ਹਾਂ ਨੂੰ ਜਮ ਜਾਣੋ। ਸਮਝ ਲਵੇ, 
ਤੁਹਾਡੀਆਂ ਲੋਕ-ਪਤੀ ਭੁਜਾਂ ਹਨ। ॥੨੯॥ 


ਸਤ-ਲੋਕ (ਆਪ ਦਾ) ਸਿਰ ਹੈ। ਪਤਾਲ ਪੈਰ ਹਨ। ਵਿਚਕਾਰਲਾ ਅੰਗ ਭਾਵ 'ਲੱਕ” ਧਰਤੀ 
ਹੋ। ਗਿਆਨ ਦਾ ਕਥਨ (ਆਪ ਦੇ) ਬਚਨ ਹਨ। ਸਰੀਰ ਦਾ ਸਾਹਮਣਾ ਭਾਗ (ਪਾਸਾ) ਧਰਮ 
ਹੈ। ਪਿਛਲਾ ਭਾਗ (ਹਿੱਸਾ) ਅਧਰਮ ਹੈ। ਆਪ ਦੇ ਭਰਵੱਟੇ'? ਕਾਲ ਹਨ ਤੇ ਸਵਾਸਾਂ' ਵਾਯੂ 
ਹੈ। ॥੩੦॥ 


ਹੇ ਹਰੀ! ਤੇਰਾ ਰੂਪ ਚਰ ਅਤੇ ਅਚਰ'£ ਸਾਰੇ ਹਨ। ਹੇ ਗੁਰੂ ! ਜੋ ਹਿਰਦੇ ਵਿੱਚ ਆਪ ਦਾ ਐਸਾ 
ਧਿਆਨ ਧਰਦੇ ਹਨ, ਸੋ ਨਰ ਜਗਤ ਰੂਪੀ ਸਮੁੰਦਰ ਵਿੱਚ ਨਹੀਂ ਪੈਂਦੇ। ਉਹ ਮੁਕਤ ਹੋ ਜਾਂਦੇ ਹਨ 
ਤੇ ਆਪਣੇ ਖੋਟੇ ਬੰਧਨਾਂ? ਦਾ ਨਾਸ਼ ਕਰ ਲੈਂਦੇ ਹਨ। ॥੩੧॥ 


ਆਪ ਸਭ ਥਾਂਈਂ' ਨਿਰਲੇਪ ਰਹਿ ਕੇ ਆਪਣੇ ਸੇਵਕਾਂ ਦੇ ਅਗਿਆਨ ਨੂੰ ਨਸ਼ਟ ਕਰਦੇ ਹੋ। ਹੇ 
ਇਕ-ਰਸ ਗਿਆਨ (ਦੇ ਸੋਮੇ)! ਪਖੰਡਾਂ ਨੂੰ ਕੱਟਣਹਾਰੇ! ਸਾਡੀ ਆਪ ਜੀ ਦੇ ਚਰਨਾਂ ਵਿੱਚ 
ਨਮਸਕਾਰ ਹੋਵੇ। ” ॥੩੨॥ 


ਚੌਪਈ 

ਇਸ ਤਰਾਂ ਉਨ੍ਹਾਂ ਨੇ (ਸ਼ਿਵਜੀ ਆਦਿ ਨੇ) ਪਰਸੰਨ ਹੋ ਕੇ ਗੁਰੂ ਜੀ ਦੀ ਮਨੋਹਰ ਉਸਤਤ ਕੀਤੀ 
ਸੀ ਤੇ ਫਿਰ ਬ੍ਰਹਮਾ“ ਜੀ ਨੇ ਇਸ ਤਰਾਂ ਕਥਨ ਕੀਤਾ, “ਤੁਸੀ' ਆਪਣੀ ਜੋਤ ਨੂੰ ਅੰਗਦ ਵਿੱਚ 
ਪਲਟਾ ਦਿੱਤਾ। ਮਨ ਨੂੰ ਜੋ ਭਾਇਆ, ਤੁਸੀਂ ਉਸ ਨੂੰ ਸਥਾਪਤ'5 ਕਰ ਦਿੱਤਾ ਹੈ। ॥੩੩॥ 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੱਤਿਨਾਮ ਪ੍ਰਗਟਯੋ ਜਗ ਜਾਪੂਾ। ਸੱਚਖੰਡ ਗਮਨਹੁ ਅਬ ਆਪੁ”। 
ਸੁਨ ਕੈ ਬਚ? ਸ੍ਰੀ ਨਾਨਕ ਮਾਨੇ । ਨਿਜ ਸਥਾਨ ਸੋ ਤੀਨ ਸਿਧਾਨੇ'2? ॥੩੪॥ 


ਹਟ ਤਬ ਆਇ ਸਧਾਰਣ ਮਿਲੇ । ਤਿਹ ਕੌ ਨੌਰ” ਦਿਖਾਵਨ ਚਲੇ। 
ਅਸ਼ਟ ਵਿਘੇ ਕੋ ਏਕ ਕਿਦਾਰਾ” । ਤਹਾਂ ਠਾਂਢਿ ਹ੍ਰੈ ਬਚਨ ਉਚਾਰਾ॥ ੩੫॥ 


“ਸੁਨਹੁ ਸਧਾਰਣ ਇਹ ਅਸਥਾਨਾ । ਕਾਸ਼ਟ?ੰ ਹਮਰੇ ਡਾਰਹੁ ਆਨਾ। 
ਜੇ ਕੋ ਬਰਜਹਿ ਕਹਿ ਥਲ ਔਰੀ । ਨਹਿੰ ਮਾਨਹੁ ਆਨਹੁ' ਇਸ ਠੌਰੀ”॥੩੬॥ 


ਨੀਕੀ ਵਿਧਿ ਸਮਝਾਯੋ ਤਾਂਹੀ । ਆਇ ਪ੍ਰਵੇਸ਼ੇ ਪੁਨ ਪੁਰ ਮਾਂਹੀ'। 

ਚਲਦਲ ਤਰੇ ਬਿਰਾਜੇ ਆਈ । ਸਰਬ ਸਿੱਖ ਤਹਿਂ ਦਰਸ ਕਰਾਈ'॥ ੩੭॥ 
_ ਦੋਹਰਾ 

ਚਤੁਰ ਚਾਦਰੇ ਰੁਚਿਰ ਗੁਰ ਰਾਖਤ ਅਪਨੇ ਪਾਸ। 

ਬਿਮਲ ਜੁਗਲ ਕੋ ਕਰ ਭਲੇ ਧਰੈ', ਸੁ ਰਹੈ ਅਵਾਸ$ ॥੩੮॥ 


ਚੌਪਈ 


ਦੈ ਸਰੀਰ ਪਰ ਪਹਿਰੈ” ਦਯਾਲਾ। ਜਿਨ ਕੇ ਨਾਮ ਤੁਟੈ ਜਮਜਾਲਾ। 
ਤਿਹ ਛਿਨ ਭਨਯੋ ਸਧਾਰਣ ਤਾਂਈ । “ਬਸਤ੍ਰ ਪਖਾਰਹੁ ਜਲ ਮਹਿ' ਜਾਈ”॥ ੩੯॥ 


ਸੁਨ ਰਜਾਇ ਲੈ ਪਟ ਸੰਗ ਹਾਥਾ । ਵਹਿਰ ਪਖਾਰੇ ਜਲ ਕੇ ਸਾਥਾ। 
ਨੀਕੇ ਬਿਮਲ ਪ੍ਰੇਮ ਉਰ ਧਾਰੈ । ਆਤਪਾਦ ਸੰਗ ਸੁਕਾਇ ਸਵਾਰੈ ॥੪੦॥ 


ਲੇ ਕਰ ਆਯੋ ਜਬੈ ਸਮੀਪਾ । ਪਿਖ ਬੋਲੇ ਬੇਦੀ ਕੁਲਦੀਪਾ। 
“ਇਨਕੋ ਰਾਖੋ ਅੰਤਰ ਠੌਰੀ । ਸਰਬ ਸਦਨ ਕੋ ਲਿੰਬ? ਬਹੋਰੀ॥੪੧॥ 


ਊਪਰ ਤਰੇ ਸ੍ਰੱਛ ਕੋ ਕਰੀਏ । ਦਿਨ ਰਹਿ ਥੋਰ'?, ਬਿਲਮ ਪਰਹਰੀਏ”। 
ਸੁਨ ਆਇਸੁ ਗਮਨਯੋ ਤਿਹ ਥਾਈ' । ਨਿਸ ਮਹਿਂ' ਟਿਕਹੀਂ' ਜਹਾਂ ਗੁਸਾਈ ॥੪੨॥ 


5॥ 5800੫ 2800 500/। ] ੬4040" ੧8010015॥0੫/60181.00।। 


ਅਧਿਆਇ 54 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਜਗਤ ਦੇ ਜਾਪਾਂ / ਕਰਨ ਵਾਸਤੇ ਸੱਚਾ ਨਾਮ ਸ਼ਬਦ ਪਰਗਟ ਹੋ ਗਿਆ ਹੈ ਤੇ ਹੁਣ ਤੁਸੀਂ ਸੱਚਖੰਡ 
ਚੱਲੋ। ” ਗੁਰੁ ਨਾਨਕ ਜੀ ਨੇ ਸ਼ਿਵਜੀ ਆਦਿਕ ਦੇ ਇਹ ਬੋਲ ਸੁਣ ਕੇ, ਉਨ੍ਹਾਂ ਦੇ ਬਚਨ ਪਰਵਾਨ 
ਕਰ ਲਏ ਅਤੇ ਉਹ ਤਿੰਨੋਂ ਉਥੋਂ ਆਪਣੇ ਸਥਾਨ ਵੱਲ ਕੂਚ ਕਰ ਗਏ ਸਨ ॥੩੪॥ 


ਗੁਰੂ ਜੀ ਉਥੋਂ ਵਾਪਸ ਪਰਤ ਕੇ ਸਧਾਰਣ ਨੂੰ ਮਿਲੇ । ਉਸਨੂੰ ਇੱਕ ਥਾਂ? ਦਿਖਾਵਣ ਲਈ ਚੱਲ 
ਪਏ। ਅੱਠ ਵਿੱਘਿਆਂ ਦਾ ਇੱਕ ਖੇਤ” ਸੀ, ਗੁਰੂ ਜੀ ਨੇ ਉਥੇ ਖੜ੍ਹੇ ਹੋ ਕੇ ਬਚਨ ਕੀਤਾ। ॥੩੫॥ 


“ਹੇ ਸਧਾਰਣ ! ਸੁਣੋ, ਇਸ ਸਥਾਨ 'ਤੇ ਸਾਡੇ ਉੱਪਰ ਲੱਕੜਾਂ ਲਿਆ ਕੇ ਪਾ ਦੇਣੀਆਂ। ਜੇ 
ਕੋਈ ਵਰਜੇ ਅਤੇ ਹੋਰ ਕਿਸੇ ਥਾਂ 'ਤੇ ਲੈ ਜਾਣ ਲਈ ਕਹੇ ਤਾਂ ਨਹੀਂ ਮੰਨਣਾ। ਇਸੇ ਥਾਂ ”ਤੇ ਹੀ 
ਲੈ ਕੇ ਆਉਣਾ ਹੈ।” ॥੩੬॥ 


ਉਸ (ਸਧਾਰਣ) ਨੂੰ ਚੰਗੀ ਤਰਾਂ ਵਿਧੀ ਸਮਝਾ ਦਿੱਤੀ। ਗੁਰੂ ਜੀ ਫਿਰ ਨਗਰ ਵਿੱਚ ਆ ਗਏ । 
ਪਿੱਪਲ ਦੇ ਬਿਰਛ ਹੇਠ ਬਿਰਾਜ ਗਏ ਅਤੇ ਉੱਥੇ ਸਭ ਸਿੱਖਾਂ ਨੂੰ ਦਰਸ਼ਨ ਦਿੱਤੇ । ॥੩੭॥ 


ਦੋਹਰਾ 
ਬਹੁਤ ਹੀ ਸੁੰਦਰ ਚਾਰ ਚਾਦਰਾਂ ਗੁਰੂ ਜੀ ਆਪਣੇ ਕੋਲ ਰੱਖਿਆ ਕਰਦੇ ਸਨ। ਦੋਹਾਂ ਨੂੰ ਚੰਗੀ 
ਤਰਾਂ ਨਿਰਮਲ ਮੈਲ-ਰਹਿਤ ਕਰਵਾ ਕੇ ਰੱਖਦੇ, ਜੋ ਘਰੇਓ ਪਈਆਂ ਰਹਿੰਦੀਆਂ ਸਨ। ॥੩੮॥ 


ਚੌਪਈ 

ਦੋ (ਚਾਦਰਾਂ) ਕਿਰਪਾ ਨਿਧਾਨ (ਗੁਰੂ ਜੀ), ਜਿਨ੍ਹਾਂ ਦਾ ਨਾਮ (ਲੈਂਦਿਆਂ) ਜਮਾਂ ਦਾ ਜਾਲ ਦੂਰ 
ਹੋ ਜਾਂਦਾ ਹੈ, ਆਪਣੇ ਸਰੀਰ ਉੱਤੇ ਪਹਿਨਦੇ” ਸਨ। ਫਿਰ ਉਸੇ ਪਲ ਹੀ ਉਨ੍ਹਾਂ ਸਧਾਰਣ ਨੂੰ 
ਕਿਹਾ, “ਪਾਣੀ ਵਿੱਚ ਜਾ ਕੇ ਕੱਪੜੇ ਧੋ ਲਿਆਵੇ”। ॥੩੯॥ 


ਗੁਰੂ ਜੀ ਦੀ ਆਗਿਆ ਸੁਣ ਕੇ, (ਸਧਾਰਣ) ਹੱਥ ਵਿੱਚ ਕੱਪੜੇ ਲੈ ਕੇ ਬਾਹਰ ਜਾ ਕੇ ਪਾਣੀ 
ਨਾਲ ਧੋਤੇ। ਬੜੇ ਪ੍ਰੇਮ ਨਾਲ ਕੱਪੜਿਆਂ ਨੂੰ ਚੰਗੀ ਤਰਾਂ ਨਾਲ ਸਾਫ ਕੀਤਾ ਤੇ ਫਿਰ ਸੰਵਾਰ 
ਕੇ ਧੁੱਪਦੈ ਵਿੱਚ ਸੁਕਾਏ। ॥੪੦॥ 


ਫਿਰ ਜਦ ਉਹ (ਗੁਰੂ ਜੀ ਦੇ) ਕੋਲ ਲੈ ਕੇ ਆਇਆ ਤਾਂ ਬੇਦੀ ਕੁਲ ਦੇ ਦੀਪਕ (ਗੁਰੂ ਜੀ) 
ਦੇਖ ਕੇ ਬੋਲੇ, ਇਨ੍ਹਾਂ ਨੂੰ ਅੰਦਰ ਇੱਕ ਥਾਂ ਤੇ ਰੱਖ ਦੇਵੋ ਅਤੇ ਸਾਰੇ ਘਰ ਨੂੰ ਲੇਪਣ” (ਪੋਚਾ) 
ਕਰ ਦੇਵੋ। ॥੪੧॥ 


ਉਪਰੋਂ ਹੇਠ ਤੱਕ ਸਾਰਾ ਪਵਿੱਤਰ ਕਰ ਦੇਵੋ, ਦਿਨ ਥੋੜ੍ਹਾਂ? ਰਹਿ ਗਿਆ ਹੈ। ਦੇਰੀ ਨਾ 


ਲੱਗੇ। ? (ਸਧਾਰਣ) ਗੁਰੂ ਜੀ ਦੇ ਬਚਨ ਸੁਣ ਕੇ ਉਥੋਂ ਉਧਰ ਚੱਲ ਪਿਆ, ਜਿਥੇ ਰਾਤ ਨੂੰ 
ਸੁਆਮੀ (ਗੁਰੂ) ਜੀ ਟਿਕਿਆ ਕਰਦੇ ਸਨ। ॥੪੨॥ 


51 58000 8001 5॥10। 0 0979 ੧3101500੫੧6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਿਕ ਪ੍ਰੀਤ ਉਰ ਬਹੁਕਰ' ਦੀਨਾ । ਸਰਬ ਸਦਨ ਪੁਨਿ ਲੀਪਨ ਕੀਨਾ। 
__ ਊਰਧ ਤਰੇ? ਸੂੱਛ ਕਰ ਸਾਰੇ । ਗਯੋ ਬਹੁਰ ਜਹਿ' ਮੋਖ ਉਦਾਰੇ॥੪੩॥ 


ਹਾਥ ਜੋਰ ਕੈ ਬਚਨ ਬਖਾਨਾ । “ਘਰ ਬਿਲੋਕ ਲਿਹੁ ਕ੍ਰਿਪਾਨਿਧਾਨਾ । 
ਹੈ ਜਿ ਨੂਨਤਾ? ਤਿਹ ਮਹਿਂ' ਕਹਿਂਵਾ । ਦੇਹੁ ਬਤਾਇ, ਸੁਧਾਰੌ' ਤਹਿਂਵਾ॥੪੪॥ 


ਸੁਨ ਕਰ ਉਠੇ ਕ੍ਰਿਪਾਲ ਬਿਸਾਲਾ । ਰੁਚਿਰ ਬਨਾਈ ਪਿਖ ਧ੍ਰਮਸਾਲਾ। 
ਖ਼ੁਸ਼ੀ ਸਧਾਰਣ ਪਰ ਬਹੁ ਕਰਕੈ । ਆਤਮ ਗਯਾਨ ਦੀਨ ਭ੍ਰਮ ਹਰਕੈ॥੪੫॥ 


ਆਏ ਪੁਨ ਚਲਦਲ ਕੀ ਛਾਂਈ । ਬੈਠੇ ਸਿੱਖਨ ਸਭਾ ਸੁਹਾਈ। 
ਹੋਤ ਕੀਰਤਨ ਨਾਮ ਪ੍ਰਤਾਪਾ । ਜਿਹ ਸੁਨ ਮਿਟਹੀ ਤੀਨੋ“ ਤਾਪਾ॥੪੬॥ 


। 


ਦੋਹਰਾ 
ਨਿਤ ਪ੍ਰਤਿ ਜਿਵ ਵਿਵਹਾਰ ਹੈ ਤੈਸੇ ਚਲਯੋ ਸੁ ਜਾਇ। 
ਸਵਾ ਜਾਮ ਨਿਸ ਰਹੇ ਤੇ ਬੈਠਹਿ' ਸ੍ਰੀ ਗੁਰ ਨ੍ਹਾਇਂ ॥੪੭॥ 


ਚੌਪਈ 


ਤਬ ਤੇ ਹੋਤ ਕੀਰਤਨ ਭਾਰੀ । ਮ੍ਰਿਦੁਲ ਮਧੁਰ ਧੁਨਿ ਰਾਗ ਮਝਾਰੀ। 
ਪੁਨਿ ਜਪੁ ਤਪੁ ਹੈ ਗਜਾਨ ਸੁ ਧਯਾਨਾ । ਬੈਠਹਿ' ਸਿੱਖ ਕਰਹਿ ਭਲ ਗਾਨਾ॥੪੮॥ 


ਬਾਦਤਿ£ ਤਾਰ ਬਜਾਵਹਿ' ਪਾਨਾ” । ਜੂਹ ਅਨੰਦ ਉਤਸ਼ਵ ਬਿਧਿ ਨਾਨਾ। 
ਏਕੁੰਕਾਰ ਪ੍ਰੀਤਿ ਰਸ ਪਾਗੇ । ਨਿਸ ਬਾਸੂਰ ਹਿਰਦੇ ਅਨੁਰਾਗੇ॥੪੯॥ 


ਦਰਸ਼ਨ ਕਰਹਿ' ਮਲਿਨਤਾ ਭਾਗੀ । ਨਉਧਾ ਭਗਤਿ ਰਿਦੇ ਅਤਿ ਜਾਗੀ। 
ਏਕ ਰੰਗ ਮਹਿ ਰੰਗੇ ਸਬ ਹੀ' । ਦ੍ਰੈਤ ਭਾਵ ਉਰ ਆਇ ਨ ਕਬਹੀ॥੫੦॥ 


ਭਏ ਬ੍ਰਿੱਖ ਜਿਉ ਸਿਖ ਉਪਕਾਰੀ । ਮੀਨ? ਨੀਰ ਜਿਉਂ' ਪ੍ਰੀਤ ਅਧਾਰੀ । 
ਨਾਮ ਜਪਤ ਚਾਤ੍ਰਿਕ ਕੀ ਭਾਂਤੀ । ਲੇਖਾ ਬਨਕਾ'? ਗਯਾਨ ਦਿਨ ਰਾਤੀ ॥੫੧॥ 


632 
5।। 53000 38000 50101 । ੬0੫9 ੧3101500੫੧)6011.60।। 


ਅਧਿਆਇ 54 ਜੇਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਉਸ ਨੇ ਪ੍ਰੇਮ ਨਾਲ ਝਾੜੂ' ਦਿੱਤਾ ਅਤੇ ਸਾਰੇ ਘਰ ਨੂੰ ਲੇਪਣ ਕੀਤਾ। ਸਾਰਾ ਕੁਝ ਉਪਰ ਤੋਂ ਹੇਠਾਂ” 
ਤਕ ਸਾਫ ਕਰਕੇ, ਉਹ ਉੱਥੇ ਗਿਆ, ਜਿਥੇ ਮੁਕਤੀ ਦਾਤੇ ਗੁਰੂ ਜੀ ਬੈਠੇ ਹੋਏ ਸਨ _॥੪੩॥ 


ਉਸ ਨੇ ਹੱਥ ਜੋੜ ਕੇ ਆਖਿਆ, “ਹੇ ਕਿਰਪਾ-ਨਿਧਾਨ! (ਗੁਰੂ ਜੀ) ਘਰ ਨੂੰ ਤੱਕ ਲਵੋ। ਜੇ 
ਕਿਤੇ ਕਸਰ” (ਕਮੀ) ਰਹਿ ਗਈ ਹੋਵੇ ਤਾਂ ਦੱਸ ਦੇਣਾ ਤਾਂ ਜੋ ਮੈ' ਠੀਕ ਕਰ ਦੇਵਾਂ। ” ॥੪੪॥ 


ਕਿਰਪਾ ਦੇ ਘਰ (ਗੁਰੂ ਜੀ), ਸਧਾਰਣ ਦੇ ਬੋਲ ਸੁਣ ਕੇ ਤਿਆਰ ਕੀਤੀ ਸੁੰਦਰ ਧਰਮਸਾਲਾ ਨੂੰ 
ਦੇਖਣ ਲਈ ਉਠ ਖਲੋੌਤੇ। ਸਧਾਰਣ ਉੱਪਰ ਬਹੁਤ ਪਰਸੰਨ ਹੋ ਕੇ, ਉਸ ਦੇ ਭਰਮ-ਭੁਲੇਖੇ ਦੂਰ 
ਕਰਦੇ ਹੋਏ ਉਸ ਨੂੰ ਆਤਮ-ਗਿਆਨ ਦਿੱਤਾ ॥੪੫॥ 


ਉਸ ਤੋਂ ਬਾਅਦ ਗੁਰੂ ਜੀ ਫਿਰ ਪਿੱਪਲ ਦੀ ਛਾਂ ਹੇਠ ਆ ਕੇ ਬੈਠ ਗਏ, ਜਿੱਥੇ ਸਿੱਖਾਂ ਦੀ 
ਸਤਿਸੰਗਤ ਸੋਭ ਰਹੀ ਸੀ । ਉਥੇ ਪ੍ਰਭੂ ਦੇ ਨਾਮ ਦੇ ਪਰਤਾਪ ਦਾ ਕੀਰਤਨ ਹੋ ਰਿਹਾ ਸੀ, ਜਿਸ 
ਨੂੰ ਸੁਣਿਆਂ ਤਿੰਨ” ਤਾਪਾਂ ਦਾ ਨਾਸ਼ ਹੋ ਜਾਂਦਾ ਹੈ। ॥੪੬॥ 


ਦੋਹਰਾ 
ਰੋਜ਼ਾਨਾ ਜਿਸ ਤਰਾਂ ਦਾ ਨੇਮ ਸੀ, ਉਸੀ ਤਰਾਂ ਹੀ ਚਲੀ ਜਾ ਰਿਹਾ ਸੀ। ਜਿਵੇਂ ਗੁਰੂ ਜੀ ਸਵਾ 
ਪਹਿਰ ਰਾਤ ਰਹਿੰਦੇ ਇਸ਼ਨਾਨ? ਕਰਦੇ ਤੇ ਉਥੇ ਆ ਕੇ ਬੈਠ ਜਾਂਦੇ ਸਨ ॥੪੭॥ 


ਚੌਪਈ 

ਮਿੱਠੇ ਕੋਮਲ ਰਾਗ ਦੀ ਧੁਨ ਵਿੱਚ ਫਿਰ ਮਹਾਨ ਕੀਰਤਨ ਹੁੰਦਾ ਸੀ । ਫਿਰ ਬਾਣੀ ਦਾ ਜਾਪ, 
ਸੇਵਾ ਕਰਕੇ ਗਿਆਨ ਪ੍ਰਾਪਤੀ ਵਿੱਚ ਧਿਆਨ ਲਾਇਆ ਜਾਂਦਾ। ਸਿੱਖ ਬੈਠ ਕੇ ਚੰਗੀ ਤਰਾਂ 
ਗਾਇਨ ਕਰਦੇ ਸਨ ॥੪੮॥ 


ਹੱਥਾਂ” ਨਾਲ, ਸਿੱਖ ਤਾਰਾਂ ਵਾਲਾ ਵਾਜਾ? ਵਜਾਉਂਦੇ ਤਾਂ ਉਸ ਵੇਲੇ ਭਿੰਨ-ਭਿੰਨ ਤਰਾਂ ਦੇ ਉਤਸਵਾਂ 
`ਤੇ ਅਨੰਦ ਉਪਜਦਾ। ਇੰਜ ਪਰਮਾਤਮਾ ਦੀ ਪੀਤ ਦੇ ਰਸ ਵਿੱਚ ਗੜੁੱਚ ਹੋਇਆ ਸਿੱਖਾਂ ਦਾ 
ਮਨ, ਦਿਨ-ਰਾਤ ਪ੍ਰੇਮ ਵਿੱਚ ਭਿੱਜਿਆ ਰਹਿੰਦਾ ਸੀ ॥੪੯॥ 


ਜੋ ਗੁਰੂ ਜੀ ਦੇ ਦਰਸ਼ਨ ਕਰਦੇ, ਸਭ ਦੀ ਮਲੀਨਤਾ ਦੂਰ ਹੋ ਜਾਂਦੀ। ਸੇਵਕਾਂ ਸਿੱਖਾਂ ਦੇ 
ਹਿਰਦਿਆਂ ਵਿੱਚ ਨਵਧਾ (ਨੌ ਪ੍ਰਕਾਰ ਦੀ) ਭਗਤੀ ਜਾਗ ਪਈ ਸੀ। ਸਾਰੇ ਇੱਕ ਹੀ ਰੰਗ ਵਿੱਚ 
ਰੰਗੇ ਜਾਂਦੇ ਸਨ, ਜਿਸ ਸਦਕਾ ਮਨ ਵਿੱਚ ਕਦੇ ਵੀ ਦਵੈਤ-ਭਾਵਨਾ ਨਹੀਂ ਸੀ ਆਉਂਦੀ। ॥੫੦॥ 


ਸਿੱਖ, ਬਿਰਛਾਂ ਦੀ ਤਰਾਂ ਉਪਕਾਰੀ ਹੋ ਗਏ ਸਨ, ਜਿਵੇਂ ਮੱਛੀ? ਦੀ ਪਰੀਤ ਪਾਣੀ ਨਾਲ ਹੁੰਦੀ 
ਹੈ ਅਤੇ ਉਹ ਚਾਤ੍ਰਿਕ ਵਾਂਗ ਨਾਮ ਜਪਦੇ ਸਨ। ਜਿਵੇਂ ਬਾਣੀਆ? ਲੇਖੋ ਵਿੱਚ ਦਿਨ-ਰਾਤ 
ਗੁਜ਼ਾਰਦਾ ਹੈ, ਉਸੇ ਤਰਾਂ ਹੀ ਸਿੱਖ, ਗਿਆਨ ਪ੍ਰਾਪਤੀ ਲਈ ਦਿਨ-ਰਾਤ ਗੁਜ਼ਾਰਦੇ। ॥੫੧॥ 


5।। 53000 8000 50101 ਹ। €0%॥ 22? _।80011ਇ00੫੧6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਉਰ ਮਹਿ ਧਯਾਨ ਚਕੋਰਹਿ ਚੰਦੂ । ਲੋਚਨ? ਅਲ ਗੁਰ ਪਦ ਅਰਬਿੰਦੂ । 
ਸ੍ਰੱਛ ਰਿਦੇ ਜਿਉ ਗੰਗਾ ਨੀਰੂ । ਹਰਤ ਸਹੋਦਰ? ਜਿਉਂ ਪਰ ਪੀਰੂ ॥੫੨॥ 


ਰਾਗ ਕਰਤ ਪੁਲਕਤ ਤਨ ਐਸੇ । ਪ੍ਰਮਾਨੰਦ ਮਹਿ ਜੋਗੀ ਜੈਸੇ। 
ਜਦ ਜਿ ਗਰਹਿ'ਉਜ'ਬ । ਪਾਇ ਪਰਮਪਦ ਪ੍ਰਭੂ ਪਸਾਊ?॥੫੩॥ 


ਦੋਹਰਾ 
ਤਿਨ ਕੀ ਮਹਿਮਾ ਕਯਾ ਕਰਉ ਜੋ ਸਿਖ ਗੁਰੂ ਹਦੂਰ। 
ਮਮ ਮਤਿ ਮਸ਼ਕ£ ਸਮਾਨ ਹੈ ਕਸ ਚਾਵਹਿ$ ਗਿਰ ਭੂਰ॥੫੪॥ 


ਚੌਪਈ 
ਤਿਸ਼ਨਾ ਆਸਾ ਨਾਸੀ ਐਸੇ । ਬੈਨਤੇਯਾ ਹਨ ਉਰਗਨ£ ਜੈਸੇ। 
ਕਾਮ ਕ੍ਰੋਧ ਲੋਭ ਹੰਕਾਰੂ । ਸਹਿਤ ਅਵਿੱਦਯਾ ਮੋਹ ਨ੍ਰਿਪਾਰੂ॥੫੫॥ 


ਹਿੰਸਾ ਕੂਰ, ਪਿਸ਼ਨਤਾਨ ਨਿੰਦਾ । ਸਿੱਖੀ ਮਗ ਪਿਖ ਇਨਕੋ ਚਿੰਦਾ2। 
ਕੇਹਰ! ਗਰਜਨ ਤੇ ਜਿਉਂ ਕਰੀ । ਹੋਇ ਪੁੰਜ ਤੱਦਸਪ ਖਰਭਰੀ' ॥੫੬॥ 


ਗੁਰ ਪ੍ਰਤਾਪ ਪਿਖ ਕਰ ਕਲਿਕਾਲਾ । ਦੁਰਬਲ ਹੁਇ ਨਿਰਬਲਹਿ ਬਿਹਾਲਾ। 
ਗਯਾਨ ਬਿਰੋਧੀ ਜੇ ਜਗ ਮਾਂਹੀ । ਸਬਹਨ ਕੋ ਚਿੰਤਾ ਅਵਿਗਾਹੀ॥੫੭॥ 


ਦੋਹਰਾ 
ਸ੍ਰੀ ਨਾਨਕ ਦਰਸ਼ਨ ਉਦਧਿ'? ਭਗਤਿ ਤਰੰਗ ਗੰਭੀਰ। 
ਗਯਾਨ ਇੰਦੂ ਪ੍ਰਦ ਰਿਦ ਬਿਥੈ, ਘਾਮਾਂ“ ਮੋਹ ਗਤਿ ਪੀਰ॥੫੮॥ 


ਚੌਪਈ 
ਚਿਤ ਚਕੋਰ ਚਿਤਵਤ ਚਖੁ ਸਾਰੇ । ਬਿਖੈ ਮਨੋਰਥ ਕੋਕਾਂ= ਦੁਖਾਰੇ। 
ਦੁਖ ਸੁਖ ਸਮਤਾ ਜੌਨ੍ਹ$, ਸੁਹਾਈ । ਦ੍ਰੈਤ ਦੁਹਾਗਣਿ ਕੋ ਦੁਖਦਾਈ ॥੫੯॥ 


5॥ 500੫ 38001 30001 2 ੬039? _ ।੧੧੧0॥੫00੫9%0160। 


ਅਧਿਆਇ 54 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਸਿੱਖਾਂ ਨੇ ਹਿਰਦੇ ਵਿੱਚ ਇਸ ਤਰਾਂ ਧਿਆਨ ਜੋੜਿਆ ਹੁੰਦਾ ਸੀ, ਜਿਵੇਂ ਚਕੋਰ ਦਾ ਚੰਦ ਨਾਲ। 
ਉਨ੍ਹਾਂ ਦੀਆਂ ਅੱਖੀਆਂ? ਭੌਰ ਬਣ ਗਈਆਂ ਸਨ ਤੇ ਗੁਰੂ ਜੀ ਦੇ ਚਰਨ-ਕਮਲ ਫੁੱਲ ਸਮਾਨ 
ਸਨ। ਉਨ੍ਹਾਂ ਦੇ ਹਿਰਦੇ ਇੰਜ ਸਾਫ ਹੁੰਦੇ ਜਿਵੇਂ ਗੰਗਾ ਦਾ ਜਲ ਹੋਵੇ। ਉਹ ਪਰਾਈ ਪੀੜ ਨੂੰ 
ਭਰਾਵਾਂ? ਵਾਂਗ ਦੂਰ ਕਰਦੇ। ॥੫੨॥ 


ਰਾਗ ਵਿੱਚ ਕੀਰਤਨ ਕਰਦਿਆਂ (ਨਾਮ ਜਪਦਿਆਂ) ਤਨ ਦੇ ਰੋਮ-ਰੋਮ ਖੜ੍ਹੇ ਹੋ ਜਾਂਦੇ ਸਨ 
ਜਿਵੇਂ ਕੋਈ ਜੋਗੀ ਪਰਮ-ਅਨੰਦ ਅਵਸਥਾ ਵਿੱਚ ਪਹੁੰਚਿਆ ਹੋਵੇ। ਮਨ ਵਿੱਚ ਪ੍ਰੇਮ ਧਾਰ ਕੇ 
ਸੇਵਾ ਵਿੱਚ ਜੁੱਟ ਜਾਂਦੇ ਤੇ ਪ੍ਰਭੂ ਦੀ ਕਿਰਪਾ" ਨਾਲ ਉਹ ਪਰਮਪਦ ਨੂੰ ਪਾਉਂਦੇ ॥੫੩॥ 


ਦੋਹਰਾ 
ਮੈਂ ਉਨ੍ਹਾਂ ਸਿੱਖਾਂ ਦੀ ਵਡਿਆਈ ਕਿਵੇਂ' ਕਰਾਂ? ਜੋ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਸਨ। 
ਮੇਰੀ ਅਕਲ ਤਾਂ ਮੱਛਰ” ਦੇ ਤੁਲ ਹੈ, ਇਹ ਵੱਡੇ ਪਹਾੜ ਨੂੰ ਕਿਵੇ' ਚੁੱਕ$ ਸਕਦੀ ਹੈ? ॥੫੪॥ 


ਚੌਪਈ 
ਉਨ੍ਹਾਂ ਦੀਆਂ ਭੁੱਖਾਂ, ਆਸ਼ਾਵਾਂ ਇਸ ਤਰਾਂ ਦੂਰ ਹੋ ਗਈਆਂ, ਜਿਵੇਂ ਗਰੁੱੜ” ਸੱਪਾਂ ਨੂੰ ਮਾਰਦਾ ਹੈ। 
ਕਾਮ, ਕਰੋਧ, ਲੋਭ, ਹੰਕਾਰ,ਅਵਿਦਿਆ, ਮੋਹ ਰੂਪੀ ਰਾਜੇ ਸਮੇਤ ਦੂਰ ਹੋ ਗਏ ਸਨ ॥੫੫॥ 


ਸਾਰੇ ਸਿੱਖਾਂ ਨੂੰ ਸਿੱਖੀ ਦੇ ਮਾਰਗ 'ਤੇ ਚੱਲਦੇ ਹੋਇਆਂ, ਹਿੰਸਾ, ਝੂਠ, ਚੁਗਲੀ?, ਨਿੰਦਾ ਨੂੰ ਵੇਖ 
ਕੇ ਚਿੰਤਾ ਜੂੰਦੀ | ਚਾਹੇ ਹਾਥੀਆਂ ਦੀ ਡਾਰ ਹੀ ਹੋਵੇ ਤਾਂ ਵੀ ਸ਼ੇਰ! ਦੀ ਗਰਜਨ `ਤੇ 
ਖਲਬਲੀ'2 ਮਚ ਜਾਂਦੀ ਹੈ ॥੫੬॥ 


ਗੁਰੂ ਜੀ ਦਾ ਪਰਤਾਪ ਵੇਖ ਕੇ, ਕਲਯੁੱਗ ਨਿਰਬਲ ਪੁਰਖ ਵਾਂਗ ਬਲਹੀਨ ਹੋ ਕੇ, ਬੁਰੇ ਹਾਲ 
ਵਾਲਾ ਹੋ ਗਿਆ ਹੈ। ਜੋ ਵੀ ਇਸ ਆਤਮ-ਗਿਆਨ ਦੇ ਵਿਰੋਧੀ ਇਸ ਜੱਗ ਵਿੱਚ ਸਨ, ਸਭ 
ਨੂੰ ਚਿੰਤਾ ਨੇ ਘੇਰ ਲਿਆ ਸੀ ॥੫੭॥ 

ਦੋਹਰਾ 

ਗੁਰੂ ਨਾਨਕ ਜੀ ਦੇ ਦਰਸ਼ਨ ਇੱਕ ਗਿਆਨ ਦੇ ਸਮੁੰਦਰ'? ਵਾਂਗ ਸਨ, ਜਿਸ ਵਿੱਚ ਭਗਤੀ ਰੂਪੀ 
ਭਾਰੀ ਲਹਿਰਾਂ ਹੋਣ । ਇਹ, ਸਮੁੰਦਰ ਹਿਰਦੇ ਵਿੱਚ ਗਿਆਨ ਰੂਪੀ ਚੰਦਰਮਾ ਜਾਣੋ, ਜਿਸ 
ਰਾਹੀਂ ਮੋਹ ਰੂਪੀ ਧੁੱਪਾਂ“ ਦੀ ਪੀੜ ਨਾਸ਼ ਹੋ ਜਾਂਦੀ ਹੋਵੇ ॥੫੮॥ 

ਚੌਪਈ 

ਸਾਰੇ ਸਿੱਖਾਂ ਦੇ ਮਨ ਚਕੋਰ ਵਾਂਗ ਦੇਖਦੇ । ਉਸ ਚੰਦਰਮਾ ਕਰਕੇ ਵਿਸ਼ਿਆਂ ਦੇ ਮਨੋਰਥ 
ਚਕਵੇ'“ ਵਾਂਗ ਦੁਖੀ ਹੁੰਦੇ । ਸਾਰੇ ਸੁੱਖ-ਦੁੱਖ ਸਿੱਖਾਂ ਨੂੰ ਚਾਂਦਨੀ"! ਵਾਂਗੂੰ ਸੋਹਣੇ ਲੱਗਦੇ, ਜਿਥੇ 
ਕਿ ਦਵੈਤ ਰੂਪੀ ਦੁਹਾਗਣ ਨੂੰ ਇਹ ਦੁੱਖ ਹੀ ਦੇਣ ਵਾਲੇ ਹੋਣ ॥੫੯॥ 


5।। 53000 8000 50101 ਹ। ੬0 _%5 _ ੧80011ਇ॥0੫6018।.60।। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੁਮਤਿ ਸੁਹਾਗਣਿ ਕੋ ਸੁਖਕਾਰੀ । ਸੁਭ ਗੁਣ ਖਿਰੀ” ਕੁਮਦਨੀ ਬਾਰੀ£। 
ਇਸ ਬਿਧ ਸਤਿਜੁਗ ਪੁਰ ਕਰਤਾਰਾ । ਬਰਤਾਯੋ ਤਿਹ ਕਾਲ ਉਦਾਰਾ॥੬੦॥ 


ਤਿਸ ਨਿਸ ਗੁਰ ਜਾਗੇ ਕਿਯ ਮੱਜਨ? । ਮਿਲੇ ਆਨ ਸਬ ਹੀ ਤਬ ਸੱਜਨ। 
ਹੋਤ ਕੀਰਤਨ ਕੀ ਧੁਨਿ ਭੂਰੀ । ਭਾਉ ਸੁ ਭਗਤਿ ਗਯਾਨ ਕੀ ਪੂਰੀ ॥੬੧॥ 
ਭਰੇ ਪ੍ਰੇਮ ਉਰ ਮੋਦ“ ਬਢਾਈ । ਕੇਤਿਕ ਸੁਨਹਿ` ਕਿਤਿਕ ਮੁਖ ਗਾਈ। 
ਤਿਹ ਛਿਨ ਬੈਠੇ ਸੋਚ ਬਿਮੋਚਨ । ਸੁਨਿਤਯੋ ਮੁੰਦੇ ਕਮਲ ਦਲ ਲੋਚਨ॥੬੨॥ 


ਲਗੀ ਸਮਾਧਿ ਅਖੰਡ ਸਰੂਪਾ । ਜਿਹ ਤੇ ਜਾਨੇ ਅਨੰਦ ਅਨੂਪਾ। 
ਸਗਰੇ ਅੰਗ ਅਡੋਲ ਰਹਾਏ । ਚਤੁਰ? ਮਹੂਰਤ ਜਬੈ ਬਿਤਾਏ ॥੬੩॥ 


ਬਿਕਸੇ ਤਬੈ ਰੁਚਿਰ ਜੁਗ ਲੋਚਨ । ਬੋਲੇ ਬਾਨੀ ਬੰਧ ਬਿਮੋਚਨ। 
“ਆਜ ਸਮਾਵਨ ਭਯਾ ਸੁਭਾਏ । ਆਨਹੁ ਸੌਜ£, ਬਿਲੰਬ ਗਵਾਏ॥੬੪॥ 


ਪੁਸ਼ਪ, ਕਪੂਰ, ਪਟੀਰ” ਘਨੇਰਾ । ਕੁਸ਼ਾ5, ਗੁਲਾਬ ਸੁਗੰਧਿ ਬਧੇਰਾ। 
ਇੱਤਯਾਦਿਕ ਪਾਵਨ ਸਬ ਆਨਹੁ । ਕਰਹੁ ਹਰਖ, ਕਛੁ ਸ਼ੇਕ ਨ ਠਾਨਹੁ”॥੬੫॥ 


ਸੁਨ ਅਸ ਬਚਨ ਮ੍ਰਿਦੁਲ ਜਗ ਗੁਰ ਕੇ । ਸਿੱਖਨ ਕੇ ਲੋਚਨ ਜਲ ਫਰਕੈ”?। 
ਸਗਰੇ ਪੁਰ ਮਹਿਂ ਪਰਯੋ ਸੁ ਰੌਰਾ । ਰੁਦਨ ਕਰਤ ਭੇ ਜਿਤ ਕਿਤ ਨੌਰਾ॥੬੬॥ 


ਅੱਸੂ ਬਦੀ ਸਪਤਮੀ ਬਾਸਰ । ਤਾਂਹੀ ਸਮੇ ਪ੍ਰਭੂ ਜੀ ਜਗ ਗੁਰ। 
ਤਜਨ ਸਰੀਰਹਿ ਕੀ ਬਿਧ ਠਾਨੀ । ਪ੍ਰਗਟੀ? ਬਾਤ ਗ੍ਰਾਮ ਬਹੁ ਜਾਨੀ॥ ੬੭॥ 


ਸੁਨ ਸੁਨ ਮਾਨਵ ਆਵਹਿ ਧਾਈ 1 ਦਰਸ਼ਨ ਕਰਹਿ ਜਨਮ ਫਲ ਪਾਈ। 
ਕੇਤਿਕ ਅਸੁ”! ਪਰ ਹੈ ਅਸਵਾਰਾ । ਆਇ ਧਵਾਇ ਬਿਹੀਨ ਅਵਾਰਾ॥੬੮॥ 


5॥ 5800੫ ਹ80(50॥। 3 ੬0੨? __।੧੨੧0੧੧5॥0੩6%01੩0॥ 


ਅਧਿਆਇ 54 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਜਿਵੇਂ ਉਤਮ ਬੁੱਧੀ ਸੁਹਾਗਣ ਲਈ ਸੁੱਖਾਂ ਦਾ ਕਾਰਨ ਬਣਦੀ ਹੈ।ਮਾਨੋ ਉਨ੍ਹਾਂ ਲਈ ਸੁੰਦਰ 
ਕਮਲ-ਫੁਲਾਂ ਦੀ ਫੁਲਵਾੜੀ? ਖਿੜੀ' ਹੋਵੇ। ਇਸ ਤਰਾਂ ਕਰਤਾਰਪੁਰ-ਨਗਰ ਵਿੱਚ ਉਸ ਵਕਤ 
ਇੱਕ ਤਰਾਂ ਸ੍ਰੇਸ਼ਟ ਸਤਜੁਗ ਹੀ ਵਰਤਾਇਆ ਸੀ। ॥੬੦॥ 


ਉਸ ਰਾਤ ਗੁਰੂ ਜੀ ਉਠੇ ਅਤੇ ਇਸ਼ਨਾਨ? ਕਰਕੇ ਸਾਰੇ ਸੇਵਕ-ਸਿੱਖਾਂ ਨੂੰ ਆ ਕੇ ਮਿਲੇ। 
ਕੀਰਤਨ ਦੀ ਧੁਨ ਵੱਜ ਰਹੀ ਸੀ ਜੋ ਪ੍ਰੇਮਾ-ਭਗਤੀ ਅਤੇ ਗਿਆਨ ਵਿੱਚ ਪੂਰੀ ਸੀ। ॥੬੧॥ 


ਉਨ੍ਹਾਂ ਦੇ ਹਿਰਦੇ ਅਨੰਦ” ਨਾਲ ਭਰੇ ਹੋਏ ਸਨ, ਕੁਝ ਸਿੱਖ ਸੁਣ ਰਹੇ ਸਨ, ਕੁਝ ਆਪਣੇ ਮੁੱਖ 
ਤੋਂ ਗਾਇਨ ਕਰ ਰਹੇ ਸਨ। ਉਸ ਵਕਤ ਸੋਚਾਂ ਵਿੱਚ ਦੁੱਖਾਂ ਨੂੰ ਦੂਰ ਕਰਨ ਹਾਰੇ (ਗੁਰੂ ਜੀ) ਬੈਠੇ 
ਹੋਏ ਸਨ। ਦੋਨੋਂ ਕਮਲ-ਪੱਤੀਆਂ ਜਿਹੇ ਨੈਣ ਬੰਦ ਕਰਕੇ ਕੀਰਤਨ ਸੁਣ ਰਹੇ ਸਨ। ॥੬੨॥ 


ਤਦ ਅਖੰਡ-ਸਰੂਪ ਗੁਰੂ ਜੀ ਦੀ ਸਮਾਧੀ ਲੱਗ ਗਈ, ਜਾਣੋ ਉਹ ਕਿਸੇ ਅਨੰਦ-ਅਵਸਥਾ ਵਿੱਚ 
ਪਹੁੰਚ ਗਏ ਹੋਣ। ਉਨ੍ਹਾਂ ਦੇ ਸਾਰੇ ਅੰਗ, ਸਾਰਾ ਸਰੀਰ ਹੀ ਅਡੋਲ ਹੋ ਗਿਆ ਸੀ। ਇਸ ਤਰਾਂ 
ਜਦੋਂ ਚਾਰ”-ਪਹਿਰ ਬੀਤ ਗਏ। ॥੬੩॥ 


ਤਾਂ ਦੋਨੋਂ ਸੁੰਦਰ ਨੈਣ ਖਿੱਲ ਗਏ ਸਨ। ਬੰਧਨਾਂ ਦੇ ਨਾਸ਼-ਕਰਤਾ (ਗੁਰੂ ਜੀ) ਨੇ ਕਥਨ ਕੀਤਾ, 
“ਅੱਜ ਸਾਡੇ ਜੋਤੀ-ਜੋਤ ਸਮਾਉਣ ਦਾ ਸੋਹਣਾ ਦਿਨ ਹੈ । ਬਿਨਾਂ ਦੇਰ ਕੀਤਿਆਂ ਸਮੱਗਰੀ£ ਲੈ ਕੇ 
ਆਵੋ। ॥੬੪॥ 


ਕਾਫੀ ਮਾਤਰਾ ਵਿੱਚ ਫੁੱਲ, ਕਪੂਰ, ਚੰਦਨ”, ਕੁਸ਼ਾ (ਦੱਭ)5, ਖੁਸ਼ਬੋਦਾਰ ਗੁਲਾਬ ਆਦਿ 
ਸਾਰੀਆਂ ਪਵਿੱਤਰ ਚੀਜ਼ਾਂ ਲੈ ਆਵੋ ਅਤੇ ਸਭ ਨੇ ਖੁਸ਼ ਰਹਿਣਾ ਹੈ, ਕਿਸੇ ਨੇ ਦੁੱਖ ਨਹੀਂ 
ਪ੍ਰਗਟ ਕਰਨਾ” ॥੬੫॥ 


ਜਗਤ ਗੁਰੂ ਜੀ ਦੇ ਇਹ ਕੋਮਲ ਬੋਲ ਸੁਣ ਕੇ ਸਿੱਖਾਂ ਦੇ ਨੈਣਾਂ ਵਿੱਚੋਂ ਜਲ ਛਲਕ? ਆਇਆ ਸੀ, 
ਸਾਰੇ ਸ਼ਹਿਰ ਵਿੱਚ ਰੋਲਾ ਪੈ ਗਿਆ, ਹਰ ਥਾਂ 'ਤੇ ਹਰ ਕੋਈ ਹੀ ਰੋਣ ਲੱਗ ਪਿਆ ਸੀ। ॥੬੬॥ 


ਅੱਸੂ ਵਦੀ ਸੱਤਵੀਂ ਦਾ ਦਿਨ ਸੀ, ਜਦ ਜਗਤ ਗੁਰੂ ਜੀ ਨੇ ਆਪਣੇ ਸਰੀਰ ਨੂੰ ਤਿਆਗਣ ਦੀ 
ਵਿਉਂਤ ਬਣਾਈ। ਇਹ ਗੱਲ ਸਾਰੇ ਸ਼ਹਿਰ ਵਿੱਚ ਫੈਲ? ਗਈ ਤਾਂ ਸਾਰੇ ਲੋਕੀਂ ਜਾਣ ਗਏ 
ਸਨ। ॥੬੭॥ ਰ 


ਸੁਣ-ਸੁਣ ਕੇ ਲੋਕੀਂ ਛੇਤੀ-ਛੇਤੀ ਚੱਲ ਕੇ, ਆਉਣ ਲੱਗੇ। ਗੁਰੂ ਜੀ ਦੇ ਦਰਸ਼ਨ ਕਰਕੇ ਜਨਮਾਂ 
ਦੇ ਫਲ ਪ੍ਰਾਪਤ ਕਰ ਰਹੇ ਸਨ। ਕਈ ਘੋੜਿਆਂ'' 'ਤੇ ਚੜ੍ਹ ਕੇ ਉਨ੍ਹਾਂ ਨੂੰ ਦੁੜਾਉਂਦੇ ਹੋਏ, ਬਿਨਾਂ 
ਦੇਰੀ ਦੇ ਪਹੁੰਚਣ ਲੱਗੇ। ॥੬੮॥ 


5।। 53000 8000 50101 0। ੬0) _ $£7 ।੧80011ਇ॥00੫੧60118।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚਾਰ ਬਰਨ ਹਿੰਦੂ ਅਰ ਤੁਰਕਾ । ਆਵਹਿ ਚਲੇ ਕਰਤ ਜਗ ਗੁਰ ਕਾ। 
ਧਾਇ ਧਾਇ ਪਹੁਂਚੈ ਨਰ ਨਾਰੀ । ਕਹੈ “ਦਰਸ ਤੇ ਰਹਿ ਨ ਪਿਛਾਰੀ' ॥੬੯॥ 


ਦੁਰਲਭ ਦਰਸ਼ਨ ਹ੍ੈ ਇਕ ਬਾਰਾ । ਜਿਹ ਦਰਸੇ ਅਘ? ਮਿਟੈੱ' ਅਪਾਰਾ”। 
ਜਹਾਂ ਜਹਾਂ ਲਗ ਸੁਧ ਤਬ ਹੋਈ । ਕਾਜ ਬਿਸਾਰ ਚਲੇ ਸਬ ਕੋਈ ॥ ੭੦॥ 


ਦੋਹਰਾ 
ਬ੍ਰਹਮਚਾਰੀ, ਜੋਗੀ, ਜਤੀ, ਤਪੀ ਬਖਾਨਿਸ ਕੋਇ। 
ਜਿਹ ਜਿਹ ਸੁਧ ਪਾਈ ਜਬਹਿ ਧਾਵਤ” ਆਵਤ ਸੋਇ॥ ੭੧॥ 


ਚੌਪਈ 
ਧਰਮਸਾਲ ਬੈਠੇ ਗੁਰ ਪੂਰਨ । ਭਵ ਜੁ ਆਮ” ਕੋ ਨਾਮ ਸੁ ਚੂਰਨ। 
ਭਈ ਆਨ ਕਰ ਭੀਰ ਅਪਾਰਹਿ । ਧੰਨ ਧੰਨ ਸਬ ਬੈਨ ਉਚਾਰਹਿਂ॥ ੭੨॥ 


ਗੁਰ ਆਨਨ ਆਰੁਨਤਾ=ਂ ਆਈ । ਜਿਉ ਅਰਣੌਦਯ£ ਰੁਚਿਰ ਸੁਹਾਈ। 
ਸਿਖ ਸੇਵਕ ਚਹੁੱ'` ਦਿਸ ਪਰਵਾਰਾ। ਬਦਨ ਕਮਲ ਜਿਨ ਕੇਰ ਅਧਾਰਾ॥ ੭੩॥ 


ਬੇਮਖਤਾ ਰਜਨੀ? ਜਹਿ' ਨਾਸੀ । ਛਪਗੇ ਉਡਗਨ£ ਕਲਮਲ ਰਾਸੀ। 


ਇਸ ਬਿਧਿ ਵਹਿਰ ਨਰਨ ਕੀ ਕਥਾ । ਅਬ ਸੁਨੀਏ ਘਰ ਕੀ ਭੀ ਜਥਾ? ॥ ੭੪॥ 


[ਆ 


ਦੋਹਰਾ 
ਬੈਠੇ ਪ੍ਰਭੂ ਬਿਰਾਜਹੀ' ਜਿਉ ਰਸ ਸ਼ਾਂਤਿ ਸਧੀਰ'"। 
ਸਿਖ ਸੇਵਕ ਕਰੁਨਾ ਮਨੋ ਧਾਰੇ ਪੁੰਜ ਸ਼ਰੀਰ॥ ੭੫॥ 


ਚੌਪਈ 
ਕ੍ਰਿਪਾਨਿਧਾਨ ਕਹਯੋ ਤਿਹ ਕਾਲੇ । “ਉਠਹੁ ਸਧਾਰਣ ਜਾਇ ਉਤਾਲੇ''। 
ਸਿਰੀ ਚੰਦ ਅਰ ਲਖਮੀਦਾਸ । ਤਾਂਹਿ ਹਕਾਰ ਆਨਿਯੇ ਪਾਸ”॥ ੭੬॥ 


ਸੁਣਤ ਰਜਾਇ ਸਧਾਰਣ ਗਇਓ । ਗੁਰੂ ਸੁਤਨ ਆਗੇ ਤਿਸ਼ਟਇਓ'?। 
ਹਾਥ ਬੰਦ ਕੈ ਗਿਰਾ ਉਚਾਰੀ । “ਸ੍ਰੀ ਪ੍ਰਭੁ ਕੀ ਭੀ ਆਜ ਤਿਯਾਰੀ॥ ੭੭॥ 


5॥ 5800੫ 28001 50101 2। ੬0੩੧9 ੧3101500੫੧)6011.60।। 


ਅਧਿਆਇ 54 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਚੌਹਾਂ ਵਰਣਾਂ ਦੇ ਹਿੰਦੂ ਅਤੇ ਤੁਰਕ ਗੁਰੂ ਜੀ ਦਾ ਜਸ ਗਾਉਂਦੇ ਹੋਏ ਚਲੇ ਆ ਰਹੇ ਸਨ । 
ਔਰਤਾਂ ਕੀ, ਮਰਦ ਕੀ, ਇਸ ਤਰਾਂ ਮਨ ਵਿੱਚ ਧਾਰ ਕੇ ਭੱਜੇ ਆਉਂਦੇ ਸਨ ਤੇ ਕਹਿੰਦੇ ਸਨ 
“ਕਿਤੇ ਗੁਰੂ ਜੀ ਦੇ ਦਰਸ਼ਨ ਕਰਨ ਤੋਂ' ਪਿੱਛੇ' ਨਾ ਰਹਿ ਜਾਈਏ। ॥੬੯॥ 


ਇੱਕ ਵਾਰ ਗੁਰੂ ਜੀ ਦੇ ਦੁਰਲੱਭ ਦਰਸ਼ਨ ਹੋ ਜਾਣ ਤਾਂ ਉਨ੍ਹਾਂ ਦੇ ਸਾਰੇ ਪਾਪ£ ਕੱਟੇ ਜਾਣਗੇ। ” ਜਿਥੇ 
ਜਿਥੇ ਵੀ ਇਹ ਖਬਰ ਪੁੱਜੀ, ਸਾਰੇ ਹੀ ਆਪਣੇ ਕੰਮ-ਧੰਦੇ, ਛੱਡ ਕੇ ਚੱਲ ਪਏ ਸਨ ॥੭੦॥ 


ਦੋਹਰਾ 
ਸਾਰੇ ਬ੍ਰਹਮਚਾਰੀ ਕੀ, ਜੋਗੀ ਕੀ, ਜਤੀ, ਤਪੀ ਕਹੇ ਜਾਣ ਵਾਲੇ ਜਿਸ ਕਿਸੇ ਨੂੰ ਵੀ ਖਬਰ 
ਮਿਲੀ , ਉਸੇ ਵਕਤ ਉਨ੍ਹਾਂ ਵੱਲ ਭੱਜ-ਭੱਜ?ੈ ਆਉਣ ਲੱਗੇ। ॥ ੭੧॥ 


ਚੌਪਈ 

ਪੂਰੇ ਗੁਰੂ ਜੀ ਧਰਮਸਾਲਾ ਵਿੱਚ ਬੈਠੇ ਹੋਏ ਸਨ। ਸੰਸਾਰਕ ਰੋਗਾਂ” ਨੂੰ ਦੂਰ ਕਰਨ ਲਈ ਜਿਨ੍ਹਾਂ 
ਦਾ ਨਾਮ ਚੂਰਨ ਦੇ ਸਮਾਨ ਹੈ। (ਉਨ੍ਹਾਂ ਦੇ ਆਲੇ-ਦੁਆਲੇ) ਬਹੁਤ ਹੀ ਲੋਕਾਂ ਦਾ ਇਕੱਠ ਹੋ 
ਗਿਆ ਸੀ। ਸਾਰੇ ਹੀ “ਧੰਨ ਹੈ, ਧੰਨ ਹੈ” ਦੇ ਸ਼ਬਦ ਦਾ ਉਚਾਰਨ ਕਰ ਰਹੇ ਸਨ। ॥੭੨॥ 


ਗੁਰੂ ਜੀ ਦੇ ਮੁੱਖ ਉੱਤੇ ਲਾਲੀ ਆਈ (ਛਾਈ) ਹੋਈ ਸੀ, ਜਿਵੇਂ ਸੂਰਜ£ ਦੇ ਉਦੈ ਹੋਣ ਵੇਲੇ 
ਮਨੋਹਰਤਾ ਸੋਭਦੀ ਹੁੰਦੀ ਹੈ। ਸਿੱਖ-ਸੇਵਕਾਂ ਅਤੇ ਪਰਿਵਾਰ ਨੇ ਚਾਰੇ ਪਾਸਿਓਂ (ਗੁਰੂ ਜੀ ਨੂੰ) 
ਘੇਰਿਆ ਹੋਇਆ ਸੀ, ਜਿਨ੍ਹਾਂ ਨੂੰ ਗੁਰੂ ਜੀ ਦੇ ਕੰਵਲ-ਮੁੱਖ ਦਾ ਹੀ ਅਧਾਰ ਸੀ। ॥੭੩॥ 
(ਜਿਵੇਂ) ਬੇਮੁੱਖਤਾ ਰੂਪੀ ਰਾਤ” ਦੇ ਬੀਤ ਜਾਣ ਬਾਅਦ ਤਾਰੇ” ਛਿਪ ਜਾਂਦੇ ਹਨ, ਇਸੇ ਤਰਾਂ ਪਾਪ 
ਰੂਪੀ ਤਾਰਿਆਂ ਦਾ ਨਾਸ਼ ਹੋ ਗਿਆ ਸੀ। ਇਸ ਤਰਾਂ ਤਾਂ ਬਾਹਰ ਬੈਠੀ ਸੰਗਤ (ਲੋਕਾਂ) ਦਾ 
ਵਰਣਨ ਸੀ। ਹੁਣ ਜਿਸ ਤਰਾਂ ਘਰ ਵਿਚ ਬੀਤੀ, ਉਸ ਨੂੰ ਹੂ-ਬ-ਹੂ? ਸੁਣੋ। ॥੭੪॥ 
ਦੋਹਰਾ 

ਪ੍ਰਭੂ ਰੂਪੀ ਗੁਰੂ ਜੀ ਇਉੱ' ਬਿਰਾਜਮਾਨ ਸਨ ਜਿਵੇ ਧੀਰਜ? ਨਾਲ ਇਕ ਰਸ ਸ਼ਾਂਤ ਹੋਵਣ ਅਤੇ 
ਸਿੱਖ ਸੇਵਕਾਂ ਨੇ ਮਾਨੋ ਬਹੁਤ ਹੀ ਵੈਰਾਗ ਰਸ ਵਿੱਚ ਸਰੀਰ ਧਾਰਨ ਕੀਤੇ ਹੋਣ। ॥੭੫॥ 


ਚੌਪਈ 
ਉਸੇ ਵਕਤ ਕਿਰਪਾ-ਨਿਧਾਨ (ਗੁਰੂ ਜੀ) ਨੇ ਆਖਿਆ, “ ਸਧਾਰਣ ਉੱਠੋਂ ਅਤੇ ਛੇਤੀ' ' ਨਾਲ 
ਜਾਵੋ। ਲੱਖਮੀਦਾਸ ਅਤੇ ਸਿਰੀਚੰਦ ਨੂੰ ਬੁਲਾ ਕੇ ਸਾਡੇ ਕੋਲ ਲੈ ਆਵੋ। ” ॥੭੬॥ 


ਗੁਰੂ ਜੀ ਦੀ ਆਗਿਆ ਸੁਣ ਕੇ ਸਧਾਰਣ ਚਲਾ ਗਿਆ। ਗੁਰੂ ਜੀ ਦੇ ਪੁੱਤਰਾਂ ਅੱਗੇ ਖੜ੍ਹਾਂ? ਹੋ 
ਕੇ ਹੱਥ ਜੋੜ ਬੇਨਤੀ ਕੀਤੀ, “ਸ੍ਰੀ ਪ੍ਰਭੂ(ਗੁਰੂ)ਜੀ ਦੀ ਅੱਜ ਸਮਾਉਣ ਤਿਆਰੀ ਹੈ । ॥੭੭॥ 


5।। 5800੫ 28000 5010 ਹ। ੬00੧ _ £? ।੧&0੧15॥00੧)%08.60/। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤੁਮ ਕੋ ਅਪਨੇ ਨਿਕਟ ਹਕਾਰਾ । ਚਲਹੁ ਹਦੂਰ ਨ ਕਰਹੁ ਅਵਾਰਾ”। 
ਗਿਰਾ ਸਧਾਰਨ ਜਲ ਕੀ ਨਯਾਈ । ਮੈਨ ਸਮਾਨ ਨ ਤਿਨਹਿਂ ਛੁਆਈ॥ ੭੮॥ 


ਰਿਦੇ ਅਸ਼ਰਧਾ ਜਿਨ ਕੇ ਭਾਰੀ । ਇਸ ਪ੍ਰਕਾਰ ਮਖ ਗਿਰਾ ਉਚਾਰੀ। 
“ਕੈਸੋ ਹੋਤ ਅਚਾਨਕ ਐਸੇ । ਸੁਖ ਅਨੰਦ ਮੈਂ ਬੈਸੇ ਜੈਸੇ॥ ੭੯॥ 


ਹਮ ਕੋ ਆਵਤ ਨਹਿ ਪਰਤੀਤੰ । ਗੈਨ£ ਪ੍ਰਸੂਨ? ਗੰਧ ਇਹ ਰੀਤੰ”। 
ਸੁਨ ਤਿਉਂ ਤਬੈ ਸਧਾਰਨ ਆਯੋ । ਜਿਉਂ ਤਿਨ ਕਹੋ ਸੁ ਗੁਰੂ ਸੁਨਾਯੋ॥੮੦॥ 


ਸੇਵਕ ਸਿੱਖ ਬਿਲੋਚਨ ਬਾਰੀ” । ਬਹਯੋ ਜਾਤ ਪ੍ਰਭੂ ਦਰਸ ਨਿਹਾਰੀ। 
ਧੁਨ ਸੁ ਕੀਰਤਨ ਕੀ ਤਿਹ ਕਾਲਾ । ਸੁਨ ਪਵਿ ਦੁਵਤ? ਕਠੋਰ ਬਿਸਾਲਾ॥ ੮੧॥ 


੪ 


ਦੋਹਰਾ 
ਤਬੈ ਸਥਲ ਲਿਪਵਾਇਕੈ ਬਹੁਰੋ ਕੁਸ਼ਾ ਡਸਾਇ5। 
ਜੈ ਜੈ ਕਾਰ ਚੁਫ਼ੇਰ ਹ੍ਹੈ ਕਹੈ' “ਧੰਨ`ਬਿਸਮਾਇ॥ ੮੨॥ 


ਚੌਪਈ 
ਗਈ ਸੁਲਖਣੀ ਢਿਗ ਸੁਧ ਸੋਊ । “ਬਚਨ ਨ ਮਾਨਜੋ ਪੁੱਤ੍ਨ ਦੋਊ। 
ਨਿਸ ਕੇ ਲਗੇ ਸਮਾਵਨ ਸਾਂਈ । ਥਾਂਇ ਲਿਪਾਇ ਕੁਸ਼ਾ ਬਿਛਵਾਈ”॥੮੩॥ 


ਉਠੀ ਗਮਨ ਕੀਨੋ ਤਿਨ ਤੂਰਨ । ਆਈ ਜਹਿੰ ਬੈਠੇ ਪ੍ਰਭੂ ਪੂਰਨ । 
ਭੀਰ ਬਿਲੋਕਤ ਬਿਸਮੈੱ” ਹੋਈ । ਬਾਰ ਬਿਲੋਚਨ ਭਰ ਕਰ ਰੋਈ॥ ੮੪॥ 


ਸਰਧਾ ਉਪਜੀ ਰਿਦੇ ਬਿਸਾਲਾ । ਮਸਤਕ ਟੇਕਨ ਕਿਯ ਤਿਹ ਕਾਲਾ। 
ਸ੍ਰੀ ਗੁਰ ਅਵਿਲੋਕਤ ਜਬ ਆਈ । ਬੋਲੇ ਗਿਰਾ ਸਰਲ ਸੁਖਦਾਈ॥ ੮੫॥ 


511 58000 98001 5॥੧0। । €0354 ੧3101500੫੧)60011.60।। 


ਅਧਿਆਇ 54 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਉਨ੍ਹਾਂ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਹੈ (ਇਸ ਲਈ) ਉਨ੍ਹਾਂ ਦੀ ਹਜ਼ੂਰੀ ਵਿੱਚ ਛੇਤੀ 
ਚੱਲੋ। ” ਸਧਾਰਣ ਦੇ ਬੋਲ ਜੋ ਜਲ ਵਾਂਗ (ਪਵਿੱਤਰ) ਸਨ, ਜੋ ਉਨ੍ਹਾਂ ਦੇ ਮੋਮ' ਵਰਗੇ ਦਿਲਾਂ 
ਨੂੰ ਛੂਹ ਨਾ ਸਕੇ। ॥੭੮॥ 


ਜਿਨ੍ਹਾਂ ਦੇ (ਪੁੱਤਰਾਂ ਦੇ) ਮਨਾਂ ਵਿੱਚ ਬਿਲਕੁਲ ਸ਼ਰਧਾ ਨਹੀਂ' ਸੀ। ਉਨ੍ਹਾਂ ਇਸ ਤਰਾਂ ਆਖਿਆ, 
“ਉਹ (ਗੁਰੂ ਜੀ) ਤਾਂ ਬੜੇ ਸੁੱਖ ਅਨੰਦ ਵਿੱਚ ਬੈਠੇ ਹੋਏ ਸਨ, ਅਚਾਨਕ ਇਸ ਤਰਾਂ ਕਿਵੇਂ 
ਹੋ ਗਿਆ?” ॥੭੯॥ 


ਅਸਾਂ ਨੂੰ ਤਾਂ (ਇਸ ਗੱਲ `ਤੇ) ਯਕੀਨ ਨਹੀਂ ਆਉਂਦਾ, ਇਹ ਗੱਲ ਤਾਂ ਅਕਾਸ਼ ਦੇ ਫੁੱਲਾਂ” ਦੀ 
ਸੁਗੰਧੀ ਵਾਂਗ ਨਾ ਮੰਨਣਯੋਗ ਜਾਪਦੀ ਹੈ। ਸਧਾਰਣ ਇਹ ਸੁਣ ਕੇ ਉਸੇ ਵਕਤ ਵਾਪਸ ਆ 
ਗਿਆ ਸੀ ਤੇ ਜੋ ਉਸ ਨੇ ਸੁਣਿਆ ਸੀ, ਸਾਰਾ ਉਸੇ ਤਰਾਂ ਗੁਰੂ ਜੀ ਨੂੰ ਦੱਸ ਦਿੱਤਾ। ॥੮੦॥ 


ਸੇਵਕ ਸਿੱਖ ਜੋ ਗੁਰੂ ਜੀ ਦੇ ਦਰਸ਼ਨ ਕਰਦੇ, ਉਨ੍ਹਾਂ ਦੀਆਂ ਅੱਖੀਆਂ ਵਿੱਚੋਂ ਨੀਰ” ਵਹਿੰਦਾ ਜਾ 
ਰਿਹਾ ਸੀ। ਕੀਰਤਨ ਦੀ ਧੁਨ ਇਸ ਤਰਾਂ ਉਸ ਵਕਤ ਗੂੰਜ ਰਹੀ ਸੀ, ਹਰ ਇੱਕ ਦਾ ਦਿਲ 
ਹੀ ਨਹੀਂ, ਉਸ ਨੂੰ ਸੁਣ ਕੇ ਡਾਢਾ ਕਰੜਾ ਪੱਥਰ ਵੀ ਪੰਘਰ” ਜਾਂਦਾ ਸੀ। ॥੮੧॥ 


ਦੋਹਰਾ 

ਫੇਰ ਧਰਤੀ ਉੱਪਰ ਲੇਪਣ (ਪੋਚਾ) ਕਰਵਾ ਕੇ, ਉਸ ਉਪਰ ਦੱਭ ਵਿਛਾ£ ਦਿੱਤੀ ਗਈ। ਚੌਹੀਂ 
ਪਾਸੀਂ ਜੈ ਜੈਕਾਰ ਹੋ ਰਹੀ ਸੀ ਤੇ ਸੰਗਤਾਂ ਹੈਰਾਨ ਹੋ ਕੇ “ਧੰਨ ਹੋ, ਧੰਨ ਹੋ” ਦਾ ਉਚਾਰਨ ਕਰ 
ਰਹੀਆਂ ਸਨ। ॥੮੨॥ 


ਚੌਪਈ 

ਮਾਤਾ ਸੁਲੱਖਣੀ ਕੋਲ ਵੀ ਉਨ੍ਹਾਂ ਦੀ ਖਬਰ ਪਹੁੰਚ ਗਈ, “ਦੋਹਾਂ ਹੀ ਪੁੱਤਰਾਂ ਨੇ ਗੁਰੂ ਜੀ ਦਾ 
ਬਚਨ ਨਹੀਂ ਮੰਨਿਆ ਹੈ ਤੇ ਸੁਆਮੀ (ਗੁਰੂ) ਜੀ ਸਮਾਵਣ ਲੱਗੇ ਹਨ, ਉਨ੍ਹਾਂ ਨੇ ਥਾਂ ਲਿਪਵਾ 
ਕੇ ਦੱਭ ਵਿਛਵਾ ਲਈ ਹੈ।” ॥੮੩॥ 


ਤਾਂ ਉਹ ਤੁਰੰਤ ਹੀ ਉਥੋ' ਚੱਲ ਪਈ ਅਤੇ ਉਥੇ ਆਣ ਪਹੁੰਚੀ, ਜਿਥੇ ਪੂਰਨ ਪ੍ਰਭੂ ਰੂਪ ਗੁਰੂ ਜੀ 
ਬਿਰਾਜਮਾਨ ਸਨ। ਬੇਅੰਤ ਲੋਕ ਇਕੱਠੇ ਹੋਏ ਵੇਖ ਕੇ ਉਹ ਹੈਰਾਨ” ਹੋ ਗਈ ਅਤੇ ਅੱਖਾਂ ਵਿੱਚ 
ਜਲ ਭਰ ਕੇ ਰੋਈ। ॥੮੪॥ 

ਹਿਰਦੇ ਵਿੱਚ ਵਿਸ਼ਾਲ ਸ਼ਰਧਾ ਪੈਦਾ ਹੋ ਗਈ ਸੀ ਤੇ ਉਸ ਨੇ ਗੁਰੂ ਜੀ ਅੱਗੇ ਮੱਥਾ$ ਟੇਕਿਆ। 


ਗੁਰੂ ਜੀ ਨੇ ਜਦ ਉਨ੍ਹਾਂ ਨੂੰ ਆਇਆਂ ਨੂੰ ਤੱਕਿਆ ਤਾਂ ਸੁੱਖ ਦੇਣ ਹਾਰੇ (ਗੁਰੂ ਜੀ) ਨੇ ਸੁੱਖ ਦੇਣ 
ਵਾਲੇ ਕਥਨ ਉਚਾਰਨ ਕੀਤੇ। ॥੮੫॥ 


5।। 58000 08001 50101 ੬401 ਜਾ ੧81੧0॥੪8ਇ॥0੫੧॥60118.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
“ਜੋ ਤੁਝ ਉਰ ਅਭਿਲਾਖਾ' ਹੈ ਕਰ ਲੀਜੈ ਸੋ ਬਾਤ। 
--ਮਿਲ ਕਰ ਹੋ ਬੋਲੀ ਨਹੀਂ --ਬਹੁਰ ਨ ਕਹਿਂ ਪਸ਼ਚਾਤ”॥ ੮੬॥ 


ਚੌਪਈ 
ਸੁਨ ਕਰ ਦੀਨ ਭਈ ਇਹ ਬਾਨੀ । ਲਤਾ£ ਬਾਤ ਤੇ ਜਿਉਂ ਕੁਮਲਾਨੀ। 
ਹਾਥ ਬੰਦ ਹੁਇ ਨਿਮਰ ਬਿਸਾਲਾ । ਬੋਲੀ ਬਚਨ 'ਸੁਨਹੁ ਪ੍ਰਭੁ ਦਾਲਾ ! ॥੮੭॥ 


ਭਲਕੇ ਹੈ ਸਰਾਧ ਤੁਹਿ ਤਾਤਾ? । ਜਿਉਂ ਭਾਵਹਿ ਤਿਉਂ ਕਰ ਸੁਖਦਾਤਾ। 
ਭਲੀ ਬਾਤ ਜੇ ਕਰਹੁ ਸਰਾਧੂ । ਬਹੁਰ ਸਮਾਵਹੁ ਬਾਧਾ ਬਾਧੂ”" !॥ ੮੮॥ 


ਕਰੁਨਾਨਿਧ! ਤੁਮਰੇ ਕਰ ਮਾਂਹੀ । ਮੇਟਨ ਰਚਨ ਤ੍ਰਿਲੋਕ ਜਿ ਆਹੀ। 
ਦੇਹ ਤਜਨ ਅਰ ਜੀਵਨ ਸੋਈ । ਰਾਵਰਿ ਕੇ ਅਨੁਸਾਰੀ ਹੋਈ”॥੮੯॥ 


ਰੀ 


ਦੋਹਰਾ 
ਦੇਖ ਦੀਨਤਾ ਤਾਂਹਿ ਕੀ ਬੈਨ ਸੁਨੇ ਸੁਭ ਰੀਤਿ। 
ਬੋਲੇ ਗਿਰਾ ਸੁਹਾਵਨੀ ਸਿੱਖ ਸੇਵਕ ਕੇ ਮੀਤ॥ ੯੦॥ 


ਚੌਪਈ 
“ਚੋਣੀ! ਬਚਨ ਰੁਚਿਰ ਤੈਂ ਕਹੇ । ਸੌਜ ਤਿਯਾਰ ਕਰਹੁ ਹਮ ਰਹੇ। 
ਕਰਹਿ ਸਰਾਧ£'?? ਅਸ਼ਟਮੀ ਬਾਸਰ । ਪੁਨ ਨੌਮੀ ਦਿਨ ਸਗਰੋ ਰਹਿ ਕਰ॥ ੯੧॥ 


ਦਸਮੀ ਕੇ ਦਿਨ ਹੋਇ ਤਯਾਰੀ । ਰਾਖਹੁ ਸੌਜ ਉਠਾਵਹੁ ਸਾਰੀ”। 
ਕੁਸ਼ਾ ਗੁਲਾਬ ਪਟੀਰ ਉਚਾਏ । ਰਖਵਾਏ ਸਬਹੀ ਇਕ ਥਾਏਂ॥ ੯੨॥ 


ਇਸ ਬਿਧ ਸੁਨ ਕੇ ਸਭ ਨਰ ਨਾਰੀ । ਹਰਖੇ ਰਿਦੇ ਭਯੋ ਸੁਖ ਭਾਰੀ। 
ਧੰਨ ਧੰਨ ਅਰ ਜੈ ਜੈ ਕਾਰਾ । ਹੋਤ ਭਯੋ ਤਿਹ ਕਾਲ ਅਪਾਰਾ”॥੯੩॥ 


5॥। 5000 3800 5000। 2। ੪1050 ੧3॥1015॥00੫6%011&00। 


ਅਧਿਆਇ 54 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 
ਦੋਹਰਾ 
“ਤੁਹਾਡੇ ਮਨ ਵਿੱਚ ਕੋਈ ਇੱਛਾ” ਹੈ ਤਾਂ ਗੱਲਬਾਤ ਕਰ ਲਵੋ । ਫਿਰ ਬਾਅਦ ਵਿੱਚ ਇਹ ਗੱਲ 
ਨਾ ਕਹਿਣੀ (ਕਿ) -ਮੈਂ ਮਿਲ ਕੇ ਗੱਲਬਾਤ ਵੀ ਨਹੀ' ਕੀਤੀ-।” ॥੮੬॥ 


ਚੌਪਈ 

ਗੁਰੂ ਜੀ ਦੇ ਇਹ ਬੋਲ ਸੁਣ ਕੇ ਉਹ ਬਹੁਤ ਹੀ ਨਿਮਰ ਹੋ ਗਈ। ਜਿਵੇ ਹਵਾ ਚੱਲਣ ਨਾਲ ਵੇਲ? 
ਕੁਮਲਾ ਗਈ ਹੋਵੇ। ਉਸ ਨੇ ਨਿਮਰ ਹੋ ਕੇ ਹੱਥ ਜੋੜ ਕੇ ਕਿਹਾ, “ਹੇ ਦਿਆਲੂ ਪ੍ਰਭੂ ਜੀ! ਮੇਰੀ 
(ਇੱਕ ਬੇਨਤੀ) ਸੁਣ ਲਵੋ। ॥੮੭॥ 


ਕੱਲ੍ਹ ਨੂੰ ਆਪ ਜੀ ਦੇ ਪਿਤਾ” ਜੀ ਦਾ ਸ਼ੋਰਾਬ_ਹੈ। ਹੇ ਸੁੱਖਾਂ ਦੇ ਦਾਤੇ (ਗੁਰੂ ਜੀ)! (ਬਾਕੀ) 
ਜਿਵੇਂ ਤੁਸੀਂ ਚਾਹੋ, ਉਵੇਂ ਕਰਨਾ। ਹੇ ਪੀੜਾਂ ਦੇ ਨਾਸ਼-ਕਰਨਹਾਰੇ”! ਬਹੁਤ ਚੰਗਾ ਹੋਵੇਗਾ 
ਜੇਕਰ (ਪਹਿਲਾਂ) ਚੰਗੀ ਤਰਾਂ ਸ਼ਰਾਧ ਕਰੋ ਤੇ ਬਾਅਦ ਵਿਚ ਜੋਤੀ-ਜੋਤ ਸਮਾਵੇ।” ॥੮੮॥ 


ਹੇ ਕਿਰਪਾ-ਨਿਧਾਨ (ਗੁਰੂ ਜੀ)! ਆਪ ਜੋ ਤ੍ਰਿਲੋਕੀ ਨੂੰ ਸਿਰਜਣਾ, ਮਿਟਾਉਣ ਵਾਲੇ ਹੋ, ਸਭ 
ਕੁਝ ਆਪ ਜੀ ਦੇ ਹੱਥ ਵਿੱਚ ਹੀ ਹੈ। ਸਰੀਰ ਨੂੰ ਤਿਆਗਣਾ, ਰੱਖਣਾ, ਆਪ ਜੀ ਦੀ ਇੱਛਾ 
ਅਨੁਸਾਰ ਹੀ ਹੈ।” ॥੮੯॥ 


ਦੋਹਰਾ 
ਗੁਰੂ ਜੀ ਨੇ ਮਾਤਾ ਸੁਲੱਖਣੀ ਦੀ ਨਿਮਰਤਾ ਵੇਖ ਕੇ ਅਤੇ ਉਨ੍ਹਾਂ ਦੇ ਸੁੰਦਰ ਰੀਤੀ ਵਾਲੇ ਬੋਲ 
ਸੁਣ ਕੇ, ਫਿਰ ਸਿੱਖ-ਸੇਵਕਾਂ ਦੇ ਮਿੱਤਰ (ਗੁਰੂ ਜੀ) ਨੇ ਬਚਨ ਕੀਤਾ। ॥੯੦॥ 


ਚੌਪਈ 

“ਹੇ ਚੌਣੀ! ਤੂੰਓ ਬਹੁਤ ਚੰਗੇ ਬਚਨ ਕਹੇ ਹਨ। ਤੁਸੀ ਸ਼ਰਾਧ ਕਰਨ ਦਾ ਸਮਾਨ ਤਿਆਰ ਕਰੋ, 
ਅਸੀਂ ਰਹਿ ਪੈਂਦੇ ਹਾਂ। ਅਸ਼ਟਮੀ ਦੇ ਦਿਨ ਦਾ ਸ਼ਰਾਧ ਕਰਾਂਗੇ, ਨੌਮੀ ਦਾ ਸਾਰਾ ਦਿਨ ਰਹਿ 
ਕੇ (ਚਲੇ ਜਾਵਾਂਗੇ) ॥੯੧॥ 


ਦਸਮੀ ਦੇ ਦਿਨ ਜਾਣ ਦੀ (ਸਮਾਵਣ ਦੀ) ਤਿਆਰੀ ਹੋਵੇਗੀ। ਸਾਰੀ ਸਮੱਗਰੀ ਉਠਾ ਕੇ ਰੱਖ 
ਲਵੋਂ। ” ਫਿਰ ਕੁਸ਼ਾ ਗੁਲਾਬ ਤੇ ਚੰਦਨ ਵਗੈਰਾ (ਉਥੋਂ) ਉਠਾ ਲਏ ਗਏ ਤੇ ਇੱਕ ਥਾਂ 'ਤੇ ਰੱਖ 
ਦਿੱਤੇ ਗਏ। ॥੯੨॥ 


ਗੁਰੂ ਜੀ ਦੇ ਇਹ ਬੋਲ ਸੁਣ ਕੇ ਸਾਰੀ ਸੰਗਤ ਦੇ ਚਿੱਤ ਬਹੁਤ ਹੀ ਪਰਸੰਨ ਹੋ ਗਏ ਅਤੇ ਉਨ੍ਹਾਂ 


ਨੂੰ ਬਹੁਤ ਸੁੱਖ ਪ੍ਰਾਪਤ ਹੋਇਆ। ਉਸ ਵੇਲੇ ਸਾਰੇ ਪਾਸੀਂ ਬਹੁਤ” ਹੀ “ਧੰਨ ਧੰਨ” ਅਤੇ “ਜੈ 
ਜੈ ਕਾਰ” ਹੋਣ ਲੱਗੀ। ॥੯੩॥ 


5।। 58000 08000 50101 ੬0੫9 25 _।੧੧੧0੧1500੧)60੧ਗ00। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਸੋਖਾਂ ਬਾਰ ਬਾਰਜ? ਦੁਖੀ, ਬਰਖਯੋ ਮਾਨਹੁ ਬਾਰ। 
ਕਹਹਿ ਪਰਸਪਰ ਮਿਲ ਤਬਹਿ ਦਰਸ ਕਰਹਿ' ਦਿਨ ਚਾਰ॥੯੪॥ 


ਚੌਪਈ 
ਰਹਤਿ ਭਏ ਸਭੁ ਪੁਰ ਕਰਤਾਰਾ । ਸਬਦ ਪਢਹਿ' ਪੁਨ ਕਰਤ ਬਿਚਾਰਾ। 
ਦੇਖਤ ਸਫਲ ਕਰਹਿਂ ਨਿਜ ਲੋਚਨ । ਪਾਵਹਿ ਸੁਖ ਭੇ ਸੰਕਟ ਮੋਚਨ? ॥੯੫॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉਤ੍ਰਾਰਧੇ “ਸਮਾਵਨ ਕੋ ਪ੍ਰਸੰਗ” ਬਰਨਨੰ ਨਾਮ ਚਤੁਰ 
ਪੰਚਾਸਮੋ' ਧਜਾਇ ॥੫੪॥ 


5।। 53000 8000 50101 ਹ। ੬0੫ 4“  ।੧੧80011ਇ00੫੧6018।.60।। 


ਅਧਿਆਇ 54 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਦੋਹਰਾ 

ਜਲ ਦੇ ਸੁੱਕ ਜਾਣ ਸਦਕਾ ਜਿਵੇਂ ਦੁਖੀ ਕਮਲ£ ਉਪਰ ਮੀਂਹ ਵੱਸ ਪਿਆ ਹੋਵੇ, ਮਾਨੋ ਇਸੇ 
ਤਰਾਂ ਹੀ ਲੋਕੀਂ ਆਪਸ ਵਿੱਚ ਇੱਕ-ਦੂਸਰੇ ਨੂੰ ਮਿਲ ਕੇ ਕਹਿਣ ਲੱਗੇ, “ਗੁਰੂ ਜੀ ਦੇ ਚਾਰ ਦਿਨ 
ਹੋਰ ਦਰਸ਼ਨ ਕਰਾਂਗੇ। ” ॥੯੪॥ 


ਚੌਪਈ 
ਸਾਰੇ ਲੋਕੀਂ ਕਰਤਾਰਪੁਰ ਟਿਕੇ ਰਹੇ। ਸਾਰੇ ਸ਼ਬਦ ਪੜ੍ਹਦੇ ਤੇ ਇਸ ਉੱਪਰ ਵਿਚਾਰ ਕਰਦੇ। 


ਆਪਣੀਆਂ ਅੱਖਾਂ ਨਾਲ ਗੁਰੂ ਜੀ ਨੂੰ ਤੱਕ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਰਹੇ, ਸੁੱਖ 
ਪ੍ਰਾਪਤ ਕਰਦੇ ਰਹੇ ਤੇ ਉਨ੍ਹਾਂ ਦੇ ਦੁੱਖਾਂ ਦਾ ਨਾਸ਼ ਹੋ ਗਿਆ ॥੯੫॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਗੁਰੂ ਜੀ ਦਾ ਜੋਤੀ-ਜੋਤ ਸਮਾਉਣ ਦਾ 
ਪਰਸੰਗ” ਨਾਮੀ _ਚਰਵੰਜਵਾਂ ਅਧਿਆਇ ਸਮਾਪਤ ਹੋਇਆ। 


645 


5।। 53000 38000 50101 । ੬0੫9 ੧3101500੫੧6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਸਾਰ 


ਇੱਕ ਦਿਨ ਗੁਰੂ ਨਾਨਕ ਜੀ ਸਵੇਰ ਵੇਲੇ ਪਿੱਪਲ ਦੀ ਛਾਂ ਹੇਠ ਬੈਠੇ ਹੋਏ ਸਨ ਤਾਂ ਉਨ੍ਹਾਂ 
ਨੇ ਆਪਣੇ ਸੇਵਕ ਕਮਲੇ ਨੂੰ ਆਖਿਆ, ਸਾਰੇ ਪਸ਼ੂ ਭੁੱਖੇ ਹਨ, ਤੁਸੀਂ ਆਪਣੀ ਜ਼ਮੀਨ ਵੱਲ ਜਾਵੋ 
ਅਤੇ ਇਨ੍ਹਾਂ ਵਾਸਤੇ ਪੱਠੇ ਲੈ ਕੇ ਆਵੋ। ਜਦ ਕਮਲਾ ਬਾਹਰ ਗਿਆ ਤਾਂ ਬ੍ਰਹਮਾ, ਸ਼ਿਵ ਤੇ 
ਵਿਸ਼ਨੂੰ ਉਸ ਨੂੰ ਮਿਲੇ । ਉਨ੍ਹਾਂ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ ਕਿ ਸਾਡੇ ਵਲੋਂ ਇਹ 
ਬਿਭੂਤੀ ਲੈ ਕੇ ਸ੍ਰੀ ਨਾਨਕ ਜੀ ਕੋਲ ਜਾਵੋ ਅਤੇ ਜੋ ਉਹ ਜਵਾਬ ਦੇਣਗੇ, ਮੁੜ ਆ ਕੇ ਸਾਨੂੰ 
ਦੱਸਣਾ। ਕਮਲੇ ਨੇ ਜਵਾਬ ਵਿੱਚ ਜਦ ਕਿਹਾ ਕਿ ਉਹ ਤਾਂ ਪਸ਼ੂਆਂ ਲਈ ਪੱਠੇ ਲੈਣ ਆਇਆ 
ਹੈ ਤਾਂ ਵਿਸ਼ਨੂੰ ਨੇ ਆਪਣੀ ਮੁੱਠੀ ਨਾਲ ਘਾਹ ਦੀ ਛੋਟੀ ਜੇਹੀ ਪੰਡ ਬਣਾ ਕੇ, ਕਮਲੇ ਦੇ ਸਿਰ 
ਉੱਤੇ ਰੱਖ ਦਿੱਤੀ। ਕਮਲੇ ਨੇ ਆ ਕੇ ਗੁਰੂ ਜੀ ਨੂੰ ਵਾਪਰੀ ਸਾਰੀ ਕਹਾਣੀ ਦੱਸੀ। 

ਗੁਰੂ ਨਾਨਕ ਜੀ ਨੇ “ਸਧਾਰਣ” ਨੂੰ ਬੁਲਾਉਣ ਲਈ ਉਸ ਦੇ ਘਰ ਕਮਲੇ ਨੂੰ 
ਭੇਜਿਆ। ਸਧਾਰਣ ਨੂੰ ਆਪਣੇ ਨਾਲ ਲੈ ਕੇ ਫਿਰ ਸ੍ਰੇਸ਼ਟ ਗੁਰੂ ਨਾਨਕ ਜੀ ਬਾਹਰ ਚਲੇ ਗਏ 
ਸਨ, ਬਾਕੀ ਦੇ ਸੇਵਕਾਂ ਨੂੰ ਪਿਛਾਂਹ ਮੋੜ ਦਿੱਤਾ। ਉਹ ਉਸ ਥਾਂ `ਤੇ (ਤਿੰਨਾਂ ਜੋਗੀਆਂ ਕੋਲ) 
ਜਾ ਪਹੁੰਚੇ। ਸਧਾਰਣ ਨੂੰ ਪਿੱਛੇ ਬਿਠਾ ਕੇ ਗੁਰੂ ਜੀ, ਸ਼ਿਵ ਜੀ ਸਮੇਤ ਉਨ੍ਹਾਂ ਤਿੰਨਾਂ ਨੂੰ ਜਾ ਮਿਲੇ। 
ਉਨ੍ਹਾਂ ਨੇ ਗੁਰੂ ਜੀ ਦੀ ਬਹੁਤ ਉਸਤਤ ਕੀਤੀ ਤੇ ਕਿਹਾ ਕਿ ਆਪ ਹੀ ਨੇ ਪਹਿਲਾਂ ਬਾਵਨ- 
ਅਵਤਾਰ ਦੇ ਰੂਪ ਵਿੱਚ ਜਨਮ ਧਾਰਨ ਕੀਤਾ ਸੀ। ਫਿਰ ਰਾਮ ਚੰਦਰ ਜੀ ਦੇ ਰੁਪ ਵਿੱਚ 
ਅਵਤਾਰ ਧਾਰਨ ਕਰਕੇ, ਰਾਵਣ ਦੈੱਤ ਨੂੰ ਨਾਸ਼ ਕੀਤਾ। ਫਿਰ ਯਾਦਵ ਵੰਸ਼ ਵਿੱਚ ਕ੍ਰਿਸ਼ਨ ਹੋ 
ਕੇ ਕੰਸ ਨੂੰ ਮਾਰਿਆ ਸੀ ਤੇ ਹੁਣ ਕਲਜੁਗ ਵਿੱਚ ਆਪ ਦਾ ਨਾਮ ਨਾਨਕ ਪਿਆ ਹੈ। ਆਪ ਨੇ 
ਆਪਣੀ ਜੋਤ ਸ੍ਰੀ ਅੰਗਦ ਵਿੱਚ ਪ੍ਰਗਟ ਕਰਕੇ ਆਪਣੀ ਗੱਦੀ ਤੇ ਬਿਰਾਜਮਾਨ ਕਰ ਦਿੱਤਾ ਹੈ, 
ਹੁਣ ਆਪ ਸੱਚਖੰਡ ਜਾਣ ਦੀ ਤਿਆਰੀ ਕਰੋ। ਫਿਰ ਉਹ ਤਿੰਨੇ ਜਣੇ ਨਮਸਕਾਰ ਕਰ ਵਾਪਸ 
ਚਲੇ ਗਏ । 

ਗੁਰੂ ਜੀ ਵੀ ਉਥੋਂ ਵਾਪਸ ਪਰਤ ਕੇ ਸਧਾਰਣ ਨੂੰ ਮਿਲੇ । ਇੱਕ ਖੇਤ ਕੋਲ ਜਾ ਕੇ 
ਉਨ੍ਹਾਂ ਨੇ ਬਚਨ ਕੀਤਾ, ਹੇ ਸਧਾਰਣ ! ਇਸ ਸਥਾਨ `ਤੇ ਸਾਡੇ ਉੱਪਰ ਲੱਕੜਾਂ ਲਿਆ ਕੇ ਪਾ 
ਦੇਣੀਆਂ ਤੇ ਕਿਸੇ ਦੇ ਆਖੇ ਨਹੀਂ ਰੁਕਣਾ।ਫਿਰ ਗੁਰੂ ਜੀ ਨੇ ਸਧਾਰਣ ਕੋਲੋਂ ਸਾਰੇ ਘਰ ਨੂੰ 
ਸਾਫ ਕਰਵਾ ਕੇ, ਲੇਪਣ ਕਰਵਾਇਆ। ਅੱਸੂ ਵਦੀ ਸੱਤਵੀਂ ਦੇ ਦਿਨ ਗੁਰੂ ਜੀ ਨੇ ਆਪਣੇ 
ਸਰੀਰ ਨੂੰ ਤਿਆਗਣ ਦੀ ਵਿਉਂਤ ਬਣਾਈ ਤੇ ਲੱਖਮੀਦਾਸ ਅਤੇ ਸਿਰੀਚੰਦ ਨੂੰ ਆਪਣੇ ਕੋਲ 
ਬੁਲਵਾਇਆ ਪਰ ਉਨ੍ਹਾਂ ਨੇ ਇਸ ਬਚਨ ਨੂੰ ਝੂਠ ਹੀ ਜਾਣਿਆ। ਮਾਤਾ ਸੁਲੱਖਣੀ ਅੱਖੋਂ ਨੀਰ 
ਵਹਾਉਂਦੀ ਹੋਈ ਕਹਿਣ ਲੱਗੀ, ਹੇ ਪ੍ਰਭੂ ਜੀ! ਆਪਣੇ ਪਿਤਾ ਦਾ ਸ਼ਰਾਧ ਕਰਕੇ ਜੋਤੀ-ਜੋਤ 
ਸਮਾ ਜਾਣਾ, ਚੰਗੀ ਗੱਲ ਹੋਵੇਗੀ। ਗੁਰੂ ਜੀ ਨੇ ਇਸ ਬਚਨ ਨੂੰ ਮੰਨ ਕੇ ਸ਼ਰਾਧ ਦੀ ਤਿਆਰੀ 
ਕਰਨ ਨੂੰ ਕਿਹਾ। ਗੁਰੂ ਜੀ ਦੇ ਕੁਝ ਦਿਨ ਹੋਰ ਰੁਕ ਜਾਣ ਕਰਕੇ ਸਾਰੀ ਸੰਗਤ ਬਹੁਤ ਹੀ 
ਪਰਸੰਨ ਹੋਈ ਅਤੇ ਉਨ੍ਹਾਂ ਨੂੰ ਬਹੁਤ ਸੁੱਖ ਪ੍ਰਾਪਤ ਹੋਇਆ। ਚੌਹਾਂ ਪਾਸਿਆਂ ਤੋਂ ਆਏ ਹੋਏ 
ਸਾਰੇ ਲੋਕੀ' ਕਰਤਾਰਪੁਰ ਟਿਕੇ ਰਹੇ। ਆਪਣੀਆਂ ਅੱਖਾਂ ਨਾਲ ਗੁਰੂ ਜੀ ਨੂੰ ਤੱਕ ਕੇ ਆਪਣੇ 
ਜੀਵਨ ਨੂੰ ਸਫਲਾ ਕਰਦੇ ਰਹੇ, ਸੁੱਖ ਪ੍ਰਾਪਤ ਕਰਦੇ ਰਹੇ। 


5।। 53000 8001 5001 ੧1003) ੧3101500੫੧)6011.60।। 


ਅਧਿਆਇ 54 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


੯੦ __ ੧੩੧ 


ਫੁਟਨਟ 


“1) ਬ੍ਹਮਾ, ਸ਼ਿਵ ਜੀ ਤੇ ਇੰਦਰ ਦਾ ਗੁਰੂ ਜੀ ਦੀ ਉਸਤਤੀ ਕਰਨ-ਹਿਤ, ਪਹਿਲਾਂ ਹੋ ਚੁੱਕ 
ਅਵਤਾਰਾਂ ਦਾ ਹਵਾਲਾ ਦਿੰਦੇ ਹੋਏ ਗੁਰੂ ਜੀ ਨੂੰ ਇਹ ਕਹਿਣਾ ਕਿ “ਆਪ ਹੀ ਹੋ, ਜਿਨ੍ਹਾਂ ਨੇ 
ਪਹਿਲਾਂ ਬਾਵਨ-ਰੂਪ ਧਾਰਨ ਕੀਤਾ ਸੀ। ਫਿਰ ਰਾਮ ਬਣ ਕੇ ਰਾਵਣ ਨੂੰ ਮਾਰਿਆ ਸੀ ਤੇ ਫਿਰ 
ਕ੍ਰਿਸ਼ਨ ਜੀ ਦੇ ਰੂਪ ਵਿੱਚ ਕੰਸ ਨੂੰ ਖਤਮ ਕੀਤਾ। ਹੁਣ ਕਲਜੁਗ ਵਿੱਚ ਆਪ ਦਾ ਨਾਮ ਨਾਨਕ 
ਪਿਆ ਹੈ।” ਇੱਥੇ ਗੁਰੂ ਜੀ ਨੂੰ ਅਵਤਾਰ-ਰੂਪ ਵਿੱਚ ਪੇਸ਼ ਕਰਨਾ ਉੱਚਿਤ ਨਹੀਂ ਜਾਪਦਾ। 
ਗੁਰਮਤਿ, ਅਵਤਾਰਵਾਦ ਦੇ ਉਲਟ ਹੈ ਕਿਉਂਕਿ ਗੁਰਬਾਣੀ ਵਿੱਚ ਅਕਾਲ ਪੁਰਖ ਨੂੰ “ਅਜੂਨੀ 


ਸੈਭੰ” ਮੰਨਿਆ ਹੈ। 


(੯2) ਬੁਹਮਾ, ਸ਼ਿਵ ਜੀ ਅਤੇ ਇੰਦਰ ਦਾ ਜੋਗੀ ਭੇਸ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਨੂੰ 
ਮਿਲਣਾ ਅਤੇ ਉਨ੍ਹਾਂ ਦਾ ਗੁਰੂ ਜੀ ਨੂੰ ਇਹ ਕਹਿਣਾ ਕਿ ਆਪ ਨੇ ਜਗਤ ਦੇ ਜਾਪ ਵਾਸਤੇ ਸੱਚਾ 
ਨਮ ਪਰਗਟ ਕੀਤਾ ਹੈ। ਹੁਣ ਆਪ ਸੱਚਖੰਡ ਚੱਲੋ ਤੇ ਉਨ੍ਹਾਂ ਦੀ ਆਗਿਆ ਪਾ ਕੇ ਗੁਰੂ ਸਾਹਿਬ 
ਦਾ ਜੋਤੀ-ਜੋਤ ਸਮਾਉਣ ਦੀ ਤਿਆਰੀ ਕਰ ਲੈਣ ਦਾ ਪਰਸੰਗ ਜਾਂ_ਸਾਖੀ ਹੋਰ ਕਿਸੇ 
ਜਨਮਸਾਖੀ ਵਿੱਚ ਨਹੀਂ' ਹੈ, ਕੇਵਲ 'ਸ੍ਰੀ ਗੁਰ ਨਾਨਕ ਪ੍ਰਕਾਸ਼” ਵਿੱਚ ਹੀ ਹੈ। 


(3) ਮਾਤਾ ਸੁਲੱਖਣੀ ਦਾ ਗੁਰੂ ਜੀ ਨੂੰ ਇਹ ਬੇਨਤੀ ਕਰਦੇ ਹੋਏ ਕਹਿਣਾ ਕਿ ਕੱਲ ਨੂੰ ਤੁਹਾਡੇ 
ਪਿਤਾ ਦਾ ਸ਼ਰਾਧ ਹੈ। ਤੁਸੀਂ ਸ਼ਰਾਧ ਖਵਾ ਕੇ, ਫਿਰ ਜੋਤੀ-ਜੋਤ ਸਮਾਉਣਾ। ਗੁਰੂ ਜੀ ਨੇ ਉਨ੍ਹਾਂ 
ਦੀ ਬੇਨਤੀ ਮੰਨ ਕੇ ਜੋਤੀ-ਜੋਤ ਸਮਾਉਣ ਦਾ ਦਿਨ ਅੱਗੇ ਪਾ ਦੇਣਾ ਅਤੇ ਆਪਣੇ ਪਿਤਾ ਦਾ 
ਸ਼ਰਾਧ ਕਰਨਾ ਮੰਨ ਜਾਣਾ। ਇਹ ਸਾਰਾ ਪਰਸੰਗ ਗੁਰਮਤਿ ਦੇ ਬਿਲਕੁਲ ਉਲਟ ਹੈ। ਵਲਾਇਤ 
ਵਾਲੀ ਜਨਮਸਾਖੀ, ਭਾਈ ਮਨੀ ਸਿੰਘ ਜੀ ਦੀ ਸਾਖੀ ਤੇ ਜੋ ਮੈਕਾਲਫ ਦੁਆਰਾ ਖ੍ਰਾਚੀਨ ਸਾਖੀ 
ਹਾਫ਼ਜ਼ਾਬਾਦ ਤੋਂ ਲੈ ਕੇ ਛਾਪੀ ਗਈ ਸੀ, ਸਭਨਾਂ ਵਿੱਚ ਸ਼ਰਾਧ ਵਾਲਾ ਪਰਸੰਗ ਨਹੀਂ ਹੈ। 

ਗੁਰੂ ਜੀ ਤਾਂ ਇਨ੍ਹਾਂ ਭਰਮਾਂ ਦੇ ਉਲਟ ਸਨ। ਅਧਿਆਇ 6 ਦੇ ਅੰਕ 37 ਤੋਂ 51 
ਵਿੱਚ ਜਦ ਪਿਤਾ ਕਾਲੂ ਜੀ ਆਪਣੇ ਪਿੱਤਰਾਂ ਦਾ ਸ਼ਰਾਧ ਕਰਨ ਲੱਗੇ ਸਨ ਤਾਂ ਗੁਰੂ ਜੀ ਨੇ ਉਨ੍ਹਾਂ 
ਨੰ ਇਹ ਕਰਨ ਤੋਂ ਰੋਕਣ ਦਾ ਉਪਦੇਸ਼ ਦਿੱਤਾ ਸੀ। 


ਆਇਆ ਗਇਆ ਮੁਇਆ ਨਾਉ ॥ ਪਿਫੈ ਪਤਲਿ ਸਦਿਹੁ ਕਾਵ॥ 
(ਗੁ. ਗੂੰ. ਸਾਹਿਬ, ਪੰਨਾ 138) 


647 


5।। 53000 38000 50101 ਹ। ੬099 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਪਚਵੰਜਵਾਂ 
(ਗੁਰੂ ਭਜਨ ਮਹਾਤਮ । ਗੁਰੂ ਸਤੋੜ੍ਹ । ਚਲਾਣੇ ਦੀ ਤਿਆਰੀ) 


ਦੋਹਰਾ 
ਅਹੰਬੀਜ ਮਮਤਾ ਸਿਫਾ ਰਾਗ ਚ੍ੈਖ ਬਡ ਟਾਸ?। 
ਜਗ ਦਲ ਦੁਖ ਸੁਖ ਫਲ ਲਗੇ ਗੁਰ ਭਜ ਹੋਇ ਬਿਨਾਸ ॥੧॥ 


ਚੌਪਈ 
ਸਪਤਮ ਬਾਸਰ? ਸਗਰੋ ਐਸੇ । ਬੀਤ ਗਯੋ ਬਰਨਨ ਕਿਯ ਜੈਸੇ। 
ਗ੍ਰਾਮਨ ਕੇ ਨਰ ਜੋ ਤਹਿ' ਗਏ । ਪੁਰ ਕਰਤਾਰ ਰਹਤਿ ਸੋ ਭਏ॥੨॥ 


ਰੈਨ ਬਿਖੇ ਡੇਰਾ ਕਰ ਸੋਏ । ਜਿਨ ਮਨ ਦਰਸ਼ਨ ਪ੍ਰੇਮ ਭਿਗੋਏ। 
ਸਵਾ ਜਾਮ ਜਾਮਨਿ? ਰਹਿ ਜਬਹੀ । ਸਭਨ ਸ਼ਨਾਨ ਕਿਯੋ ਉਠ ਤਬ ਹੀ ॥੩॥ 


ਬਹੁਰ ਬਿਲੋਕਹਿ' ਸਤਿਗੁਰ ਤਾਂਈ' । ਪਦ ਪੰਕਜ ਪਰ ਸੀਸ ਝੁਕਾਈ। 
ਕਿਰਤਨ ਸੁਣਹਿਂ ਏਕ ਮਨ ਹੋਈ । ਰਿਦੇ ਬਿਕਾਰ ਨ ਬਯਾਪੇ ਕੋਈ॥੪॥ 
ਅਸ਼ਟਮਿ ਦਿਵਸ ਪ੍ਰਕਾਸ਼ਯੋ ਭਾਨਾ । ਭੋਜਨ ਭੇ ਤਯਾਰ ਬਿਧਿ ਨਾਨਾ। 


ਧਰਮਸਾਲ ਤੇ ਉਠ ਸੁਖਰਾਸਾ । ਗਏ ਸੁਲੱਖਣੀ ਕੇਰ ਅਵਾਸਾ॥੫॥ 


ਬਿਧਿ ਸੋ ਲਗੇ ਕਰਾਵਨ ਸ੍ਰਾਧੂ । ਭਜਹਿਂ' ਸਾਧ ਜਿਹ ਪਰਮ ਅਗਾਧੂ£। 
ਪ੍ਰਾਪਤ ਮੁਕਤਿ ਲੇਇ ਜਿਨ ਨਾਮੂ । ਤਾਂਹਿ ਸ੍ਰਾਧ ਕਯਾ ਕਰਬੇ ਕਾਮੂ ॥੬॥ 


& 


ਤਦਯਪ ਨਰ ਮਰਯਾਦਾ ਪਾਰਨ” । ਲੀਲ੍ਹਾ ਕਰਹੀ' ਨਰਕ ਨਿਵਾਰਨ£। 
ਹੁਤੀ ਸ੍ਰਾਧ£? ਕੀ ਬਿਧਿ ਜੋ ਸਾਰੀ । ਭਲੀ ਪ੍ਰਕਾਰ ਕੀਨਿ ਅਘਹਾਰੀ? ॥ ੭॥ 


ਉਠ ਪੁਨ ਗਮਨੇ ਦੇਗ਼ ਸਥਾਨਾ । ਸਰਬ ਬਿਲੋਕੇ ਭੋਜਨ ਨਾਨਾ। 
ਨੌਰ ਠੌਰ ਨਰ ਭੇਜ ਬੁਲਾਏ । ਸੁਨ ਆਇਸੁਂ? ਸਬ ਹੀ ਚਲ ਆਏ ॥੮॥ 


648 ਆ ਸੰ 
5।। 53000 38000 50101 । ੬0੫9 ੧3101500੫੧)60011.60।। 


ਅਧਿਆਇ 55 ਜੋਤੀ-ਜੋਤ ਸਮਾਉਣ ਦੀਆਂ ਤਿਆਰੀਅ' 


ਅਧਿਆਇ ਪਚਵੰਜਵਾਂ 
(ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ) 


ਦੋਹਰਾ 

ਅਹੰਤਾ (ਹਉਮੈ ਰੂਪੀ) ਬੀਜ ਹੈ, ਮਮਤਾ (ਰੂਪੀ) ਜੜ੍ਹ' ਹੈ, ਪਿਆਰ ਤੇ ਵੈਰ, ਵੱਡੇ ਟਾਹਣੇ£ 
ਹਨ, (ਇਹ ਜੋ ਜੀਵ ਦਿਸ ਰਹੇ ਹਨ) ਇਹ ਪੱਤੇ ਹਨ। ਜੋ ਫਲ-ਫੁੱਲ ਲੱਗੇ ਹਨ (ਇਨ੍ਹਾਂ ਜੀਵ 
ਰੂਪੀ ਪੱਤਿਆਂ ਨੂੰ) ਇਹ ਦੁੱਖ-ਸੁੱਖ ਹਨ। (ਹੇ ਮਨ) ਗੁਰੂ ਜੀ ਨੂੰ ਸਿਮਰ, ਤਾਂ ਜੋ ਇਸ 
ਅਗਿਆਨ ਰੂਪੀ ਦਰਖਤ ਦਾ ਨਾਸ਼ ਹੋਵੇ। ॥੧॥ 


ਚੌਪਈ 
ਸਪਤਮੀ (ਸੱਤਵੀਂ) ਦਾ ਸਾਰਾ ਦਿਨ2, ਇਸ ਤਰਾਂ ਹੀ ਬੀਤ ਗਿਆ ਸੀ, ਜਿਸ ਤਰਾਂ ਵਰਣਨ ਕੀਤਾ 
ਹੈ। ਪਿੰਡਾਂ ਦੇ ਲੋਕ ਜੋ ਉੱਥੇ ਪਹੁੰਚੇ ਹੋਏ ਸਨ, ਉਹ ਸਾਰੇ ਹੀ ਕਰਤਾਰਪੁਰ ਰਹਿ ਪਏ। ॥੨॥ 


ਰਾਤ ਨੂੰ ਉਹ ਉਥੇ ਹੀ ਡੇਰਾ ਕਰਕੇ ਸੌ ਗਏ। ਜਿਨ੍ਹਾਂ ਦੇ ਮਨ ਗੁਰੂ ਦਰਸ਼ਨ ਦੇ ਪ੍ਰੇਮ ਵਿੱਚ ਭਿੱਜੇ 
ਹੋਏ ਸਨ। ਜਦੋਂ ਸਵਾ-ਪਹਿਰ ਰਾਤ“ ਰਹਿ ਗਈ ਤਾਂ ਸਭ ਨੇ ਉਠ ਕੇ ਇਸ਼ਨਾਨ ਕੀਤਾ। ॥੩॥ 


ਫਿਰ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਗਏ। ਉਨ੍ਹਾਂ ਗੁਰੂ ਜੀ ਦੇ ਚਰਨ-ਕਮਲਾਂ ਵਿੱਚ ਸੀਸ 
ਨਿਵਾਏ। ਇੱਕ ਮਨ ਹੋ ਕੇ ਕੀਰਤਨ ਸੁਣਨ ਲੱਗੇ, ਜਿਸ ਨੂੰ ਸੁਣਿਆਂ ਹਿਰਦੇ ਵਿੱਚ ਕੋਈ 
ਵਿਸ਼ੇ-ਵਿਕਾਰ ਨਹੀਂ ਵਿਆਪਦਾ। ॥੪॥ 


ਅਸ਼ਟਮੀ ਵਾਲੇ ਦਿਨ ਜਦੋਂ ਸੂਰਜ? ਚੜ੍ਹਿਆ ਤਾਂ ਭਾਂਤ-ਭਾਂਤ ਦੇ ਭੋਜਨ ਤਿਆਰ ਕੀਤੇ ਗਏ। ਸੁੱਖਾਂ 
ਦੀ ਰਾਸ (ਗੁਰੂ ਜੀ) ਧਰਮਸਾਲਾ ਵਿੱਚੋਂ ਉਠ ਕੇ ਮਾਤਾ ਸੁਲੱਖਣੀ ਜੀ ਕੋਲ ਘਰੇ ਗਏ। ॥੫॥ 


ਬਹੁਤ ਹੀ ਮਰਯਾਦਾ (ਵਿਧੀ) ਅਨੁਸਾਰ (ਗੁਰੂ ਜੀ) ਸ਼ਰਾਧ ਕਰਾਉਣ ਲੱਗੇ, ਜਿਸ ਪਰਮ- 
ਅਥਾਹ£ (ਗੁਰੂ ਜੀ), ਜਿੰਨ੍ਹਾਂ ਦਾ ਸੰਤ ਸਿਮਰਨ ਕਰਦੇ ਹਨ। ਜਿਨ੍ਹਾਂ ਦਾ ਨਾਮ ਲਿਆਂ ਹੀ ਮੁਕਤੀ 
ਪ੍ਰਾਪਤ ਹੋ ਜਾਂਦੀ ਹੈ, ਅਜਿਹੇ ਗੁਰੂ ਜੀ ਵਾਸਤੇ ਸ਼ਰਾਧ ਕਰਵਾਉਣਾ ਕਿਸ ਕੰਮ ਸੀ? ॥੬॥ 


ਫਿਰ ਵੀ ਲੋਕ-ਮਰਿਯਾਦਾ ਦਾ ਪਾਲਣਾ ਕਰਦੇ ਹੋਏ ਨਰਕ ਤੋ' ਛੁਟਕਾਰਾ ਦੁਆਉਣ ਵਾਲੇ (ਗੁਰੂ 
ਜੀ) ਇਕ ਲੀਲਾ ਹੀ ਰਚਾ ਰਹੇ ਸਨ ।(ਇਸ ਤਰਾਂ) ਪਾਪਾਂ ਦਾ ਨਾਸ਼ਨੈ ਕਰਨ ਹਾਰੇ ਗੁਰੂ ਜੀ 
ਨੇ, ਬਹੁਤ ਚੰਗੀ ਤਰਾਂ ਨਾਲ ਸ਼ਰਾਧ ਕਰਨ ਦੀ ਸਾਰੀ ਵਿਧੀ ਭਲੀ ਪ੍ਰਕਾਰ ਕੀਤੀ ॥ ੭॥ 


ਫਿਰ ਉਹ ਉੱਠ ਕੇ ਲੰਗਰ ਵਾਲੇ ਸਥਾਨ 'ਤੇ ਚਲੇ ਗਏ। ਉਨ੍ਹਾਂ ਨੇ ਅਨੇਕਾਂ ਪ੍ਰਕਾਰ ਦੇ ਭੋਜਨ 


ਤੱਕੇ। ਥਾਉੱ'-ਥਾਉ' ਬੰਦੇ ਭੇਜ ਕੇ (ਲੋਕਾਂ ਨੂੰ) ਬੁਲਾਇਆ ਗਿਆ। ਗੁਰੂ ਜੀ ਦੀ ਆਗਿਆ? 
ਸੁਣ ਕੇ ਸਾਰੇ ਹੀ ਚੱਲ ਆਏ ਸਨ ॥੮॥ 


5। 58000 ਹ800( 5000 2। €0%੧ _?? _।੧੫੧0੧%1॥0੫੧60131.00।। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪੰਡਿਤ ਸੰਨਯਾਸੀ ਬੈਰਾਗੀ । ਜੋਗੀ ਪੁਨ ਆਏ ਬਡਭਾਗੀ। 
ਅਵਰ ਭੇਖ ਕੇਤਿਕ ਤਿਹ ਆਏ । ਸਬ ਗੁਰ ਪਾਂਤਹਿਪਾਂਤਿ ਬਸਾਏ ॥੯॥ 


ਚਾਰ ਬਰਨ ਹਿੰਦੂ ਤਿਹ ਥਾਂਈ । ਭਿੰਨ ਭਿੰਨ ਸਭ ਦੀਨ ਬਿਠਾਈ। 
ਮਿਲੇ ਬਹੁਤ ਸਿੱਖ ਸੇਵਕ ਬ੍ਰਿੰਦਾ' । ਪਾਂਤਿ£ ਬਸਾਈ ਸ੍ਰੀ ਸੁਖਕੰਦਾ॥੧੦॥ 


ਆਇਸੁ ਦੀਨ ਅਰਾਲਕ? ਤਾਈਂ' । “ਪ੍ਥਮੇ ਸਤਿਨਾਮ ਮੁਖ ਗਾਈ। 
ਸਭ ਕੋ ਦਿਹੁ ਅਹਾਰ ਬਰਤਾਈ । ਜੇ ਕੋ ਚਹੈ ਸੁ ਦਿਹੁ ਪਹੁੰਚਾਈ”॥੧੧॥ 


ਊਚੇ ਥਲ ਪਰ ਬੈਠੇ ਸੁਆਮੀ । ਸਬਨ ਬਿਲੋਕਤ ਅੰਤਰਜਾਮੀ !। 
ਪ੍ਰੋਸਨ ਲਗੇ ਅਹਾਰ ਘਨੇਰਾ । ਬਹੁਤ ਰਸੋਈਏ ਹੈਹੈ ਬਿਨ ਦੇਰਾ॥੧੨॥ 


ਏਕ ਬਾਰ ਦੇ ਆਵਹਿ ਜਾਂਹੀ । ਬਹੁਰ ਨ ਜਾਚਨ ਕੀ ਰਹਿ ਚਾਹੀ। 
ਜਹਿ' ਮਾਨਵ ਕੀ ਗਿਨਤੀ ਨਾਹੀਂ । ਸਬਨ ਦੀਨ ਕੋ ਛੂਛ” ਨ ਆਹੀ॥੧੩॥ 


ਪੰਚਾਮ੍ਰਿੱਤਂ ਕਚੌਰੀ ਪੂਰੀ । ਪਾਇਸ$ ਪੂਪ” ਸਾਦ ਜਿਨ ਭੂਰੀਦ। 

ਸਿਤਾ? ਘ੍ਰਿੱਤ ਬਹੁ ਊਪਰ ਪਾਏ । ਦਧਿਂ? ਸਲਵਨ ਨੀਕੇ'' ਮਨ ਭਾਏ ॥੧੪॥ 
ਸੂਖਮ ਚਾਵਰ ਪਹਿਤਾਂ£ ਜੁ ਚਾਹੀ । ਤੁਰਤ ਪੁਚਾਵਹਿ' ਸਭ ਕੇ ਪਾਹੀ। 

ਭਯੋ ਅਹਾਰ ਅਖੁਟ ਸਭ ਭਾਂਤੀ । ਬਿਸਮ ਭਏ ਗਤਿ ਕਿਨੈ ਨ ਜਾਤੀ॥੧੫॥ 


ਸਰਬ ਅਘਾਇ'? ਉਠੇ ਜਿਹ ਕਾਲਾ । ਕਹਯੋ ਅਰਾਲਕ ਸੰਗ ਕ੍ਰਿਪਾਲਾ। 
“ਲੇਹ ਅਚਵ'“ ਅਬ ਆਪ ਅਹਾਰਾ । ਬਹੁਰ ਦੇਗ ਕੀ ਕੀਜੈ ਕਾਰਾ॥੧੬॥ 


ਜਾਮ ਜਾਮਨੀ”” ਲੌ ਜੋ ਕੋਈ । ਆਵਹਿ ਜੇ,ਅਚਵਾਉ ਰਸੋਈ”। 
ਅਸ ਕਹਿ ਧਰਮਸਾਲ ਪ੍ਰਭੁ ਆਏ । ਬੈਠੇ ਨਰ ਦਰਸਹਿਂ ਸੁਖ ਪਾਏ ॥੧੭॥ 


5।। 53000 38000 50101 ਹ। ੬0੫9 ਜੀ ੧3101500੫੧)60011.60।। 


ਅਧਿਆਇ 55 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਪੰਡਤ, ਸੰਨਿਆਸੀ, ਬੈਰਾਗੀ ਅਤੇ ਜੋਗੀ ਆਦਿ ਸਭ ਵੱਡੇ ਭਾਗਾਂ ਵਾਲੇ ਪਹੁੰਚ ਗਏ ਸਨ। ਹੋਰ 
ਕਈ ਰੂਪਾਂ (ਭੇਸਾਂ) ਵਾਲੇ ਉਥੇ ਆਣ ਪਹੁੰਚੇ ਸਨ। ਸਾਰਿਆਂ ਨੂੰ ਗੁਰੂ ਜੀ ਨੇ ਪੰਗਤੀਆਂ ਲੁਆ 
ਕੇ ਬਿਠਾ ਦਿੱਤਾ ਸੀ। ॥੯॥ 


ਚੌਹਾਂ ਵਰਣਾਂ ਦੇ ਹਿੰਦੂ ਲੋਕਾਂ, ਜੋ ਉਥੇ ਪਹੁੰਚੇ ਸਨ, ਉਨ੍ਹਾਂ ਨੂੰ ਵੀ ਅਲੱਗ-ਅਲੱਗ ਪੰਗਤੀਆਂ 
ਵਿਚ ਬਿਠਾ ਦਿੱਤਾ ਸੀ। ਸਿੱਖ-ਸੇਵਕ ਬਹੁਤ' ਗਿਣਤੀ ਵਿੱਚ ਆ ਕੇ ਮਿਲੇ ਸਨ, ਉਨ੍ਹਾਂ ਦੀਆਂ 
ਪੰਗਤਾਂ£ ਸੁੱਖਾਂ ਦੇ ਮੂਲ (ਗੁਰੂ ਜੀ) ਨੇ ਬਿਠਾ ਦਿੱਤੀਆਂ ਸਨ। ॥੧੦॥ 


ਜੋ ਰਸੋਈਏ? ਸਨ, ਗੁਰੂ ਜੀ ਨੇ ਉਨ੍ਹਾਂ ਸੱਭ ਨੂੰ ਆਗਿਆ ਦਿੱਤੀ ਕਿ ਸਭ ਤੋ ਪਹਿਲਾਂ ਮੁੱਖੋਂ 
ਸਤਿਨਾਮ ਦਾ ਉਚਾਰਨ ਕਰੋ। ਫਿਰ ਸਭ ਨੂੰ ਲੰਗਰ ਵਰਤਾ ਦੇਵੋ। ਜੇ ਕੋਈ ਮੰਗੇ ਤਾਂ ਉਹੋ 
ਉਸ ਪਾਸ ਪਹੁੰਚਦਾ ਵੀ ਕਰਨਾ। ” ॥੧੧॥ 


ਸੁਆਮੀ (ਗੁਰੂ ਜੀ) ਆਪ ਉੱਚੀ ਥਾਂ `ਤੇ ਬੈਠੇ ਹੋਏ ਸਨ। ਉਥੋ' ਜਾਣੀ-ਜਾਣ (ਗੁਰੂ ਜੀ) ਸਭ 
ਨੂੰ ਦੇਖ ਰਹੇ ਸਨ। ਬਹੁਤ ਸਾਰੇ ਰਸੋਈਏ ਜੋ ਬਿਨਾਂ ਦੇਰੀ ਦੇ ਖੁੱਲ੍ਹਾ-ਡੁੱਲ੍ਹਾ ਭੋਜਨ ਵਰਤਾਉਣ ਲੱਗ 
ਪਏ ਸਨ। ॥੧੨॥ 


ਜਿਸ ਨੂੰ ਉਹ ਇੱਕ ਵਾਰੀ ਦੇ ਆਉਂਦੇ, ਉਸ (ਖਾਣ ਵਾਲੇ) ਨੂੰ, ਦੁਬਾਰਾ ਮੰਗਣ ਦੀ ਲੋੜ ਹੀ 
ਨਾ ਰਹਿੰਦੀ। ਜਿੱਥੇ ਲੋਕਾਂ ਦੀ ਗਿਣਤੀ ਹੀ ਨਹੀਂ ਸੀ ਹੋ ਸਕਦੀ, ਉਥੇ ਸਭ ਨੂੰ ਭੋਜਨ ਵਰਤਾ 
ਦਿੱਤਾ ਗਿਆ, ਕੋਈ ਖਾਲੀ” ਨਾ ਗਿਆ। ॥੧੩॥ 


ਕੜਾਹ”, ਕਚੌਰੀਆਂ, ਪੂਰੀਆਂ, ਖੀਰ£, ਪੂੜੇ”, ਬਹੁਤਦੰ ਹੀ ਸਵਾਦੀ ਸਨ। ਜਿਨ੍ਹਾਂ `ਤੇ ਖੰਡਦੰ- 
ਘਿਉ ਪਾਇਆ ਸੀ ਤੇ ਦਹੀ$-ਸਲੂਣੇ ਵੀ ਬਹੁਤ ਸੁੰਦਰਾਂ” ਅਤੇ ਮਨਭਾਉਂਦੇ ਸਨ ॥੧੪॥ 


ਨਰਮ-ਨਰਮ ਦਾਲਾਂ“-ਚਾਵਲ ਦੀ ਜੋ ਮੰਗ ਕਰਦਾ, ਉਸ ਪਾਸ ਤੁਰੰਤ ਹੀ ਪੁਚਾ ਦਿੱਤੇ ਜਾਂਦੇ। 
ਇਸ ਤਰਾਂ ਹਰ ਤਰਾਂ ਨਾਲ ਅਤੁੱਟ ਲੰਗਰ ਵਰਤਿਆ ਵੇਖ ਕੇ ਲੋਕੀਂ ਹੈਰਾਨ ਸਨ। ਗੁਰੂ ਜੀ 
ਦੀ ਇਸ ਗਤੀ ਨੂੰ ਕੋਈ ਨਾ ਜਾਣ ਸਕਿਆ। ॥੧੫॥ 


ਜਦੋਂ ਸਾਰੇ ਲੋਕੀ" ਰੱਜਾਂ? ਕੇ ਉੱਠ ਖਲੋਤੇ ਤਾਂ ਉਸ ਵਕਤ ਕਿਰਪਾਲੂ (ਗੁਰੂ ਜੀ) ਨੇ ਸਾਰੇ 
ਰਸੋਈਆਂ ਨੂੰ ਕਿਹਾ, “ਹੁਣ ਤੁਸੀਂ ਆਪ ਲੰਗਰ ਛਕਾਂ“ ਲਵੇ। ਫਿਰ ਲੰਗਰ (ਵਰਤਾਉਣ) ਦਾ 
ਕੰਮ ਬਾਅਦ ਵਿੱਚ ਕਰੀ ਜਾਣਾ। ॥੧੬॥ 


ਪਹਿਰ ਰਾਤਾਂ? ਬੀਤੀ ਤੱਕ ਜੋ ਵੀ ਆਵੇ, ਉਸ ਨੂੰ ਲੰਗਰ ਛਕਾਉਂਦੇ ਰਹਿਣਾ। ” ਇਹ ਕਹਿ 


ਕੇ ਪ੍ਰਭੂ ਰੂਪ ਗੁਰੂ ਜੀ ਆਪ ਧਰਮਸਾਲਾ ਵਿੱਚ ਆ ਗਏ, ਜਿਥੇ ਬੈਠੇ ਹੋਏ ਲੋਕ ਉਨ੍ਹਾਂ ਦੇ 
ਦਰਸ਼ਨ ਕਰਕੇ ਸੁੱਖ ਪ੍ਰਾਪਤ ਕਰਦੇ ਸਨ ॥੧੭॥ 


5। 58000 3800 5010 7। ੬0੧ __£2' ।੧80੧1੨॥॥੫੧)60111.0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੂਰ ਦੂਰ ਲੌ ਸੁਧ ਅਸ ਹੋਈ । “ਲਗੇ ਸਮਾਵਨ ਜਗ ਗੁਰ ਜੋਈ'। 
ਸੁਨ ਸੁਨ ਧਨੀ ਸ਼ਾਹ ਜੇ ਰਾਜਾ । ਤੂਰਨਾਂ ਆਵਹਿ' ਤਜ ਤਜ ਕਾਜਾ॥੧੮॥ 


ਹਿੰਦੂ ਤੁਰਕ ਸੁਨਹਿ ਜੇ ਕੋਈ । ਆਵਹਿ ਧਾਇ ਦੇਖ ਹੈ ਸੋਈ। 
ਪਾਰਸ ਲੇਨ ਰੰਕ£ ਜਿਮ ਦੌਰੇ । ਆਵਹਿ' ਮਗ ਗੁਰ ਕੋ ਚੌਫੇਰੇ॥੧੯॥ 


ਨਰ ਨਾਰੀ ਉਰ ਧਾਰ ਹੁਲਾਸੂ । ਭੇ ਬਿਰਕਤ” ਸਮ ਤਜੇ ਅਵਾਸੂ । 
ਗ੍ਰਾਮ ਨਗਰ ਜਹਿ' ਤਹਿ' ਸੁਧ ਹੋਈ । ਟੋਨਾ ਕਰ ਮੋਹੇ ਜਨੁ ਸੋਈ॥੨੦॥ 


ਬਰਜੇ_ਰਹੈ'`ਨ ਕਿਸੂ ਪ੍ਰਕਾਰਾ । ਆਵਹਿ ਗਮਨੇ ਪੁਰ ਕਰਤਾਰਾ। 
ਜਿਨਕੋ ਸ਼ਕਤਿ ਚਲਨ ਮਗ ਨਾਂਹੀ । ਦੁਰਬਲ ਅੰਗਹੀਨ ਜੇ ਆਹੀਂ ॥੨੧॥ 
ਦੋਹਰਾ 

ਬਾਤ ਸੁਨਹਿ' ਜਿਸ ਨਿਕਟਿ ਤੇ ਸ਼੍ਰ ਵਨ” ਦੁਆਰਾ ਸੋਇ। 

ਪਾਵਤ ਬਲ ਜਨੁ ਤਨ ਬਿਖੈ ਚਲਨ ਹਰਖ ਮਨ ਹੋਇ॥ ੨੨॥ 


ਚੌਪਈ 


ਬਿਦਤਾ ਭਈ ਸੁਧ ਜਹਿਂ ਤਹਿ ਸਾਰੇ। -ਲਗੇ ਤਜਨ ਤਨ ਪ੍ਰਥਮ ਉਚਾਰੇ --। 
ਜਿਹ ਜਿਹ ਸੁਨੀ, ਸ਼ਕਤਿ ਜਿਹ ਆਵਨ । ਧਾਏ ਨਰ ਨਿਜ ਦੋਖ ਨਸਾਵਨ॥ ੨੩॥ 


ਸਰੀ ਮੁਖਿ ਸੋਂ ਅਸ ਆਇਸੁ ਹੋਈ । 'ਦੇਗ਼£ ਅਹਾਰ ਅਚੈ ਸਭ ਕੋਈ। 
ਨੀਚ ਕਿ ਊਚ ਰਾਇ ਕੈ ਰਾਨਾ । ਭੋਜਨ ਖਾਇ ਦੇਗ ਤੇ ਨਾਨਾ॥੨੪॥ 
ਅਪਨਾ” ਕੋ ਨ ਕਰਹਿ ਪੁਰ ਆਏ” । ਸੁਨ ਸਿੱਖਨ ਸਭਹੂੰਨ ਸੁਨਾਏ । 
ਅਸ਼ਟਮਿ ਦਿਵਸ ਬਿਤੀਤਯੋ ਸੋਈ । ਸ੍ਰੀ ਗੁਰ ਨਿਕਟ ਭੀਰ ਬਹੁ ਹੋਈ ॥੨੫॥ 


ਏਕ ਸਹਸ£ ਦੋ ਸਹਸ ਕੇ ਟੋਲਾ । ਆਇ ਹਟਹਿ' ਕਰ ਦਰਸ ਅਮੋਲਾ। 
ਮਿਲਹਿਂ ਪਰਸਪਰ ਸੁਜਸ ਸੁਨਾਵਹਿਂ । ਸ੍ਰੀ “ਨਾਨਕ! ਸ੍ਰੀ ਨਾਨਕ! !' ਗਾਵਹਿਂ॥੨੬॥ 


5।। 53000 8001 50101 ਗ 4040 ੧3101500੫੧)60011.60।। 


ਅਧਿਆਇ 55 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਦੂਰ-ਦੂਰ ਤਕ ਇਹ ਖ਼ਬਰ ਪਹੁੰਚ ਗਈ, ' 'ਜੋ ਜਗਤ ਗੁਰੂ ਜੀ ਹਨ (ਉਹ) ਜੋਤੀ-ਜੋਤ ਸਮਾਵਣ 
ਲੱਗੇ ਹਨ। ” ਇਹ ਸੁਣ-ਸੁਣ ਕੇ ਧਨੀ, ਸ਼ਾਹ, ਰਾਜੇ ਆਦਿ ਸਾਰੇ ਹੀ ਆਪਣੇ ਕੰਮ-ਧੰਦੇ ਵਿੱਚੇ 
ਛੱਡ ਕੇ ਤੁਰੰਤ' ਹੀ ਆਉਣ ਲੱਗ ਪਏ ਸਨ ॥੧੮॥ 


ਹਿੰਦੂ, ਤੁਰਕ ਜੋ ਵੀ ਸੁਣਦਾ, ਗੁਰੂ ਜੀ ਦੇ ਦਰਸ਼ਨ ਕਰਨ ਲਈ ਭੱਜਾ ਆਉਂਦਾ। ਗੁਰੂ ਜੀ ਦੇ 
ਦਰਸ਼ਨਾਂ ਲਈ ਚਾਰ-ਚੁਫੇਰੇ ਰਸਤਿਆਂ ਤੋਂ' ਲੋਕੀ ਇਸ ਤਰਾਂ ਦੌੜੇ ਚਲੇ ਆਉਣ, ਜਿਵੇਂ 
ਗਰੀਬ£ ਬੰਦਾ ਪਾਰਸ ਲੈਣ ਲਈ ਭੱਜਦਾ ਹੁੰਦਾ ਹੈ। ॥੧੯॥ 


ਬੰਦੇ, ਔਰਤਾਂ ਸਾਰੇ ਚਾਉ (ਹੌਸਲੇ ਤੇ ਖੁਸ਼ੀ) ਨਾਲ ਤਿਆਗੀਆਂ? ਵਾਂਗ ਘਰਾਂ ਨੂੰ ਛੱਡ ਕੇ ਚਲੇ 
ਆ ਰਹੇ ਸਨ। ਪਿੰਡਾਂ, ਸ਼ਹਿਰਾਂ ਵਿੱਚ ਜਿਥੇ ਕਿਤੇ ਵੀ ਖਬਰ ਪਹੁੰਚੀ, ਲੋਕੀਂ ਇਸ ਤਰਾਂ (ਗੁਰੂ 
ਜੀ ਦੇ ਦਰਸ਼ਨਾਂ ਨੂੰ) ਖਿੱਚੇ ਆਉਣ, ਜਾਣੋ ਟੂਣੇ ਕਰਕੇ ਮੋਹਤ ਕਰ ਦਿੱਤੇ ਹੋਣ। ॥੨੦॥ 


ਕਿਸੇ ਤਰਾਂ ਵੀ ਉਹ ਰੋਕਿਆਂ ਨਹੀਂ ਸਨ ਰੁਕਦੇ। ਉਹ ਸਭ ਹੀ ਕਰਤਾਰਪੁਰ ਆ ਰਹੇ ਸਨ। 
ਜੋ ਅੰਗਹੀਣ, ਕਮਜ਼ੋਰ ਸਨ ਅਤੇ ਜਿਨ੍ਹਾਂ `ਚ ਤੁਰਨ ਦੀ ਸਮਰੱਥਾ ਵੀ ਨਹੀਂ ਸੀ ॥੨੧॥ 


ਦੋਹਰਾ 
ਉਹ ਜਦ ਕਿਸੇ ਕੋਲੋਂ ਆਪਣੇ ਕੰਨਾਂ” ਵਿੱਚ ਇਹ ਗੱਲ ਸੁਣਦੇ (ਕਿ ਗੁਰੂ ਜੀ ਜਾ ਰਹੇ ਹਨ), ਉਹ 
ਸਰੀਰ ਵਿੱਚ ਅਜਿਹੀ ਤਾਕਤ ਪ੍ਰਾਪਤ ਕਰ ਲੈਂਦੇ ਤੇ ਮਨੋ ਅਨੰਦਤ ਹੋ ਕੇ ਚੱਲ ਪੈਂਦੇ। ॥੨੨॥ 


ਚੌਪਈ 

ਇਹ ਖਬਰ ਸਭ ਪਾਸੀ' ਫੈਲ ਗਈ ਕਿ -ਗੁਰੂ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਉਨ੍ਹਾਂ 
ਨੇ ਸਰੀਰ ਤਿਆਗ ਦੇਣਾ ਹੈ-। ਜਿਸ-ਜਿਸ ਨੇ ਵੀ ਇਹ ਖਬਰ ਸੁਣੀ ਅਤੇ ਜਿਸ ਵਿੱਚ ਆਉਣ 
ਦੀ ਤਾਕਤ ਸੀ, ਉਹ ਆਪਣੇ ਪਾਪ ਦੂਰ ਕਰਵਾਉਣ ਲਈ ਭੱਜੇ ਆਉਂਦੇ ਸਨ। ॥੨੩॥ 


ਗੁਰੂ ਜੀ ਦੇ ਮੁੱਖ ਤੋਂ ਆਗਿਆ ਹੋਈ, “ “ਹਰ ਇਕ ਲੰਗਰ£ ਵਿਚੋਂ ਭੋਜਨ ਛਕੇ । ਭਾਵੇਂ ਕੋਈ ਉੱਚਾ ਜਾਂ 
ਨੀਵਾਂ ਹੋਵੇ ਅਤੇ ਭਾਵੇਂ ਕੋਈ ਰਾਜਾ ਜਾਂ ਰਾਣਾ ਹੋਵੇ, ਲੰਗਰ ਵਿੱਚੋਂ ਭਾਂਤ-ਭਾਂਤ ਦੇ ਭੋਜਨ ਛਕਣ ॥੨੪॥ 


ਕਰਤਾਰਪੁਰ ਵਿੱਚ ਆ ਕੇ ਕੋਈ ਵੀ ਆਪਣਾ” ਭੋਜਨ ਨਾ ਤਿਆਰ ਕਰੇ। ” ਸਿੱਖਾਂ ਨੇ ਗੁਰਾਂ 
(ਦਾ ਆਦੇਸ਼) ਸੁਣ ਕੇ ਸਭ ਨੂੰ ਦੱਸ ਦਿੱਤਾ । ਉਨ੍ਹਾਂ ਦਾ ਅਸ਼ਟਮੀ ਦਾ ਦਿਨ ਬੀਤ ਗਿਆ ਸੀ, 
ਗੁਰੂ ਜੀ ਦੇ ਕੋਲ ਬਹੁਤ ਸੰਗਤ ਜੁੜ ਗਈ ਸੀ। ॥੨੫॥ 


ਸੌ-ਸੋਝ, ਦੋ-ਦੋ ਸੌ ਦੀਆਂ ਟੋਲੀਆਂ ਆ ਰਹੀਆਂ ਸਨ ਅਤੇ ਗੁਰੂ ਜੀ ਦੇ ਵਡਮੁੱਲੇ ਦਰਸ਼ਨ 
ਕਰਕੇ ਪਿੱਛੇ ਮੁੜਦੀਆਂ ਜਾਂਦੀਆਂ । ਉਹ ਮਿਲ ਕੇ ਗੁਰੂ ਜੀ ਦਾ ਸੋਹਣਾ ਜਸ ਸੁਣਾਉਂਦੇ “ਹੋ 
ਸ੍ਰੀ ਨਾਨਕ! ਹੇ ਸ੍ਰੀ ਨਾਨਕ!” ਕਹਿੰਦੇ ਹੋਏ ਗਾਉਂਦੇ ਸਨ। ॥੨੬॥ 


5।। 5800੫ 9800 5010। ਹ। 00੧ 65₹|੧੩॥੧00815॥0੧(001018.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਜੈ ਜੈਕਾਰ ਜਹਾਂ ਤਹਿ' ਹੋਵਤਿ । ਮਨਹੁ ਕੁਕਰਮਨਿ ਕੀ ਮਲ ਧੋਵਤ । 
ਦੇਖਹਿਂ' ਕਰੂਨਾ ਦ੍ਰਿਸ਼ਟ ਕ੍ਰਿਪਾਲਾ । ਜਸ ਇੱਛਾ ਤਸ ਪੁਰਹਿਂ ਦਯਾਲਾ॥ ੨੭॥ 


ਬਿੱਪ੍ੰ ਬੈਸ ਖੱਤ੍ਰੀ ਬਹੁ ਆਏ । ਸ਼ੂਦਰ ਤੁਰਕ ਭੀਰ ਧਰ ਭਾਏ । 
ਜੇ? ਮੁਲਤਾਨ ਮਦੀਨੇ ਮਾਂਹੀ । ਮੱਕੇ ਪੀਰ ਸ਼ਕਤਿ ਧਰ ਆਹੀ॥੨੮॥ 


ਗੁਰ ਸੁਧ ਸੁਨਤ ਬੇਗ” ਸੋ ਆਏ । ਦਰਸ਼ਨ ਕਰਹਿ ਜਨਮ ਫਲ ਪਾਏ। 
ਅੰਬੀਏ? ਬਹੁਰ ਔਲੀਏ£ ਜੇਈ । ਹੁਤੇ ਪਿਕੰਬਰ, ਆਏ ਤੇਈ” ॥੨੯॥ 


ਸਬਕੇ ਆਇਸੁ ਖਾਨ ਅਹਾਰਾ । ਬਰਤੈ ਦੇਗ ਸੁ ਪ੍ਰਥਮ ਪ੍ਰਕਾਰਾ। 
ਜੱਦਪਿਦ ਅਨਗਨ ਮਾਨਵ ਭੀਰੰ । ਤੋਟ ਨ ਆਵਤ ਭਈ ਗਹੀਰੰ? ॥੩੦॥ 


ਦੇਖਤ ਬਿਸਮੈ' ਹੈ ਨਰ ਜਾਂਹੀ । ਇਤੋ ਅਹਾਰ ਆਇ ਕਿਸ ਥਾਹੀ। 
ਲਖ ਨ ਸਕੈ, ! ਸਬ ਕੀ ਮਤਿ ਹਾਰੀ । “ਧੰਨ ਧੰਨ ਸ੍ਰੀ ਗੁਰੂ” ਉਚਾਰੀ॥ ੩੧॥ 


ਭੀਰ ਪ੍ਰਭੂ ਕੇ ਭਈ ਚੁਫੇਰੇ । ਬੰਦਹਿੰ, ਜਾਨਹਿਂ -ਭਾਗ ਬਡੇਰੇ। 
ਜਨਮ ਹਮਾਰੋ ਸਫਲੋ ਹੋਵਾ । ਜਗ ਗੁਰੁ ਕੋ ਇਸ ਛਿਨ ਮੁਖ ਜੋਵਾ'$--॥੩੨॥ 


ਛਪੈ ਛੰਦ 

ਚ਼ਉਰਾਸੀ ਜੇ ਸਿੱਧ ਨਾਥ ਨਉ ਜਤੀ ਮਿਲੇ ਤਬ। 
ਸੁਧ ਸੁਨ ਸ੍ਰੋਨਨ ਬਿਖੈ ਸੰਗ ਗੋਰਖ ਲੈਕੇ ਸਬ । 

ਗਮਨ ਕੀਨ ਤਤਕਾਲ ਆਇਗੇ ਪੁਰ ਕਰਤਾਰਾ। 
ਦਰਸ਼ਨ ਕਰ ਹਰਖਾਇ ਬਦਨ “ਆਦੇਸ਼”ਉਚਾਰਾ। 


ਪ੍ਰਭੂ ਜਥਾ'' ਜੋਗ ਸਨਮਾਨ ਕਰ ਮ੍ਰਿਦੁਲ'ਂ? ਬਚਨ ਕਰ ਪਰਸਪਰ। 
ਪੁਨ ਤਟ ਡੇਰਾ ਐਰਾਵਤੀ'? ਕਰਿਓ ਰਿਦੇ ਆਨੰਦ ਭਰ॥ ੩੩॥ 


5।। 5800੫ 28000 5010 ਹ। 008੫ ੧3101500੫੧)60011.60।। 


ਅਧਿਆਇ 55 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਜਿਥੇ ਕਿਥੇ (ਗੁਰੂ ਜੀ ਦੇ ਜਸ ਦੀ) ਜੈ ਜੈਕਾਰ ਹੁੰਦੀ ਸੀ। ਮਾਨੋ ਲੋਕੀਂ ਆਪਣੇ ਬੁਰੇ ਕਰਮਾਂ 
ਵਾਲੇ ਮਨਾਂ ਦੀ ਮੈਲ ਧੋ ਰਹੇ ਹੋਣ। _ਕਿਰਪਾ-ਨਿਧਾਨ (ਗੁਰੂ ਜੀ) ਉਨ੍ਹਾਂ ਉੱਪਰ ਦਇਆ- 
ਦ੍ਰਿਸ਼ਟੀ ਨਾਲ ਤੱਕਦੇ ਅਤੇ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰ ਰਹੇ ਸਨ” ॥੨੭॥ 


ਬ੍ਰਾਹਮਣ, ਵੈਸ ਅਤੇ ਖੱਤਰੀ (ਵਗੈਰਾ) ਸਾਰੇ ਹੀ ਭਾਰੀ ਗਿਣਤੀ ਵਿੱਚ ਪਹੁੰਚੇ ਸਨ। ਸੂਦਰਾਂ 
ਤੋਂ ਇਲਾਵਾ ਤੁਰਕ ਵੀ ਬਹੁਤ ਗਿਣਤੀ ਵਿੱਚ ਸਨ।ਜੋ? ਮੁਲਤਾਨ, ਮਦੀਨੇ ਤੇ ਮੱਕੇ ਵਿੱਚ 
ਸ਼ਕਤੀਸ਼ਾਲੀ ਪੀਰ ਵੀ ਸਨ। ॥੨੮॥ 


ਉਹ ਗੁਰੂ ਜੀ ਦੀ ਇਹ ਖਬਰ ਸੁਣ ਕੇ ਤੇਜ਼ੀ” ਨਾਲ ਪਹੁੰਚ ਗਏ । ਜਿਨ੍ਹਾਂ ਦਰਸ਼ਨ ਕਰਕੇ 
ਆਪਣਾ ਜਨਮ ਸਫਲਾ ਕੀਤਾ। ਹੋਰ ਜੋ ਨਬੀ”, ਵਲੀ£ ਤੇ ਪੈਗੰਬਰ ਸਨ, ਉਹ” ਵੀ ਉਥੇ ਉਨ੍ਹਾਂ 
ਕੋਲ ਪਹੁੰਚੇ ਸਨ। ॥੨੯॥ 


ਸਾਰਿਆਂ ਨੂੰ ਭੋਜਨ ਛਕਣ ਦੀ ਆਗਿਆ ਦਿੱਤੀ ਗਈ ਸੀ। ਲੰਗਰ ਪਹਿਲਾਂ ਦੀ ਤਰਾਂ ਹੀ ਵਰਤ 
ਰਿਹਾ ਸੀ। ਭਾਵੇ£ ਲੋਕਾਂ ਦੀ ਅਣਗਿਣਤ ਭੀੜ ਹੋ ਗਈ ਸੀ, ਫਿਰ ਵੀ ਲੰਗਰ ਭੰਡਾਰ? ਅਤੁੱਟ 
ਸੀ, ਕੋਈ ਤੋਟ ਨਹੀਂ ਸੀ ਆ ਰਹੀ। ॥੩੦॥ 


ਜੋ ਲੋਕ ਉਥੇ ਆਏ ਸਨ, ਇਹ ਵੇਖ ਕੇ ਬਹੁਤ ਹੀ ਹੈਰਾਨ ਹੋ ਰਹੇ ਸਨ ਕਿ ਇਤਨਾ ਭੋਜਨ 
ਕਿਥੋਂ ਆ ਰਿਹਾ ਹੈ? ਸਮਝ ਹੀ ਨਾ ਸਕੇ! ਉਨ੍ਹਾਂ ਸਭ ਦੀ ਮੱਤ ਹਾਰ ਗਈ ਸੀ ਤੇ ਸਾਰੇ “ਧੰਨ 
ਧੰਨ ਸ੍ਰੀ ਗੁਰੂ ਜੀ” ਦਾ ਉਚਾਰਨ ਕਰੀ ਜਾਂਦੇ ਸਨ। ॥੩੧॥ 


ਪ੍ਰਭੂ (ਗੁਰੂ) ਜੀ ਦੇ ਚਾਰ-ਚੁਫੇਰੇ ਬਹੁਤ ਭੀੜ ਇਕੱਤਰ ਹੋ ਗਈ ਸੀ। (ਲੋਕੀਂ) ਹੱਥ ਬੰਨ੍ਹੀਂ 
ਖੜ੍ਹੇ, ਆਪਣੇ-ਆਪ ਨੂੰ ਸਮਝਦੇ (ਕਿ) - ਅਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ। ਜਗਤ ਗੁਰੂ 
ਜੀ ਨਾਲ ਪਲ ਦੀ ਪਲ ਜੁੜਾਂ? ਕੇ ਸਾਡਾ ਜਨਮ ਸਫਲਾ ਹੋ ਗਿਆ ਹੈ-। ॥੩੨॥ 


ਛਪਯ ਛੰਦ 

ਖਬਰ ਸੁਣ ਕੇ ਜੋ ਚੌਰਾਸੀ ਸਿੱਧ ਨਾਥ ਸਨ ਤੇ ਨੌ ਜਤੀ ਸਨ, ਸਾਰੇ ਇਕੱਠੇ ਹੋ ਕੇ ਗੁਰੂ ਜੀ 
ਨੂੰ ਮਿਲੇ ਸਨ। ਆਪਣੇ ਕੰਨੀਂ ਇਹ ਖਬਰ ਸੁਣ ਕੇ ਸਭ ਗੋਰਖ ਨੂੰ ਨਾਲ ਲੈ ਕੇ ਉਥੋਂ ਚੱਲ ਪਏ 
ਸਨ ਤੇ ਜਲਦੀ-ਜਲਦੀ ਨਾਲ ਕਰਤਾਰਪੁਰ ਆ ਪਹੁੰਚੇ। ਗੁਰੂ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਨੇ 
ਖੁਸ਼ ਹੋ ਕੇ ਮੁੱਖੋਂ “ਆਦੇਸ, ਆਦੇਸ” ਦਾ ਉਚਾਰਨ ਕੀਤਾ ਸੀ ਤਾਂ ਗੁਰੂ ਜੀ ਨੇ ਆਪਸ ਵਿੱਚ 
ਇੱਕ-ਦੂਜੇ ਨਾਲ ਕੋਮਲ? ਬਚਨ ਕੀਤੇ ਤੇ ਯੋਗਤਾ ਅਨੁਸਾਰਾਂ' ਸਭ ਦਾ ਆਦਰ-ਮਾਣ ਕੀਤਾ। 
ਫਿਰ ਗੁਰੂ ਜੀ ਨੇ ਖੁਸ਼ੀ-ਖੁਸ਼ੀ ਅਨੰਦ ਚਿੱਤ ਹੋ ਕੇ, ਰਾਵੀ? ਦੇ ਕਿਨਾਰੇ ਉੱਤੇ ਜਾ ਕੇ ਡੇਰਾ ਕਰ 
ਲਿਆ ॥੩੩॥ 


__$। 53000 9800 500। ਹ। 6049 655 ।80115001600੧8.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਤਿਹ ਅਨਮਿਖਾਂ ਮੁਖ ਭਈ ਅਰੁਨਤਾ£ ਜੋਤ ਪ੍ਰਕਾਸ਼ੀ । 

ਸਵਿਤਾ? ਦਿਪਤ ਪ੍ਰਭਾਤਿ,ਸਿਖ ਮੁਖ ਅਪਜ” ਬਿਗਾਸੀ । 

ਚਖਂ ਚਕੋਰ ਚਿਤਵੰਤ ਚੰਦ੍ਰਮਾ ਚਾਰੁ ਬਦਨ ਛਬਿ। 

ਦਰਸ਼ਨ ਕਰ ਸੁਖ ਪਾਇ ਰਹੇ ਬਿਸਮਾਇ ਰਿਦੇ ਸਬ । 

ਇਸ ਬਿਧਿ ਪ੍ਰਤਾਪ ਅਦਭੂਤ ਭਯੋ ਕਹਿ ਨ ਜਾਇ ਕਵਿ ਅਲਪ ਮਤਿ। 

ਸਬ ਅਹਿਪਤ£,ਗਣਪਤਿ”,ਸਾਰਦਾ, ਲਖ ਨ ਸਕਹਿ' ਜਿਹ ਅਲਖ ਗਤਿ॥੩੪॥ 


ਨੌਮੀ ਕੇ ਦਿਨ ਅਮਰ ਧਰੇ ਮਾਨੁਖ ਤਨ ਆਏ। ਇੱਦ੍ੰ, ਚੰਦ੍ , ਦਿਨਿੰਦਦ, ਪੌਨ ਅਲਕਿੰਦ੍ਰਂ ਸੁਹਾਏ। 
ਬ੍ਰਿਸਪਤਿ, ਜਲਪਤਿ, ਜਯੰਤ'ਂ? ਅਪਰ ਇਤਆਦਿਕ ਸਬਹੀ। 

ਤੇਤਿਸ ਕੋਟ ਸੰਮੂਹ ਆਨ ਪਹੁੰਚਤ ਭੇ ਤਬਹੀ । 

ਪੁਨਿ ਚਤੁਰ ਬੇਦ ਨਿਜ ਰੂਪ ਧਰ ਪ੍ਰਗਟਿ ਭਏ ਕਰਤਾਰਪੁਰ । 

ਮਿਲਿ ਅਨਿਕ ਭਾਂਤਿ ਉਸਤਤਿ ਭਨਹਿ' ਅਤਿ ਉਤਸ਼ਵ ਕਰ ਹਰਖ ਉਰ॥ ੩੫॥ “2? 


ਨਰਾਜ ਛੰਦ 


“ਨਮਸਤ ਆਦਿ ਰੂਪਣੰ ਸਮਸਤ ਮੈਂ ਬਿਰਾਜ ਹੀ । ਮਯੰਕਾ' ਮਾਂਹਿ ਕ੍ਰਾਂਤਿ, ਮਾਰਤੰਡ? ਦੀਪ ਛਾਜਹੀ। 
ਸਪੰਦਾਂ” ਮੈਂ ਪ੍ਰਭੰਜਨੰ'“ ਜਲੰ ਦ੍ਰਵੰਤ ਰੂਪ ਹੋ ।ਅਕਾਸ਼ ਮੈਂ ਵਿਕਾਸ਼ ਤੂੰ, ਧਰਾ ਧ੍ਰਿਤੀਂ” ਅਨੂਪ ਹੋ॥ ੩੬॥ 


ਸੁ ਤੇਜ ਮੈਂ ਹੁਤਾਸਨੰ'£,ਸਮੁੰਦ੍ਰ ਮੈਂ ਗੰਭੀਰਤਾ । ਸੰਤੋਖ ਬਿੱਪੂ ਬ੍ਰਿੰਦ ਜੇ ਛਤ੍ਰੀਨ ਬੀਚ ਬੀਰਤਾ। 
ਮਝਾਰਾਂ ” ਬੈਸ਼ ਬਾਨਜੰ, ਸੁ ਸੇਵ ਸੂਦ ਵਾਨਯੰ। ਭਿਖਾਰ ਮਾਂਹਿਂ ਜਾਚਨਾ, ਦਤਾਰ ਮਾਂਹਿ ਦਾਨਯੰ॥੩੭॥ 


ਨਰੇਸ਼ ਮੈਂ ਨਰੇਸ਼ਤਾ ਸੁ ਰੰਕ ਮਾਂਹਿਂ ਰੰਕਤਾ । ਸਥਾਵਰੋਂ$ ਸਥਿਰਤਤਾ, ਚਰੀ? ਬਿਖੈ ਚਰੰਤਤਾ। 
ਕ੍ਰਿਪਾਲ ਮੈਂ ਦਯਾ ਸਰੂਪ, ਕੂਰ£? ਮੈਂ ਸੁਕੂਰਤਾ । ਕਿ ਊਨ ਮਾਂਹਿ ਊਨਤਾ, ਸੰਪੂਰਨੰ ਸਪੂਰਤਾ॥੩੮॥ 


ਸਮੂਹ ਮੈਂ ਸਮੂਹ ਰੂਪ, ਬੀਜ ਬੀਚ ਬੀਜਤਾ । ਸਰੋਸ?' ਮਾਂਹਿ ਰੋਸਤਾ, ਪ੍ਰਸੀਜ ਮੈਂ' ਪ੍ਰਸੀਜਤਾ। 
ਤਪੀ ਬਿਖੈ ਤਪੰਤਤਾ, ਪ੍ਰਕਾਸ਼ ਮੈਂ ਪ੍ਰਕਾਸ਼ਤਾ ।ਜਿ ਤੱਤ ਗਯਾਤ ਮਾਨਵੰ ਸੁ ਤਾਂਹਿ ਐਸ ਭਾਸਤਾ॥੩੯॥ 


5॥ 500੫ 2800 5॥0। 2 ੬0੫੪7” __।੧8੧00&੧੨॥0੫੪0141.60। 


ਅਧਿਆਇ 55 ਜੌਤ-ਜਤ ਸਮਾਚੁਣ ਦਆ ਤਿਆਰੀਆਂ 


ਉਸੇ ਵਕਤ' ਗੁਰੂ ਜੀ ਦੇ ਮੁੱਖੜੇ ਤੇ ਸੁਰਖ਼£ ਜੋਤ ਪ੍ਰਕਾਸ਼ਮਾਨ ਹੋਈ ਜਿਵੇਂ ਪਰਭਾਤ ਦਾ 
ਸੁਰਜ2(ਲਾਲੀ-ਰੁਪ) ਪ੍ਰਕਾਸ਼ਦਾ ਹੈ । ਸਿੱਖਾਂ ਦੇ ਮੁੱਖ ਕਮਲ” ਵਾਂਗ ਖਿੜੇ ਸਨ। (ਸਿੱਖਾਂ ਦੇ) 


9 


ਨੇਤਰ” ਚਕੋਰ ਵਾਂਗੂੰ ਹੋ ਕੇ ਗੁਰੂ ਜੀ ਦੇ ਸੋਹਣੇ ਮੁੱਖ ਦੀ ਚੰਦਰਮਾ ਵਰਗੀ ਛੱਬ (ਚਮਕ) ਨੂੰ 
ਵੇਖ ਰਹੇ ਸਨ। ਸਾਰੇ ਹੀ ਗੁਰੂ ਜੀ ਦੇ ਦਰਸ਼ਨ ਕਰਕੇ, ਖੁਸ਼ ਚਿੱਤ ਹੋਏ ਸੁੱਖ ਪ੍ਰਾਪਤ ਕਰਦੇ 
ਰਹੇ। ਇਸ ਤਰਾਂ ਬਹੁਤ ਹੀ `ਗੁਰੂ ਜੀ ਦਾ ਅਦਭੁੱਤ ਪਰਤਾਪ ਪਰਗਟ ਹੋ ਰਿਹਾ ਸੀ (ਕਵੀ 
ਕਹਿੰਦਾ ਹੈ), ਮੈਥੋਂ, ਤੁੱਛ ਬੁੱਧੀ ਵਾਲੇ ਤੋਂ ਕਿਹਾ ਨਹੀਂ ਜਾ ਸਕਦਾ। ਸ਼ੇਸ਼ਨਾਗ£, ਗਣੇਸ਼ਾ, 
ਸਰਸਵਤੀ ਸਾਰੇ ਵੀ ਇਸ ਅਲਖ ਗਤ (ਗੁਰੂ ਜੀ) ਦੀ ਲੱਖਣਾ ਨਹੀਂ ਸੀ ਲਾ ਸਕਦੇ । ॥੩੪॥ 


ਨੌਮੀ ਦੇ ਦਿਨ ਇੰਦਰ, ਚੰਦਰਮਾ, ਸੁਰਜ£ (ਦੇਵਤੇ ਆਦਿ) ਜੋ ਅਮਰ ਹੋ ਚੁੱਕੇ ਸਨ ਤੇ 

ਅਲਕਾਪੁਰੀ ਦਾ ਮਾਲਕ ਕੁਥੇਰ£ ਆਦਿ ਸਭ ਹੀ ਮਨੁੱਖੀ ਤਨ ਧਾਰ ਕੇ ਆਏ ਸੋਭਦੇ ਸਨ। ਉਦੋਂ 

ਹੀ ਬ੍ਰਹਸਪਤਿ, ਜਲਪਤੀ, ਉਪੇਂਦਰਾਂ? ਇੰਦਰ ਦਾ ਪੁੱਤਰ ਅਤੇ ਹੋਰ ਜੋ ਤੇਤੀ ਕਰੋੜ ਦੇਵਤੇ ਸਨ, 

ਉਥੇ ਆਣ ਪਹੁੰਚੇ ਸਨ। ਫਿਰ ਚਾਰੋਂ ਵੇਦ ਮਨੁੱਖੀ ਰੂਪ ਵਿੱਚ ਕਰਤਾਰਪੁਰ ਪਰਗਟ ਹੋਏ ਤੇ ਉਹ 
ਰ ਮਿਲ ਕੇ ਬਹੁਤ ਖੁਸ਼ ਹੋ ਕੇ ਮਨ ਹੀ ਮਨ ਗੁੱਰੂ ਜੀ ਦੀ ਉਸਤਤ ਕਰਦੇ ਸਨ ॥੩੫॥ 


ਨਰਾਜ ਛੰਦ 

“ਨਮਸਕਾਰ ਹੈ (ਉਸ) ਆਦਿ-ਰੂਪ ਨੂੰ, ਜੋ ਸਭਨਾਂ ਵਿੱਚ ਬਿਰਾਜਮਾਨ ਹੈ। ਚੰਦ _ ਵਿਚਲੀ 
ਸੁੰਦਰਤਾ ਤੁਸੀ' ਹੋ, ਸੂਰਜ? ਵਿੱਚ ਪ੍ਰਕਾਸ਼ ਰੂਪ (ਹੋ ਕੇ ਤੁਸੀ' ਹੀ) ਸੋਭ ਰਹੇ ਹੋ, ਵਾਯੂ'“ 
ਵਿੱਚ ਆਪ ਵੇਗਾਂ? ਰੂਪ ਹੋ। ਜਲ ਵਿੱਚ ਆਪ ਢ੍ਰਵ ਦੇ ਵਹਿਣ ਰੂਪ ਹੋ। ਅਕਾਸ਼ ਵਿੱਚ ਤੁਸੀਂ 
ਫੈਲਾਵ ਰੂਪ ਹੋ, ਧਰਤੀ ਵਿੱਚ ਅਚਰਜ ਟਿਕਾਉ5 (ਧੀਰਜ) ਰੂਪ ਹੋ। ॥੩੬॥ 


ਅਗਨੀ!5 ਵਿੱਚ ਤੇਜ ਰੂਪ ਹੋ, ਸਮੁੰਦਰ ਵਿੱਚ ਗੰਭੀਰਤਾ ਰੂਪ ਹੋ। ਸਾਰੇ ਬ੍ਰਾਹਮਣਾਂ ਵਿੱਚ ਸੰਤੋਖ 
ਰੂਪ ਹੋ ਤੇ ਖੱਤਰੀਆਂ ਵਿੱਚ ਬੀਰਤਾ ਰੂਪ ਹੋ। ਵੈਸ਼ਾਂ ਵਿੱਚ? ਵਣਜ ਰੂਪ ਅਤੇ ਸ਼ੂਦਰਾਂ ਵਿੱਚ 
ਸੇਵਾ ਰੂਪ ਹੋ। ਭਿਖਾਰੀਆਂ ਵਿੱਚ ਮੰਗ ਰੂਪ ਅਤੇ ਦਾਤਿਆਂ ਵਿੱਚ ਦਾਨੀ ਰੂਪ ਹੋ। ॥੩੭॥ 


ਰਾਜਿਆਂ ਵਿੱਚ ਰਾਜ (ਰੂਪ) ਤੇ ਕੰਗਾਲਾਂ ਵਿੱਚ ਗਰੀਬੀ (ਰੂਪ) ਹੋਂ । ਅ-ਚੱਲਾਂ$ (ਨਾ ਟੂਰਨ 
ਵਾਲੇ) ਪੱਥਰ, ਬਿਰਛ ਆਦਿ ਵਾਂਗ ਟਿਕਾਉ ਰੂਪ ਅਤੇ ਚੱਲਣ'? ਵਾਲਿਆਂ ਵਾਂਗ ਚਾਲ ਰੂਪ 
ਹੋ। ਕਿਰਪਾਲੂ ਵਿੱਚ ਕਿਰਪਾ ਰੂਪ ਤੇ ਕਠੋਰ£! ਵਿੱਚ ਕਰੜਾਈ ਰੂਪ ਹੋ। ਊਣਿਆਂ ਵਿੱਚ 
ਊਣਤਾ (ਰੂਪ) ਅਤੇ ਸੰਪੂਰਨ ਵਿੱਚ ਪੂਰਨ (ਰੂਪ) ਹੋ। ॥੩੮॥ 


ਸਮੂਹ ਵਿੱਚ ਤੁਸੀਂ ਸਾਰੇ ਦੇ ਸਾਰੇ ਅਤੇ ਬੀਜ ਵਿੱਚ ਬੀਜਤਾਈ (ਪੁੰਗਰਨ) ਵਾਂਗ ਰੂਪਮਾਨ ਹੋ । 
ਗੁਸੈਲਾਂ£ ਵਿੱਚ ਗੁੱਸਾ ਰੂਪ ਹੋ ਅਤੇ ਪਰਸੰਨਾਂ ਵਿੱਚ ਪਰਸੰਨ ਰੂਪ ਹੋ। ਤਪੀਆਂ ਵਿੱਚ 
ਤਪੱਸਿਆ ਤੇ ਪ੍ਰਕਾਸ਼ ਵਾਲਿਆਂ ਵਿੱਚ ਪ੍ਰਕਾਸ਼ ਰੂਪ ਹੋ। ਜੋ ਤੱਤ ਗਿਆਨ ਵਾਲੇ ਮਨੁੱਖ ਹਨ, 
ਉਨ੍ਹਾਂ ਨੂੰ ਇਉ' (ਰੂਪ) ਭਾਸਦਾ ਹੈ ॥੩੯॥ 


657 


5।। 53000 38000 50101 ਹ। ੬0੫9 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਪ੍ਰਭੂ ਸਮਸਤ ਲੋਕ ਕੈ ਸਮਸਤ ਕੇਰ' ਕਾਰਣੰ। ਸਮਸਤ ਕੋ ਸਮ੍ਹਾਰ ਕੈ ਕਰੰਤ ਪ੍ਰੱਤਿਪਾਰਣੰ?। 
ਸਮਸਤ ਕੇ ਸੰਘਾਰਕੰ ਸਮਾਨ ਕੋਇ ਔਰ ਨਾ। ਜਹਾਂ ਤਹਾਂ ਬਿਰਾਜਤੇ ਕਹੂੰਕ? ਊਣ ਨੌਰ ਨਾ॥੪੦॥ 


ਸਮਸਤ ਬੀਚ ਤੂੰ ਬਸੈਂ,ਸਮਸਤ ਮਾਂਹਿ ਤੋਹਿ ਹੈ'। ਮਿਲੋ ਨਿਰਾਲਮਾ ਰਹੈਂ,ਅਲੇਪ ਹੈਂ ਅਮੋਹ ਹੈ'। 
ਅਨਾਦਿ ਤੂੰ, ਅਜਾਦਿ” ਤੂੰ, ਸਕੈਵਲੀ”, ਅਕਾਰਣੰ। ਅਸੰਗ ਹੋ, ਅਭੰਗ ਹੋ, ਅਨੰਗ ਦੋਖ ਹਾਰਣੰ5॥੪੧॥ 


ਅਨੰਤ ਸ੍ਰੀ ਮਹੰਤ,ਸਰਬ ਕੰਤ, ਮੋਹ ਭੰਜਨੰ। ਅਧਾਰ ਲੋਕ ਚਉਦਹੂੰ, ਅਪਾਰ ਰੂਪ, ਰੰਜਨੰ”। 
ਨਿਰੰਜਨੰ5 ਅਗੰਜਨੰ, ਅਸ੍ਰਿਜਨੰ ਸੁਜਾਨਿਯੰ। ਸਦੀਵ ਨੇਤਿ ਨੇਤਿ ਭੂਤ ਭਬਿਯੰ?ੈ ਬਖਾਨਿਯੰ॥੪੨॥ 


ਗੁਰੂ ਸਰੂਪ ਧਾਰ ਸੱਤਿਨਾਮ ਕੋ ਪਦੈਸਿਯੰ'?। ਪਖੰਡ ਕੋ ਨਿਕੰਦ ਕੈ ਨ ਮਾਨ ਛੋਰ ਲੇਸਯੰ। 
ਅਨੰਦ,ਹੀਨ ਦੁੰਦ ਕੇ, ਮੁਕੰਦ, ਸਰਬ ਬੰਦ ਜੂਂ' । ਨਮਸਤਯੰ, ਨਮਸਤਯੰ, ਨਮਸਤਯੰ, ਗੁਬਿੰਦ ਜੂ॥੪੩॥ 


ਛਪਯ ਛੰਦ 

ਭਾਉ ਭਗਤਿ ਬਿਸਤਾਰ ਗੁਰੂ ਸਿੱਖੀ ਜਗ ਕੀਨੀ। 

ਪੂਰਬ ਸਾਧਨ ਮੁਕਤਿ ਕਰਤ ਔਰੇ ਬਿਧਿ ਚੀਨੀ'। 

ਤਿਨ ਤੇ ਤੁਮਹਿਂ ਸੁਖੇਨ ਕੀਨ ਇਹੁ ਰੀਤ ਨਵੀਨੀ। 

ਗਾਡੀ ਰਾਹੁ ਚਲਾਇ ਨਰਨ ਕੋ ਸੁਭ ਮਤਿ ਦੀਨੀ। 

ਪ੍ਰਭੂ ! ਨਮਹਿ ਨਮਹਿ ਪੁਨ ਪੁਨ ਨਮਹਿ, ਚਰਨ ਸ਼ਰਨ ਤਾਰਨ ਤਰਨ । 
ਦੁਖ ਦਰਨ,ਕਰਨ ਸੁਖ,ਹਰਨ ਅਘ, ਸ੍ਰੀ ਨਾਨਕ ਕਾਰਨ ਕਰਨ” ॥੪੪॥ 


ਦੋਹਰਾ 
ਕਰ ਉਸਤਤਿ ਇਸ ਭਾਂਤਿ ਕੀ ਰਹੇ ਨਗਰ ਕਰਤਾਰ। 
ਅਨਿਕ ਲੋਕ ਜਹਿਂ ਆਵਈ, ਹੋਵਤ ਜੈਜੈਕਾਰ॥ ੪੫॥ 


658 
੨1 5800੫ 08001 ੨1੧0੧ .। ੬0੫9 ੧3101500੫੧)60011.60।। 


ਅਧਿਆਇ 55 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


(ਆਪ) ਸਾਰੀ ਲੋਕਾਈ ਦੇ ਮਾਲਕ ਹੋ ਅਤੇ ਸਾਰਿਆਂ ਦਾ' ਤੁਸੀਂ ਹੀ ਕਾਰਨ ਹੋ। ਸਾਰੇ ਲੋਕਾਂ 
ਦੀ ਚੰਗੀ ਤਰਾਂ ਸੰਭਾਲ ਕੇ ਪਾਲਣਾ? ਕਰਦੇ ਹੋ। ਸਭ ਦੇ ਨਾਸ਼-ਕਰਤਾ ਹੋ। ਆਪ ਦੇ ਸਮਾਨ 
ਕੋਈ ਵੀ ਬਲੀ-ਬਲਵਾਨ ਨਹੀਂ ਹੈ। ਜਿਥੇ ਕਿਤੇ ਵੀ ਜਾਂਦੇ ਹੋ, ਆਪ ਹੀ ਬਿਰਾਜਦੇ ਹੋ, ਕੋਈ? 
ਵੀ ਆਪ ਦੇ ਬਗੈਰ ਊਣੀ ਥਾਂ ਨਹੀਂ ਹੈ। ॥੪੦॥ 


ਸਭ ਦੇ ਵਿੱਚ ਆਪ ਵੱਸਦੇ ਹੋ ਅਤੇ ਸਾਰੇ ਹੀ ਤੁਹਾਡੇ ਵਿੱਚ ਹਨ। ਆਪ ਮਿਲੇ ਹੋਏ ਵੀ ਹੋ, ਫਿਰ 
ਵੱਖਰੇ ਵੀ ਹੋ, ਅਲੇਪ ਹੋ, ਮੋਹ-ਰਹਿਤ ਹੋ। ਆਪ ਅਨਾਦਿ ਹੋ, ਬ੍ਰਹਮਾ” ਆਦਿ ਵੀ ਤੁਸੀਂ 
ਹੋ । ਤੁਸੀਂ ਸਦਾ ਮੁਕਤਾੰਂ ਹੋ, ਅਕਾਰਨ ਹੋ, ਅਸਰੀਰ ਹੋ। ਕਦੀ ਭੰਗ ਨਾ ਹੋਣ ਵਾਲੇ, ਕਾਮ 
ਦਾ ਦੁੱਖ ਦੂਰ$ ਕਰਨ ਵਾਲੇ ਹੋ। ॥੪੧॥ 


ਤੁਸੀਂ ਬੇਅੰਤ, ਸ੍ਰੀ ਤੋਂ ਵੱਡੇ, ਸ੍ਰਿਸ਼ਟੀ ਦੇ ਮਾਲਕ ਹੋ। ਮੋਹ ਦੂਰ ਕਰਨ ਵਾਲੇ ਹੋ। ਚੌਦਾਂ ਲੋਕਾਂ 
ਦਾ ਆਸਰਾ ਹੋ, ਆਪ ਅਪਾਰ-ਰੂਪ ਹੋ, ਪਰਸੰਨ” ਕਰਨ ਵਾਲੇ ਹੋ। ਆਪ ਮਾਇਆ-ਰਹਿਤਾ£ 
ਹੋ, ਵਿਨਾਸ਼-ਰਹਿਤ ਹੋ, ਉਤਪਤੀ ਰਹਿਤ ਹੋ, ਸਰਬ ਜਾਣਨਹਾਰੇ ਹੋ। ਪਿਛਲੇ, ਹੁਣ ਦੇ ਅਤੇ 
ਆਉਣ? ਵਾਲੇ ਲੋਕਾਂ ਨੇ ਆਪ ਨੂੰ “ਨੇਤਿ, ਨੇਤਿ” (ਬੇਅੰਤ, ਬੇਅੰਤ) ਕਿਹਾ ਹੈ। ॥੪੨॥ 


ਆਪ ਨੇ ਗੁਰੂ ਰੂਪ ਧਾਰਨ ਕਰਕੇ ਸਤਿਨਾਮ ਦਾ ਉਪਦੇਸ਼? ਦਿੱਤਾ ਹੈ। ਆਪ ਨੇ ਪਖੰਡਾਂ ਦਾ 
ਨਾਸ਼ ਕਰਕੇ ਰਤੀ ਭਰ ਵੀ ਹੰਕਾਰ ਨਹੀ ਰਹਿਣ ਦਿੱਤਾ। ਅਨੰਦ-ਰੂਪ ਹੋ, ਦਵੰਦ ਤੋ ਰਹਿਤ 
ਹੋ, ਮੁਕਤੀਦਾਤੇ ਹੋ, ਸਾਰੇ ਲੋਕਾਂ ਦੇ ਆਪ ਬੰਦਨਾ-ਯੋਗ'! ਹੋ। ਹੇ ਗੋਬਿੰਦ (ਕਰਤਾਰ) ਜੀ! 
ਆਪ ਨੂੰ ਨਮਸਕਾਰ ਹੋਵੇ, ਨਮਸਕਾਰ ਹੋਵੇ, ਨਮਸਕਾਰ ਹੋਵੇ ! ॥੪੩॥ 


ਛਪਯ ਛੰਦ 

ਗੁਰੂ ਜੀ, ਆਪ ਨੇ ਪ੍ਰੇਮ-ਭਗਤੀ ਦਾ ਪਸਾਰਾ ਕਰਕੇ ਜੱਗ ਵਿੱਚ ਸਿੱਖੀ ਨੂੰ ਪਰਗਟ ਕੀਤਾ। ਮੁਕਤੀ 
ਪ੍ਰਾਪਤ ਕਰਨ ਦੇ ਜੋ ਪਹਿਲੇ ਸਾਧਨ ਤਰੀਕੇ ਸਨ, ਆਪ ਜੀ ਨੇ ਹੋਰ ਨਵੇਂ ਤਰੀਕੇ ਪਾਉਣ ਲਈ 
ਪਹਿਚਾਣਿਆ? ਹੈ। ਮੁਸ਼ਕਲ ਤਰੀਕਿਆਂ ਨੂੰ ਸੌਖੇ ਬਣਾ ਕੇ ਨਵੀਂ ਰੀਤ ਚਲਾਈ ਹੈ। ਚਾਲੂ 
ਰਾਹ `ਤੇ ਚਲਾ ਕੇ ਮਨੁੱਖਾਂ ਨੂੰ ਸ੍ਰੇਸ਼ਟ ਮੱਤ ਦਿੱਤੀ ਹੈ। ਹੇ ਪ੍ਰਭੂ ਜੀ! ਆਪ ਨੂੰ ਨਮਸਕਾਰ 
ਨਮਸਕਾਰ, ਵਾਰ-ਵਾਰ ਨਮਸਕਾਰ! ਜੋ ਆਪ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਹਨ, ਸਭ 
ਤਰ ਜਾਂਦੇ ਹਨ। ਆਪ ਦੁੱਖ ਦੂਰਾਂ” ਕਰਨਹਾਰੇ ਹੋ। ਸੁੱਖ ਦਿੰਦੇ ਹੋ। ਪਾਪਾਂ ਦਾ ਨਾਸ਼ ਕਰਤਾ 
ਹੋ। ਹੇ ਸ੍ਰੀ ਨਾਨਕ! ਆਪ ਕਰਨ-ਕਾਰਨ ਹੋ।” ॥੪੪॥ 

ਦੋਹਰਾ ਰ 

ਇਸ ਤਰਾੰ ਗੁਰੂ ਜੀ ਦੀ ਬਹੁਤ ਹੀ ਉਸਤਤ ਕਰਦੇ ਹੋਏ ਉਹ ਸਾਰੇ ਕਰਤਾਰਪੁਰ ਵਿੱਚ ਰਹੇ 
ਸਨ। ਅਣਗਿਣਤ ਲੋਕੀ' ਉਥੇ ਆ ਰਹੇ ਸਨ ਤੇ ਗੁਰੂ ਜੀ ਦੀ ਜੈ ਜੈਕਾਰ ਹੋ ਰਹੀ 
ਸੀ। ॥੪੫॥ 


659 


5।। 53000 38000 50101 ਹ। ੬0੫9 ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ 
ਦਸੋ ਦਿਸ਼ਾ ਤੇ ਪੰਥਿਂ ਬਧੇਰੇ। ਦਰਸ ਕਰਨ ਚਿਤ ਚੌਂਪ£ ਘਨੇਰੇ। 
ਆਵਹਿ ਚਲੇ,ਭੀਰ ਬਡ ਹੋਈ।ਜਿਨ ਕੀ ਸੰਖਯਾ ਆਇ ਨ ਕੋਈ॥੪੬॥ 


ਪੁਰ ਕਰਤਾਰ ਕੋਸ ਚਉਫੇਰੇ। ਆਇ ਨਰਨ ਕੀਨੇ ਬਹੁ ਡੇਰੇ । 
ਸਰਬ ਰਹੇ ਨਿਸ ਮਹਿ ਤਿਹ ਥਾਈਂ। ਜਾਗਰਣ ਕੀਨੋ ਮਹਿਮਾ ਗਾਈ॥੪੭॥ 


ਅਰਧ ਬਿਭਾਵਰਿ? ਹੋਈ ਜਬਹੀ। ਸਰੀ ਮੁਖ ਸੋਂ ਆਇਸੁ ਦੀ ਤਬਹੀ। 
“ਚੰਦਨਯੂਤ ਘਨਸਾਰ” ਗੁਲਾਬਾ। ਮ੍ਰਿਗਮਦ= ਘਸ ਕਰ ਸਰਬ ਸ਼ਿਤਾਬਾ॥੪੮॥ 


ਅਪਰ ਸੁਗੰਧ ਸਰਬ ਮਹਿਕਾਵਹੁ। ਸਗਰੇ ਸਦਨ ਬਿਖੈ ਛਿਰਕਾਵਹੁ । 
ਨੀਕੀ ਆਨਹੁ ਕੁਸ਼ਾ£ ਬਿਛਾਵਹੁ । ਸੱਤਿਨਾਮ ਕੋ ਕੀਰਤਨ ਗਾਵਹੁ ॥੪੯॥ 


ਜਿਤੇ ਬੇਦ£2? ਪਾਠੀ ਦਿਜ ਅਹਿਹੀਂ।ਕਰਹਿ' ਬੇਦ ਧੁਨ ਬਿਲਮ ਨ ਗਹਿਹੀ। 
ਸਰਬ ਜਿ ਨਰ ਸਤਿਨਾਮ ਉਚਾਰਹੁ।ਜਨਮ ਜਨਮ ਕੇ ਕਿਲਬਿਖ ਟਾਰਹੁ”॥੫੦॥ 


ਛਪੈ ਛੰਦ 

ਸੁਨ ਰਜਾਇ ਤਿਹ ਸਮੈ ਭਯੋ ਜੈਕਾਰ ਮੁਖਰਬਰਾ”। 

ਗਾਵਤ ਗੁਨ ਕਰਤਾਰ ਪ੍ਰੇਮ ਸੋ ਰਿਦੇ ਰਹੇ ਭਰ। 

ਦਰਸ਼ਨ ਪਰਸਤ ਸਕਲ ਅਧਿਕ ਕਰੁਨਾ ਰਸ ਹੋਵਹਿ। 

ਚਿਤ੍ਰ ਲਿਖੇ ਜੇ ਭੀਤ'$ ਭਾਉ ਧਰ ਠਾਂਢੇ ਜੋਵਹਿਂ'। 

ਤਬ ਭੀਰ ਭਈ ਧ੍ਰਮਸਾਲ ਮਹਿ ਸਬਦ ਰਾਗ ਧੁਨ ਪੂਰਿਆ। 

ਤਹਿ' ਗਏ ਜੁ ਨਰ ਤਿਹ ਸਮੈ ਪਿਖਿ ਦੋਖ ਕਰੇ ਸਬ ਦੂਰਿਆ॥੫੧॥ 


ਛਪੈ ਛੰਦ 

ਬਹੁਰ ਸੁਲਖਣੀ ਆਇ ਬੰਦ '£ ਕਰ ਬੰਦਨ ਕੀਨੀ। 

ਮਨ ਅਧੀਨ ਹ੍ਹੈ ਦੀਨ ਤੀਨ ਪਰਦੱਛਨ ਦੀਨੀ। 

ਲੋਚਨ ਤੇ ਜਲਿ ਜਾਤ ਬੈਠਗੀ ਤਬੀ ਸਮੀਪਾ। 

ਮੁਰਝਾਨੀ ਕੋ ਦੇਖ ਭਨਯੋ ਬੇਦੀ ਕੁਲਦੀਪਾ। ਰ੍ 

“ਇਕ ਸਿਖ ਜਾਹੁ ਸ੍ਰੀਚੰਦ ਢਿਗ ਲਖਮੀ ਦਾਸ ਸੰਯੁਕਤਾਂ? ਜਹਿਂ। 
ਜਸਪਦ'“ ਲਯਾਉ ਬੁਲਾਇ ਤਿਨ,ਬਹੁਰ ਦਰਸ ਪਾਵਹਿ ਸੁ ਨਹਿਂ”॥੫੨॥ 


੍ ਰੀ ; ।. _ _ 660 
5।। 53000 38000 50101 । ੬009 ੧3101500੫੧)6011.60।। 


ਅਧਿਆਇ 55 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਚੌਪਈ 

ਦਸੋ-ਦਿਸ਼ਾਵਾਂ ਤੋ' ਰਾਹੀ ਪਾਂਧੀ ਬਹੁਤ ਹੀ ਗਿਣਤੀ ਵਿੱਚ, ਜਿਨ੍ਹਾਂ ਨੂੰ ਗੁਰੂ ਜੀ ਦੇ ਦਰਸ਼ਨ 
ਕਰਨ ਦਾ ਬਹੁਤ ਹੀ ਚਾਅ? ਅਤੇ ਉਮੰਗ ਸੀ, ਆ ਰਹੇ ਸਨ। ਬਹੁਤ ਵੱਡੀ ਭੀੜ ਹੋ ਗਈ 
ਸੀ, ਜਿਨ੍ਹਾਂ ਦੀ ਗਿਣਤੀ ਦਾ ਕਿਸੇ ਨੂੰ ਪਤਾ ਨਹੀਂ ਸੀ ਲੱਗ ਸਕਦਾ। ॥੪੬॥ 


ਕਰਤਾਰਪੁਰ ਦੇ ਚਾਰ-ਚੁਫੇਰੇ ਕੋਹ-ਕੋਹ ਤੱਕ ਲੋਕਾਂ ਨੇ ਆ ਕੇ ਡੇਰੇ ਲਾ ਲਏ ਸਨ। ਸਾਰੇ ਲੋਕੀਂ 
ਰਾਤ ਨੂੰ ਉਥੇ ਹੀ ਟਿਕੇ ਰਹੇ। ਰਾਤ ਨੂੰ ਜਾਗਦੇ ਰਹੇ ਤੇ ਗੁਰੂ ਜੀ ਦੀ ਮਹਿਮਾ ਦਾ ਗਾਇਨ ਕਰਦੇ 
ਰਹੇ। ॥੪੭॥ 


ਜਦ ਅੱਧੀ ਰਾਤ£ ਹੋਈ ਤਾਂ ਗੁਰੂ ਜੀ ਨੇ ਮੁੱਖ ਤੋਂ ਆਗਿਆ ਕੀਤੀ, “ਚੰਦਨ, ਕਪੂਰ”, ਗੁਲਾਬ 
ਨਾਲ ਕਸਤੂਰੀ ਘਸਾ ਕੇ, ਸਾਰੀ ਸਮੱਗਰੀ ਛੇਤੀ (ਲਿਆਵੇ)। ॥੪੮॥ 


ਅਤੇ ਹੋਰ ਦੂਸਰੀਆਂ ਸੁਗੰਧੀਆਂ ਵੀ ਮਹਿਕਾਵੇ। ਸਾਰੇ ਘਰ ਅੰਦਰ ਛਿੜਕ ਦੇਵੋਂ ਤੇ. ਸ਼ੁੰਦਰ 
ਦੱਭ5 ਲਿਆ ਕੇ ਵਿਛਾਈ ਜਾਵੇ ਤੇ ਸਤਿਨਾਮ-ਸਤਿਨਾਮ ਦਾ ਕੀਰਤਨ ਕਰੋ। ॥੪੯॥ 


ਜਿਤਨੇ ਵੇਦਾਂ ਦਾ ਪਾਠ ਕਰਨ ਵਾਲੇ ਬ੍ਰਾਹਮਣਾਂ ਆਏ ਹੋਏ ਹਨ, ਉਹ ਬਿਨਾਂ ਦੇਰੀ ਦੇ-ਵੇਦਾਂ 
ਦੀਆਂ ਧੁਨਾਂ ਦਾ ਉਚਾਰਨ ਕਰਨ ਅਤੇ ਸਾਰੇ ਲੋਕੀਂ ਸਤਿਨਾਮ-ਸਤਿਨਾਮ ਦਾ ਉਚਾਰਨ ਕਰੋ 
ਤੇ ਆਪਣੇ ਜਨਮਾਂ-ਜਨਮਾਂ ਦੇ ਪਾਪਾਂ ਨੂੰ ਦੂਰ ਕਰੋ। ” ॥੫੦॥ 


ਛਪਯ ਛੰਦ 

ਗੁਰੂ ਜੀ ਦੀ ਆਗਿਆ ਸੁਣ ਕੇ ਉਸੀ ਸਮੇਂ ਸ਼ਰੇਸ਼ਟ-ਮੂੰਹਾਂਏ ਵਿੱਚੋਂ ਉੱਚੀ ਧੁਨ ਵਿਚ ਗੁਰੂ ਜੀ 
ਦੀ ਜੈ-ਜੈਕਾਰ ਹੋਣ ਲੱਗੀ। ਪ੍ਰਮਾਤਮਾ ਦਾ ਪ੍ਰੇਮ ਸਹਿਤ ਗੁਣ-ਗਾਇਣ ਕਰਦੇ ਹੋਇਆਂ ਲੋਕਾਂ 
ਦੇ ਹਿਰਦੇ ਪ੍ਰੇਮ ਨਾਲ ਭਰ ਰਹੇ ਸਨ। ਗੁਰੂ ਜੀ ਦੇ ਦਰਸ਼ਨ ਕਰਨ ਨਾਲ, ਸਾਰੇ ਲੋਕਾਂ ਵਿੱਚ 
ਬਹੁਤ ਕਰੁਨਾ-ਰਸ ਪੈਦਾ ਹੋ ਰਿਹਾ ਸੀ।ਉਹ ਕੰਧਾਂ? `ਤੇ ਉਕਰੀਆਂ ਹੋਈਆਂ ਮੂਰਤੀਆਂ” 
ਵਾਂਗੂੰ (ਬੁੱਤ ਬਣੇ) ਖੜੋਤੇ ਵੇਖਦੇ'' ਸਨ। ਫਿਰ ਜਦੋਂ ਸ਼ਬਦ- ਰਾਗ ਦੀ ਧੁਨੀ ਨੂੰ ਪੂਰਾ ਕੀਤਾ 
ਗਿਆ ਤਾਂ ਧਰਮਸਾਲਾ ਵਿੱਚ ਬਹੁਤ ਭੀੜ ਹੋ ਗਈ ਸੀ। ਉਸ ਵਕਤ ਜੋ ਲੋਕ ਉੱਥੇ ਗਏ ਸਨ, 
ਗੁਰੂ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਆਪਣੇ ਸਾਰੇ ਦੁੱਖ ਦੂਰ ਕਰ ਲਏ ਸਨ। ॥੫੧॥ 


ਫਿਰ ਮਾਤਾ ਸੁਲੱਖਣੀ ਜੀ ਆਏ, ਉਨ੍ਹਾਂ ਹੱਥ ਜੋੜ? ਕੇ ਨਮਸਕਾਰ ਕੀਤੀ ਸੀ ਅਤੇ ਦੀਨ- 
ਮਨ ਹੋ ਕੇ ਉਨ੍ਹਾਂ ਤਿੰਨ ਪ੍ਰਦੱਛਣਾਂ (ਪਰਿਕਰਮਾ) ਦਿੱਤੀਆਂ। ਉਸ ਦੀਆਂ ਅੱਖੀਆਂ ਵਿੱਚੋ ਨੀਰ 
ਵਹਿ ਰਿਹਾ ਸੀ, ਉਹ ਗੁਰੂ ਜੀ ਦੇ ਕੋਲ ਬੈਠ ਗਈ। ਉਸ ਨੂੰ ਮੁਰਝਾਈ ਹੋਈ ਨੂੰ ਵੇਖ ਕੇ ਬੇਦੀ 
ਕੁਲ ਦੇ ਦੀਪਕ (ਗੁਰੂ ਜੀ) ਨੇ ਬਚਨ ਕੀਤਾ, “ਇੱਕ ਸਿੱਖ ਚਲਾ ਜਾਵੇ ਤੇ ਸ੍ਰੀ ਚੰਦ ਤੇ ਲੱਖਮੀ 
ਦਾਸ ਦੋਨਾਂ!2 ਨੂੰ ਛੇਤੀ'“ ਨਾਲ ਬੁਲਾ ਕੇ ਲਿਆਵੇ (ਨਹੀਂ ਤਾਂ) ਫੇਰ ਉਹ ਦਰਸ਼ਨ ਨਹੀਂ ਕਰ 
ਸਕਣਗੇ” ॥੫੨॥ 


5।। 53000 38000 50101 ਹ। ੬099 ਜਾ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਦੋਹਰਾ 
ਸੁਨ ਸੇਵਕ ਗਮਨਜਯੋ ਤੁਰਤ ਜਾਇ ਕੀਨ ਅਰਦਾਸ। 
'ਤੁਮਹਿ ਬੁਲਾਵਤ ਸਤਿਗੁਰੂ ਉਠ ਚਲੀਏ ਤਿਨ ਪਾਸ॥੫੩॥ 


ਸਮਾਂ ਸਮਾਵਨ ਕੋ ਅਥੈ ਮਿਲ ਲੀਜੈ ਤਿਨ ਸਾਥ। 
ਚਹਉ ਜੁ ਕਛੂ ਬੋਲਹੁ ਸੁਨਹੁ ਧਰਹੁ ਚਰਨ ਪੁਰ ਮਾਥ” ॥੫੪॥ 


੪੦ 


ਦੋਹਰਾ 
ਬਦਨ ਬਿਹਸ' ਕੈ ਬਚ ਕਹੇ “ਦਿਵਸ ਸੱਤਮੀ ਜੈਸ। 
ਹਮਹਿ ਬੁਲਾਵਤ ਹੈ ਅਬੈ ਆਜ ਸਮਾਵਹਿ' ਤੈਸ”॥੫੫॥ 


ਸੋਰਠਾ 
ਨਹਿ ਆਏ ਤਿਹ ਕਾਲ ਜਾਨਹਿ' ਮਾਨਵ ਆਨ£ ਜਿਉਂ'। 
-ਏਕੁੰਕਾਰ ਕ੍ਰਿਪਾਲ ਰੂਪ ਧਰਯੋ --ਨਹਿਂ ਜਾਨਈ ॥੫੬॥ 


ਦੋਹਰਾ 
ਸੁਨ ਕੈ ਤਿਨ ਕੇ ਬਚਨ ਕੋ ਸਿੱਖ ਅਯੋ ਗੁਰ ਪਾਸ। 
ਜਿਹ ਬਿਧ? ਤਿਨ ਉੱਤਰ ਦਯੋ ਕਰਤ ਭਯੋ ਅਰਦਾਸ॥ ੫੭॥ 


ਸ੍ਰੀ ਗੁਰ ਸੁਨ ਤੂਸ਼ਨ” ਰਹੇ ਬੈਠੇ ਸਭਾ ਮਝਾਰਾ । 
ਬੇਦ ਸਬਦ ਧੁਨਿ ਹੋ ਰਹੀ ਦਰਸਹਿਂ ਲੋਕ ਹਜਾਰ॥੫੮॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉਤ੍ਰਾਰਧੇ “ਸਮਾਵਨ ਕੋ ਪ੍ਸੰਗ” ਬਰਨਨੰ ਨਾਮ ਪੰਚ 
ਪੰਚਾਸਮੋ ਧਜਾਇ ॥੫੫॥ 


5।। 53000 8001 50101 4। 08 ੧3101500੫੧)6011.60।। 


ਅਧਿਆਇ 55 ਜੋਤੀ-ਜੇਤ ਸਮਾਉਣ ਦੀਆਂ ਤਿਆਰੀਆਂ 


ਦੋਹਰਾ 

ਗੁਰੂ ਜੀ ਦੇ ਬੋਲ ਸੁਣ ਕੇ ਇੱਕ ਸਿੱਖ ਛੇਤੀ ਨਾਲ ਗਿਆ ਅਤੇ ਜਾ ਕੇ ਬੇਨਤੀ ਕਰਦੇ ਹੋਏ ਕਿਹਾ, 
“ਤੁਹਾਨੂੰ ਗੁਰੂ ਜੀ ਬੁਲਾਉਂਦੇ ਹਨ, ਚੱਲੋ, ਉੱਠੋ ਤੇ ਉਨ੍ਹਾਂ ਕੋਲ ਚੱਲੋ। ॥੫੩॥ 

ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਦਾ ਹੁਣ ਸਮਾਂ ਆ ਗਿਆ ਹੈ, ਉਨ੍ਹਾਂ ਨੂੰ ਹੁਣੇ ਮਿਲ ਲਵੇ । ਜੋ 
ਤੁਹਾਡੀ ਕੋਈ ਇੱਛਾ ਹੈ, ਉਨ੍ਹਾਂ ਨੂੰ ਕਹਿ-ਸੁਣ ਕੇ (ਗੱਲਬਾਤ ਕਰ) ਲਵੇਂ, ਜਾ ਕੇ ਉਨ੍ਹਾਂ ਦੇ 
ਚਰਨਾਂ ਵਿੱਚ ਮੱਥਾ ਟੇਕੋ। ॥੫੪॥ 


ਦੋਹਰਾ 
ਉਨ੍ਹਾਂ (ਲਖਮੀਦਾਸ, ਸ੍ਰੀ ਚੰਦ) ਨੇ ਹੱਸਾਂ ਕੇ ਕਿਹਾ, “ਜਿਸ ਤਰਾਂ ਸਪਤਮੀ ਵਾਲੇ ਦਿਨ ਸਾਨੂੰ 
ਬੁਲਾਇਆ ਸੀ, ਉਸੇ ਤਰਾਂ ਹੀ ਅੱਜ ਸਮਾਉਣ ਲੱਗੇ ਹੋਣਗੇ। ” ॥੫੫॥ 


ਉਰ 


ਸੋਰਠਾ 

ਉਹ (ਦੋਨੋਂ ਹੀ) ਉਸ ਵੇਲੇ ਨਾ ਆਏ, ਉਨ੍ਹਾਂ ਗੁਰੂ ਜੀ ਨੂੰ ਹੋਰ? ਮਨੁੱਖਾਂ ਵਾਂਗ ਹੀ ਆਇਆ 
ਜਾਣਿਆ। -ਗੁਰੂ ਜੀ ਨੇ ਤਾਂ ਕਿਰਪਾਲੂ ਪ੍ਰਭੂ ਏਕੰਕਾਰ (ਵਾਹਿਗੁਰੂ) ਦਾ ਹੀ ਰੂਪ ਧਾਰਿਆ 
ਹੋਇਆ- ਉਨ੍ਹਾਂ ਇਹ ਨਹੀਂ ਜਾਣਿਆ ਸੀ ॥੫੬॥ 


ਦੋਹਰਾ 
ਉਨ੍ਹਾਂ ਦੇ ਇਹ ਕਹੇ ਸ਼ਬਦ ਸੁਣ ਕੇ ਉਹ ਸਿੱਖ ਗੁਰੂ ਜੀ ਦੇ ਕੋਲ ਆ ਗਿਆ ਤੇ ਜਿਸ ਪ੍ਰਕਾਰ 
ਉਨ੍ਹਾਂ (ਦੋਨਾਂ) ਨੇ ਜਵਾਬ ਦਿੱਤਾ ਸੀ, ਗੁਰੂ ਜੀ ਅੱਗੇ ਬੇਨਤੀ ਕਰਦੇ ਹੋਏ ਦੱਸ ਦਿੱਤਾ। ॥੫੭॥ 


(ਪਰ) ਗੁਰੂ ਜੀ ਸੁਣ ਕੇ, ਸੰਗਤ ਵਿੱਚ” ਚੁੱਪ-ਚਾਪਾਂ ਹੀ ਰਹੇ। ਵੇਦ-ਸ਼ਬਦਾਂ (ਗਿਆਨਦਾਇਕ 
ਸ਼ਬਦਾਂ) ਦੀ ਧੁਨ ਗੂੰਜ ਰਹੀ ਸੀ ਤੇ ਹਜ਼ਾਰਾਂ ਲੋਕੀਂ ਗੁਰੂ ਜੀ ਦੇ ਦਰਸ਼ਨ ਕਰ ਰਹੇ ਸਨ। ॥੫੮॥ 


ਸ੍ਰੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਗੁਰੂ ਜੀ ਦਾ ਜੋਤੀ-ਜੋਤ ਸਮਾਉਣ ਦਾ 
ਪਰਸੰਗ” ਨਾਮੀ _ਪਚਵੰਜਵਾਂ ਅਧਿਆਇ ਸਮਾਪਤ ਹੋਇਆ। 


5।। 53000 38000 50101 । ੬0੫9 ਰੀ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚਾਹੇ ਗੁਰੂ ਜੀ ਨੂੰ ਸ਼ਰਾਧ ਕਰਵਾਉਣ ਦੀ ਲੋੜ ਨਹੀਂ ਸੀ। ਉਨ੍ਹਾਂ ਨੇ ਅਸਟਮੀ ਦੇ 
ਦਿਨ ਅਨੇਕ ਤਰਾਂ ਦੇ ਭੋਜਨ ਤਿਆਰ ਕਰਵਾ ਕੇ ਸੰਸਾਰੀ-ਰੀਤ ਦਾ ਪਾਲਣ ਕੀਤਾ। ਸ਼ਰਾਧ 
ਖਤਮ ਹੋਣ ਤੋਂ ਪਿੱਛੋਂ ਲੰਗਰ ਵਿੱਚ ਗਏ। ਜਦ ਲੋਕਾਂ ਨੇ ਇਹ ਸੁਣਿਆ ਕਿ ਗੁਰੂ ਜੀ ਆਪਣਾ 
ਸਰੀਰ ਤਿਆਗ ਰਹੇ ਹਨ ਤਾਂ ਉਹ ਬਹੁਤ ਦੂਰ-ਦੂਰ ਤੋ ਗੁਰੂ ਜੀ ਦਰਸ਼ਨਾਂ ਵਾਸਤੇ ਆਉਣ 
ਲੱਗ ਪਏ। ਹਰ ਅਸਮਰੱਥ ਬੰਦੇ ਵਿੱਚ ਵੀ ਇਸ ਮੌਕੇ ਤੁਰਨ-ਫਿਰਨ ਦੀ ਸ਼ਕਤੀ ਆ ਗਈ 
ਸੀ। ਅਤੁੱਟ ਲੰਗਰ ਵਰਤ ਰਿਹਾ ਸੀ ਅਤੇ ਅਸਟਮੀ ਦਾ ਦਿਨ ਲੰਗਰ ਛਕਾਉਣ ਵਿੱਚ ਹੀ ਬੀਤ 
ਗਿਆ। ਫਿਰ ਗੁਰੂ ਜੀ ਧਰਮਸਾਲ ਵਿੱਚ ਜਾ ਬਿਰਾਜੇ ਸਨ। ਪ੍ਰੇਮ ਸਹਿਤ ਪ੍ਰਭੂ ਦੀ ਮਹਿਮਾ 
ਵਾਲਾ ਕੀਰਤਨ ਹੋ ਰਿਹਾ ਸੀ। ਸਭ ਪਾਸੇ ਗੁਰੂ ਜੀ ਦੀ ਜੈ ਜੈਕਾਰ ਹੋ ਰਹੀ ਸੀ। ਸੰਗਤਾਂ ਗੁਰੂ 
ਜੀ ਦੇ ਦਰਸ਼ਨਾਂ ਨਾਲ ਨਿਹਾਲ ਹੋ ਰਹੀਆਂ ਸਨ। ਚਾਰੇ ਪਾਸੇ ਬਹੁਤ ਜ਼ਿਆਦਾ ਭੀੜ ਸੀ। ਮਾਤਾ 
ਸੁਲੱਖਣੀ ਵੀ ਦੀਨ ਹੋ ਕੇ ਗੁਰੂ ਜੀ ਕੋਲ ਬੈਠੀ ਸੀ ਅਤੇ ਦੋਹਾਂ ਪੁੱਤਰਾਂ ਨੂੰ ਗੁਰੂ ਜੀ ਦੇ ਆਖਰੀ 
ਦਰਸ਼ਨ ਕਰਨ ਦਾ ਸੱਦਾ ਭੇਜਿਆ ਸੀ। ਪਰ ਉਨ੍ਹਾਂ ਨੇ ਮਜ਼ਾਕ ਸਮਝ ਲਿਆ ਕਿ ਗੁਰੂ ਜੀ ਐਵੇਂ 
ਝੂਠਾ ਕੌਤਕ ਹੀ ਰਚ ਰਹੇ ਹਨ ਤੇ ਉਹ ਆਏ ਨਹੀਂ । ਗੁਰੂ ਜੀ ਉਨ੍ਹਾਂ ਦੇ ਨਾ ਆਉਣ ਕਰਕੇ 
ਚੁੱਪ ਹੋ ਗਏ ਸਨ। 


5।। 53000 8000 50101 0। ੬0864 ੧3101500੫੧)60011.60।। 


ਅਧਿਆਇ 55 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 

ਫੁੱਟਨੋਟ 
(1) ਕਵੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਪਿਤਾ ਕਾਲੂ ਦਾ ਸ਼ਰਾਧ, ਮਨੁੱਖੀ ਮਰਯਾਦਾ 
ਦੀ ਪਾਲਣਾ ਕਰਨ ਹਿਤ ਕੀਤਾ ਸੀ। ਉਨ੍ਹਾਂ ਨੇ ਤਾਂ ਇੱਕ ਲੀਲਾ ਰਚੀ ਸੀ। 

ਪਰ ਇਹ ਬਿਰਤਾਂਤ ਉੱਚਿਤ ਨਹੀਂ ਜਾਪਦਾ। ਗੁਰੂ ਜੀ ਦਾ ਸਿਧਾਂਤ ਤਾਂ ਉਨ੍ਹਾਂ ਸਭ 
ਪਰੰਪਰਾਵਾਂ ਅਤੇ ਪਾਖੰਡਵਾਦ ਦੇ ਉਲਟ ਸੀ। ਉਹ ਤਾਂ ਲੋਕਾਈ ਨੂੰ ਅੰਧ-ਵਿਸ਼ਵਾਸ ਅਤੇ ਭਰਮ 
ਵਿੱਚੋਂ ਕੱਢਣ ਦੇ ਧਾਰਨੀ ਸਨ। ਗੁਰਬਾਣੀ ਵਿੱਚ ਸਪਸ਼ਟ-ਖੰਡਨ ਕੀਤਾ ਗਿਆ ਹੈ: 

ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ ॥ 
(ਗੁ. ਗੁੰ. ਸਾਹਿਬ, ਪੰਨਾ 138) 


(2) ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਵਾਲੇ ਦਿਨ ਦੇਵਤਿਆਂ ਦਾ ਮਨੁੱਖੀ ਤਨ ਧਾਰ ਕੇ 

ਆਉਣਾ ਜਿਵੇਂ ਕਿ ਇੰਦਰ, ਚੰਦਰ, ਪੌਣ ਦੇਵਤਾ, ਕਬੇਰ, ਜਲ-ਦੇਵਤਾ, ਵਰੁਣ ਆਦਿ ਸਭ 

ਦਰਸਾਏ ਗਏ ਹਨ। ਇਸ ਤੋਂ ਇਲਾਵਾ ਚਾਰੇ-ਵੇਦਾਂ ਦਾ ਮਨੁੱਖੀ-ਰੂਪ ਵਿੱਚ ਕਰਤਾਰਪੁਰ 

ਪਹੁੰਚਣਾ ਦਿਖਾਇਆ ਗਿਆ ਹੈ। ਭਾਵੇ' ਇਹ ਸਾਰਾ ਬਿਰਤਾਂਤ ਕਲਪਿਤ ਹੈ ਪਰ ਕਵੀ ਨੇ ਇਹ 
ਸਾਰਾ ਪਰਸੰਗ ਗੁਰੂ ਜੀ ਦੀ ਮਹਿਮਾ ਕਰਨ ਹਿਤ ਲਿਖਿਆ ਹੈ। 


(3) ਹਿੰਦੂ-ਧਰਮ ਵਿੱਚ ਚਾਰ ਵੇਦ ਹਨ, ਜਿਨ੍ਹਾਂ ਦੀ ਗਿਣਤੀ ਪਹਿਲਾਂ ਤਿੰਨ ਸੀ: ਰਿਗਵੇਦ, 
ਯਜੁਰਵੇਦ ਅਤੇ ਸਾਮਵੇਦ। ਇਨ੍ਹਾਂ ਵਿੱਚ ਬਾਅਦ ਵਿੱਚ ਅਥਰਵਵੇਦ ਨੂੰ ਮਿਲਾ ਕੇ ਗਿਣਤੀ 
ਚਾਰ ਹੋ ਗਈ। ਪੂਰਵ ਕਾਲ ਵਿੱਚ ਇਹ ਲਿਖਤ ਵਿੱਚ ਨਹੀਂ ਸਨ ਆਏ। ਇੱਕ-ਦੂਜੇ ਤੋਂ ਸੁਣ 
ਕੇ ਵੇਦ ਕੰਠ ਕੀਤਾ ਜਾਂਦਾ ਸੀ। ਵੇਦ ਕਿਸੇ ਇੱਕ ਵਿਅਕਤੀ ਦੇ ਰਚੇ ਹੋਏ ਨਹੀਂ ਹਨ, ਇਨ੍ਹਾਂ 
ਵਿੱਚ ਵਸ਼ਿਸ਼ਟ, ਵਿਸ਼ਵਾਮਿੱਤਰ, ਭਾਰਦਵਾਜ ਆਦਿ ਅਨੇਕਾਂ ਹੀ ਰਿਸ਼ੀਆਂ ਦੇ ਬਣਾਏ ਹੋਏ 
ਮਹਿਮਾ ਕੀਤੀ ਹੈ। 


5।। 58000 0800 50101 ੬0੫ _ ੪5 1੧101%1500960ਗ160। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਛਪੰਜਵਾਂ 
(ਗੁਰੂ ਮੇਹਰ ਯਾਚਨਾ, ਜੋਤੀ ਜੋਤ ਸਮਾਵਣ ਦੀਆਂ ਤਿਆਰੀਆਂ।) 


ਸ੍ਰੈਯਾ 

ਕਰੁਨਾ ਗੁਰ ਜਾਚ ਸਦਾ ਸੁਖਦਾ ਮਨ ਕੇਰ ਬਿਕਾਰ ਕਰੋ ਹਰਨਾ। 

ਹਰਿ ਨਾ ਭਜਨੋ ਭਵ ਕੋ ਕਰਤਾ ਮਹਿਮਾ ਗੁਨਕੈ' ਪਰਹੋ ਸ਼ਰਨਾ। 

ਸ਼ਰਨਾ ਮਨ ਆਨ ਹੰਕਾਰ ਤਜੋ ਥਿਰ ਹੋਤ ਨਹੀ ਤਨ ਮੈ ਤਰੁਨਾ?। 
ਤਰਨਾ ਜਗਸਿੰਧੂ? ਸੁਖੈਨ ਚਹੋ ਕਹਨਾ ਲਖ ਬਾਦ ਗਹੋਂ ਕਰਨਾ॥੧॥ 


[ਆ 


ਦੋਹਰਾ 
ਸ੍ਰੀ ਗੁਰ ਦਰਸ਼ਨ ਦੇਵਹੀਂ' ਸ਼ਾਂਤਿ ਰੂਪ ਘਨ ਗਯਾਨ। 
ਤਿਹ ਛਿਨ ਆਇ ਸਧਾਰਨਾ”? ਬੋਲਯੋ ਬੰਦੇ ਪਾਂਨ॥੨॥ 


ਚੌਪਈ 


“ਚੰਦਨ, ਮ੍ਰਿਦੁਮਦ5 ਸਕਲ ਘਸਾਏ ।ਭਲੀ ਭਾਂਤਿ ਘਰ ਕੋ ਛਿਰਕਾਏ । 
ਸਗਰੋ ਅਜਰ ਸੁ ਲੀਪ ਬਨਾਯੋ। ਸਭ ਸੁਗੰਧਿ ਨੀਕੇ ਮਹਕਾਯੋ॥੩॥ 


ਰਾਵਰ ਕੀ ਰਜਾਇ ਜਿਹ ਥਾਈਂ'। ਤਹਾਂ ਮ੍ਰਿਦੁਲ ਬਹੁ ਕੁਸ਼ਾ ਡਸਾਈ”। 
ਅਸ ਕਹਿਤਯੇ ਗਦਗਦ ਭੀ ਬਾਨੀ। ਲੋਚਨ ਤੇ ਜਲਧਾਰ ਚਲਾਨੀ$£ ॥੪॥ 


ਕਿਤਕ ਸਿੱਖ ਤਬ ਠਾਢੇ ਦਰਸੈਂ।ਬੈਠੇ ਕੇਤਿਕ ਦਰਸ਼ਨ ਪਰਸੈਂ। 
ਸੁਨਕੈ ਸਬਹਿਨ ਕਰੁਨਾ ਠਾਨੀ।ਛੁਟਤ ਭਯੋ ਦ੍ਰਿਗ” ਤੇ ਬਹੁ ਪਾਨੀ॥੫॥ 


ਜਨੁ ਕਰਨਾ ਰਸ ਬਹੁਤ ਸਰੀਰਾ।ਧਰੇ ਬਿਸੂਰਤੈ ਹੋਇ ਅਧੀਰਾ। 

ਗੁਰੂ ਗਕਾਨਘਨ ਪਿਖ ਸਬ ਤਾਂਈਂ' । ਸ੍ਰੀ ਮੁਖ ਤੇ ਮ੍ਰਿਦੁ ਗਿਰਾ ਅਲਾਈ॥ ੬॥ 
“ਤਨ-ਸਨੇਹ? ਸਬ ਝੂਠੇ ਜਾਨਹੁ । ਕਿਉ ਬਿਖਾਦ ਏਤੋ ਮਨ ਠਾਨਹੁ । 

ਦੇਹ ਮਿਲਨ ਬਿਛਰਨ ਇਸ ਭਾਂਤੀ। ਹੋਤ ਦਿਵਸ ਪੁਨ ਆਵਹਿ ਰਾਤੀ॥ ੭॥ 


5।। 53000 8000 50101 0 €0%% ੧3101500੫੧6011.60।। 


ਅਧਿਆਇ 56 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


੍ਿ ੜਿ 4 6 
(ਗੁਰੂ ਜੀ ਦੇ ਜੋਤੀ-ਜੋਤ ਸਮਾਵਣ ਦੀਆਂ ਤਿਆਰੀਆਂ) 


ਸਵੱਯਾ 

ਮਨ ਦੇ ਵਿਕਾਰਾਂ ਨੂੰ ਦੁਰ ਕਰੋ। ਸਦਾ ਗੁਰੂ ਜੀ ਦੀ ਮਿਹਰ ਮੰਗੋ। ਇਹੀ ਸਦਾ ਸੁੱਖਾਂ ਦਾ ਦਾਤਾ 
ਹੈ। ਪਰਮਾਤਮਾ ਨੂੰ ਸਿਮਰਨ ਕਰਨਾ ਹੀ ਸੰਸਾਰ ਨੂੰ ਉਹ ਸਤਿ ਕਰਕੇ ਵਿਖਾਉਂਦਾ ਹੈ। ਇਸ 
ਲਈ ਗੁਰੂ ਜੀ ਦੇ ਜਸ ਦਾ ਸਿਮਰਨ ਕਰਕੇ ਉਸ ਦੀ ਸ਼ਰਨ ਵਿੱਚ ਜਾ ਪਵੋਂ। ਮਨ ਨੂੰ ਸ਼ਰਨ 
ਵਿੱਚ ਲਿਆ ਕੇ ਹੰਕਾਰ ਨੂੰ ਦੂਰ ਕਰੋ। ਇਸ ਹੰਕਾਰ ਨੂੰ ਦੂਰ ਕੀਤੇ ਬਿਨਾਂ ਇਹ ਚੰਚਲ? ਮਨ 
ਟਿਕਦਾ ਨਹੀਂ। ਜੇ ਜਗਤ ਰੂਪੀ ਸਮੁੰਦਰ? ਨੂੰ ਸੌਖਿਆਂ ਪਾਰ ਕਰਨਾ ਹੈ ਤਾਂ ਕਹਿਣੇ ਨੂੰ ਬਿਰਥਾ 
ਜਾਣੋ ਤੇ ਕਰਨੇ ਨੂੰ ਪਕੜ ਲਵੋ। ॥੧॥ 


ਦੋਹਰਾ 
ਸ਼ਾਂਤ-ਰੂਪ, ਗਿਆਨ ਦੇ ਮੇਘ (ਬੱਦਲ) ਗੁਰੂ ਜੀ ਦਰਸ਼ਨ ਦੇ ਰਹੇ ਸਨ, ਉਸ ਪਲ ਸਧਾਰਣ” 
(ਸਿੱਖ) ਉਥੇ ਆਇਆ ਤੇ ਹੱਥ ਜੋੜ ਕੇ ਕਹਿਣ ਲੱਗਾ। ॥੨॥ 


ਚੌਪਈ 

“(ਹੇ ਗੁਰੂ ਜੀ) ਚੰਦਨ, ਕਸਤੂਰੀ” ਨਾਲ ਸਾਰੇ ਹੋਰ ਸੁਗੰਧੀ ਪਦਾਰਥ ਮਿਲਾ ਕੇ ਬਹੁਤ ਚੰਗੀ 
ਤਰਾਂ ਨਾਲ ਸਾਰੇ ਘਰ ਵਿੱਚ ਛਿੜਕ ਦਿੱਤੇ ਹਨ। ਸਾਰੇ ਵਿਹੜੇ ਨੂੰ, ਲਿੱਪ ਕੇ ਸਾਰੀਆਂ 
ਸੁਗੰਧੀਆਂ ਨਾਲ ਮਹਿਕਾ ਦਿੱਤਾ ਹੈ। ॥੩॥ 


ਆਪ ਜੀ ਦੀ ਆਗਿਆ ਅਨੁਸਾਰ ਜਿਥੇ ਕਿਹਾ ਸੀ, ਉਥੇ ਬਹੁਤ ਨਰਮ ਦੱਭ ਵਿਛਾ ਦਿੱਤੀ 
ਹੈ।” ਇਸ ਤਰਾਂ ਟੁੱਟਵੀ' ਜਿਹੀ (ਖੁਸ਼ੀ-ਗਮੀ ਭਰੀ) ਆਵਾਜ਼ ਵਿੱਚ ਜਦ ਉਸ ਨੇ ਦੱਸਿਆ 
ਤਾਂ ਉਸ ਦੇ ਨੈਣਾਂ ਵਿੱਚੋ ਪਾਣੀ ਦੀ ਧਾਰਾ ਵਹਿ£ ਤੁਰੀ ਸੀ। ॥੪॥ 


ਕਿੰਨੇ ਹੀ ਸਿੱਖ ਉਸ ਵੇਲੇ ਕੋਲ ਖੜ੍ਹੇ ਹੋਏ ਅਤੇ ਕਿੰਨੇ ਹੀ ਬੈਠੇ ਹੋਏ, ਗੁਰੂ ਜੀ ਦੇ ਦਰਸ਼ਨ 
ਕਰ ਰਹੇ ਸਨ। (ਸਧਾਰਣ ਦੇ ਬੋਲ) ਸੁਣ ਕੇ ਸਾਰੇ ਹੀ ਵੈਰਾਗ ਵਿਚ ਆ ਗਏ ਤੇ ਉਨ੍ਹਾਂ ਦੀਆਂ 
ਅੱਖੀਆਂ” ਵਿੱਚੋਂ ਵੀ ਬਹੁਤ ਨੀਰ (ਹੰਝੂ) ਵਹਿ ਤੁਰਿਆ ਸੀ। ॥੫॥ 


ਜਾਣੋ ਸਾਰਿਆਂ ਦੇ ਮਨ ਬਹੁਤ ਵੈਰਾਗਮਈ ਸਨ। (ਉਹ) ਬੇਚੈਨ ਹੋਏ ਝੂਰਦ ਰਹੇ ਸਨ। ਗਿਆਨ 
ਦੇ ਮੇਘ (ਗੁਰੂ ਜੀ) ਨੇ ਮੁੱਖ ਤੋਂ ਮਿੱਠੇ ਬਚਨ ਕਰਦੇ ਹੋਏ ਕਿਹਾ। ॥੬॥ 


“ਇਸ ਸਰੀਰ ਨਾਲ ਮੋਹ? ਸਭ ਝੂਠਾ ਜਾਣੋ। ਤੁਸੀਂ ਕਿਉ' ਮਨ ਹੀ ਮਨ ਇੰਨੇ ਸ਼ੋਕਮਾਨ ਹੋ ਗਏ 
ਹੋ? ਇਸ ਸਰੀਰ ਨੇ ਉਸੇ ਤਰਾਂ ਮਿਲਣਾ-ਵਿਛੜਨਾ ਹੀ ਹੁੰਦਾ ਹੈ, ਜਿਸ ਤਰਾਂ ਦਿਨ ਚੜ੍ਹਦਾ 
ਹੈ ਤੇ ਫਿਰ ਰਾਤ ਹੋ ਜਾਂਦੀ ਹੈ। ॥੭॥ 


5।। 53000 8000 50101 4। ੬0੫) ੪; _ 1੧8011ਇ00੫੧6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ - ਉਤਰਾਰਧ ਭਾਗ ਦੂਜਾ 


ਜੇ ਨਰ ਮਿਲੇ ਸ਼ਬਦ ਕੇ ਸੰਗਾ।ਰਹੇ ਸਦੀਵ ਰਾਚਿ ਤਿਹ ਰੰਗਾ। 
ਤੇ ਨਹਿ' ਬਿਛੁਰਹਿ' ਬਹੁਰ ਕਦਾਈਂ'। ਜਿਉ' ਨੀਰਹਿ' ਮੈਂ ਨੀਰ ਸਮਾਈ॥੮॥ 


ਮੁਝ ਸੋ ਮਿਲਨੇ ਕੀ ਜਿਹ ਚਾਹੀ।ਸਦਾ ਬਿਛੁਰਨੋ ਭਾਵਹਿ ਨਾਂਹੀ। 
ਸੋ ਨਰ ਸ਼ਬਦਿ ਕਰਹਿ' ਅੱਭਯਾਸੇ। ਸ੍ਵਣ ਮਨਨਿ?, ਨਿਤ ਪ੍ਰਤਿ ਨਿੱਧਕਾਸੇ॥ ੯॥ 


ਨਿਰਸੰਦੇਹ ਮਿਲੇ ਮੁਝ ਸੰਗਾ।ਬਹੁਰ ਨ ਬਿਛੁਰੈ' ਹੈ ਇਕਰੰਗਾ। 
ਤਾਂਤੇ ਤੁਮ ਅਬ ਤਜਹੁ ਬਿਖਾਦਾ?।ਗਾਵਹੁ ਸ਼ਬਦ ਕਰਹੁ ਅਹਿਲਾਦਾ ॥੧੦॥ 


ਦ੍ਰਿਸ਼ਟਮਾਨ ਜੋ ਸਰਬ ਪਸਾਰਾ। ਨਾਸ਼ਵੰਤ ਸੋ ਲੇਹੁ ਬਿਚਾਰਾ। 
ਹੋਤ ਵਿਪਰਜੈ“ ਥਿਰ ਨ ਰਹਾਈ।ਜਿਹ ਧੂਵਾਂ ਕਹਤ ਅਧ੍ਰਵ ਹੈ ਜਾਈਂ ॥੧੧॥੯” 


ਸਸਿ ਸੂਰਜ ਪਰਕਾਸ਼ ਕਰਾਊ। ਕਾਲ ਪਾਇ ਤਿਨ ਹੋਇ ਅਭਾਊ£। 
ਜੋ ਸੁਮੇਰੁ ਸਬ ਸੁਰਨ ਅਧਾਰਾ।ਛੈ ਹੋਵਤ ਤਿਨ ਲਗੈ ਨ ਬਾਰਾ॥੧੨॥ 


ਧਰਨੀ”,ਜਲ,ਸਾਗਰ ਗੰਭੀਰਾ।ਅੱਗ੍ਰ ਕਾਲ ਸੋ ਧਰੈ ਨ ਧੀਰਾ। 
ਪਾਵਕ,ਪੌਨ,ਪ੍ਰਾਕਰਮ$ ਯੁਕਤਾ। ਕਾਲ ਪਾਇ ਸੋ ਹੋਇ ਅਸ਼ਕਤਾ॥੧੩॥ 
ਮਹਾਂਬਲੀ ਰਾਕਸ ਜੇ ਰਾਜਾ। ਕਾਲ ਡੰਕ ਸਬ ਕੇ ਸਿਰ ਗਾਜਾ?। 


ਭੇ ਅਵਤਾਰ ਜਿਤੇ ਰਣ ਧੀਰਾ। ਕਾਲ ਪਾਇ ਕਿਯ ਤਜਨ ਸਰੀਰਾ॥੧੪॥ 


ਮਹਾਂ ਸਿੱਧ ਸੁਰ ਗੰਧ੍ਰਬ"2? ਕਿੰਨਰ£5? । ਯੱਖਯ ਆਦਿ ਸਬ ਹ੍ਰੈ ਛਿਨਭੰਗਰ। 
ਜਮ,ਉਡਗਨ,ਪੁਰਹੂਤਾਂ?, ਕੁਮੇਰਾ£? । ਹੋਇਂ ਵਿਪਰਜੈ'' ਲਗੈ ਨ ਦੇਰਾ॥੧੫॥ 


ਜੋ ਬੁਹਮਾ ਜਗ ਕਾਰਣ ਕੇਰੋ।ਤਿਹ ਅਭਾਵ ਕਰ ਕਾਲ ਕਰੇਰੋ। 
ਹਰੀ ਬਿਸ਼ਨੁ ਜਿਹ ਜਗਤ ਅਲਾਇ। ਹਰੀ ਹਰਿਤੁਤਾ ਤਿਹ ਕੀ ਜਾਇ॥ ੧੬॥ 


5।। 58000 8001 5010੧ ਹ। 00355 ੧81੧0੧੪8ਇ॥0੫੧॥600118.60।। 


ਅਧਿਆਇ 56 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਜੋ ਪੁਰਸ਼, ਸ਼ਬਦ ਨਾਲ ਜੁੜੇ ਹੋਏ ਹੁੰਦੇ ਹਨ, ਉਹ ਹਮੇਸ਼ਾ ਉਸ ਦੇ ਰੰਗ ਵਿੱਚ ਰਚੇ ਰਹਿੰਦੇ ਹਨ। 
ਉਹ ਕਦੇ ਵੀ ਨਹੀ ਵਿਛੜਿਆ ਕਰਦੇ, ਜਿਵੇਂ ਪਾਣੀ” `ਚ ਪਾਣੀ ਸਮਾਇਆ ਹੁੰਦਾ ਹੈ ॥੮॥ 


ਜਿਨ੍ਹਾਂ ਦੀ ਅਸਾਂ ਨੂੰ ਮਿਲਣ ਦੀ ਚਾਹਨਾ ਹੈ ਅਤੇ ਹਮੇਸ਼ਾ ਲਈ ਵਿਛੜਨਾ ਨਹੀਂ ਚਾਹੁੰਦੇ, ਉਹ 
ਪੁਰਸ਼, ਸ਼ਬਦ (ਨਾਮ) ਦਾ ਸਿਮਰਨ (ਅਭਿਆਸ) ਕਰਨ। ਉਨ੍ਹਾਂ ਨੂੰ ਨਾਮ ਸੁਣਨਾ, ਸ਼ਬਦ ਨੂੰ 
ਮੰਨਣਾ? ਅਤੇ ਸਿਮਰਨ ਕਰਕੇ ਸ਼ਬਦ ਨੂੰ ਮਨ ਵਿੱਚ ਵਸਾਉਣਾ ਚਾਹੀਦਾ ਹੈ। ॥੯॥ 


ਬਿਨਾਂ ਸ਼ੱਕ ਦੇ ਉਹ ਲੋਕ ਅਸਾਂ ਨੂੰ ਮਿਲ ਪੈਣਗੇ ਅਤੇ ਫੇਰ ਇੱਕ ਰੰਗ ਵਿੱਚ ਰੰਗੇ ਹੋਏ ਕਦੇ ਵੀ 
ਵਿਛੜਨਗੇ ਨਹੀਂ। ਇਸ ਵਾਸਤੇ ਤੁਸੀਂ ਇਸ ਝਗੜੇ (ਵਿਵਾਦ) ਨੂੰ ਛੱਡ ਦੇਵੋਂ। ਸ਼ਬਦ ਦਾ 
ਗਾਇਣ ਕਰੋ ਅਤੇ ਅਨੰਦ ਪ੍ਰਾਪਤ ਕਰੋ। ॥੧੦॥ 


ਜੋ ਇਹ ਸੰਸਾਰ ਦਾ ਪਸਾਰਾ ਦਿਖ ਰਿਹਾ ਹੈ, ਮਨ ਵਿੱਚ ਧਾਰ ਲਵੋ ਕਿ ਇਹ ਸਾਰਾ ਹੀ 
ਨਾਸ਼ਵੰਤ ਹੈ । ਉਲਟਾ” ਹੁੰਦਿਆਂ ਸਮਾਂ ਨਹੀਂ ਲੱਗਦਾ। ਕੁਝ ਵੀ ਥਿਰ ਰਹਿਣ ਵਾਲਾ ਨਹੀਂ 
ਹੈ। ਜਿਸ ਨੂੰ ਅਟੱਲ ਕਹਿੰਦੇ ਹਨ, ਉਹ ਵੀ ਨਾਸ਼ ਹੋ ਜਾਂਦੇ ਹਨ। ॥੧੧॥ 


ਸੂਰਜ, ਚੰਦਰਮਾ, ਪ੍ਰਕਾਸ਼ ਕਰਨ ਵਾਲੇ ਵੀ ਸਮੇਂ ਨਾਲ ਨਾਸ਼ ਹੋ ਜਾਣਗੇ। ਸੁਮੇਰ ਪਰਬਤ _ 
ਵਰਗੇ, ਜਿਹੜੇ ਦੇਵਤਿਆਂ ਦਾ ਆਸਰਾ ਹਨ, ਉਨ੍ਹਾਂ ਦਾ ਖਤਮ ਹੁੰਦਿਆਂ ਪਲ ਨਹੀਂ 
ਲੱਗਦਾ। ॥੧੨॥ 


ਧਰਤੀ”, ਪਾਣੀ ਅਤੇ ਡੂੰਘੇ ਸਮੁੰਦਰ ਵੀ ਉਸ ਮੌਤ ਦੇ ਅੱਗੇ ਨਹੀਂ ਟਿੱਕਦੇ । ਅਗਨੀ, ਹਵਾ ਜੋ 
ਦੋਨੋਂ ਹੀ ਬਲ ਵਾਲੇ ਹਨ, ਉਹ ਵੀ ਸਮਾਂ ਪਾ ਕੇ ਬਲਹੀਨ ਹੋ ਜਾਂਦੇ ਹਨ। ॥੧੩॥ 


ਜੋ ਵੀ ਮਹਾਂਬਲੀ, ਰਾਕਸ਼, ਰਾਜੇ, ਦੈਂਤ ਹਨ, ਸਭ ਦੇ ਸਿਰ `ਤੇ ਮੌਤ ਦਾ ਡੰਕਾ ਵੱਜਦਾ? ਰਹਿੰਦਾ 
ਹੈ। ਵੱਡੇ-ਵੱਡੇ ਅਵਤਾਰ ਜਿਨ੍ਹਾਂ ਨੇ ਵੱਡੇ-ਵੱਡੇ ਜੰਗ ਜਿੱਤੇ ਹਨ, ਸਮਾਂ ਪਾ ਕੇ ਉਨ੍ਹਾਂ ਨੂੰ ਵੀ 
ਸਰੀਰ ਛੱਡਣਾ ਪਿਆ। ॥੧੪॥ 


ਵੱਡੇ-ਵੱਡੇ ਸਿੱਧ ਲੋਕ, ਦੇਵਤੇ, ਸੂਰਮੇ, ਗੰਧਰਬ, ਕਿੰਨਰ ਤੇ ਯੱਕਸ਼ ਆਦਿ ਸਾਰੇ ਦੇ ਸਾਰੇ ਹੀ 
ਛਿਣ ਵਿੱਚ ਨਾਸ਼ ਹੋ ਜਾਂਦੇ ਹਨ। ਜਮ, ਤਾਰੇ, ਇੰਦਰ'£, ਕੁਬੇਰ ਆਦਿ ਵਰਗਿਆਂ ਦੇ ਵੀ 
ਉਲਟੀ! ਪੈਂਦਿਆਂ ਦੇਰ ਨਹੀਂ ਲੱਗਦੀ ॥੧੫॥ 


ਬ੍ਹਮਾ ਵਰਗੇ, ਜਿਨ੍ਹਾਂ ਨੂੰ ਜੱਗ ਦੀ ਰਚਨਾ ਕਰਨ ਵਾਲੇ ਮੰਨਿਆ ਜਾਂਦਾ ਹੈ, ਉਨ੍ਹਾਂਨੂੰ ਵੀਂ ਕਠੋਰ 
ਕਾਲ ਅਲੋਪ ਕਰ ਦਿੰਦਾ ਹੈ। ਵਿਸ਼ਨੂੰ ਜਿਹੇ ਜੋ ਇਸ ਜੱਗ ਨੂੰ ਸੰਭਾਲਦੇ-ਚਲਾਉਂਦੇ ਹਨ, ਉਨ੍ਹਾਂ 
ਦਾ ਹਰੀ-ਪੁਣਾ (ਪ੍ਰ੍ਭੁਤਾ) ਵੀ ਨਾਸ਼ ਹੋ ਜਾਏਗਾ ॥੧੬॥ 


5।। 53000 38000 50101 । ੬099 ਮਾ ੧3101500੫੧)60011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਰੂਦੁਹਿਂ' ਬੇਖ ਭਯਾਨਕ ਜਾਂਹੀ। ਕਾਲ ਪਾਇ ਸੇ ਹੋਵਹਿ ਨਾਹੀਂ । 
ਸਭ ਕੋ ਜੋ ਅਧਾਰ ਆਕਾਸ਼ਾ। ਕਾਲ ਅਗਾਰੀ ਹੋਇ ਸੁ ਨਾਸ਼ਾ॥੧੭॥ 


ਇਨ ਜੀਵਨ ਕਯਾ ਗਿਨਤੀ ਹੋਈ। ਗ੍ਰਸਕੋ ਕਾਲ ਕੋ ਹੈ ਸਬ ਕੋਈ। 
ਰਹਿਨੋ ਇਸਥਿਰ ਕਿਨਹੂੰ ਨਾਹੀਂ।ਪਾਇ ਸਮਾਂ ਸਬਹੀ ਬਿਨਸਾਹੀ?” 2) ॥੧੮॥ 


ਅਤਿ ਸੂਖ਼ਮ ਤੇ ਸੂਖ਼ਮ ਕਾਲੂ। ਅਤਿ ਬਿਸਾਲ ਤੇ ਮਹਾਂ ਬਿਸਾਲੂ । 
ਕਰਹਿ ਊਚ ਤੇ ਜੋ ਅਤਿ ਨੀਚੂ।ਨੀਚਹਿ ਥਪਹਿ ਊਚ ਖਿਨ ਬੀਚੂ ॥੧੯॥ 


ਰਾਈ ਮੇਰੁ,ਮੇਰੁ ਤੇ ਰਾਈ।ਬਸੇ ਉਜਾਰਹਿ,ਉਜਰ” ਬਸਾਈ। 
ਮਹਾਂਬਲੀ ਚਾਹੈ ਸੋ ਕਰਹੀ। ਇਸ ਆਗੈ ਕੋ ਧੀਰ ਨ ਧਰਹੀ॥ ੨੦॥ 


ਧਨੁਖ ਅਭਾਵ? ਹਾਥ ਹੈ ਜਾਂਕੇ।ਰਾਗ ਰੂ ਦੇਖ ਬਾਣ ਬਡ ਤਾਂਕੇ । 
ਛੈ ਕਰ ਜਗ ਉਪਜਾਵਹਿ ਸੋਊ।ਸਿਸਿ? ਲੀਲ੍ਹਾ ਜਿਉ' ਦੇਖ ਨ ਕੋਊ ॥੨੧॥ 


ਸੂਰਜ ਚੰਦ ਗੋਇ” ਕਰ ਹਾਥੇ । ਖੇਲਹਿ ਨਿਤ ਉਛਾਰ£ ਤਿਨ ਸਾਥੇ। 

ਬ੍ਰਹਮ ਉਦੰਬਰ” ਬਿਰਖ ਮਹਾਨਾ। ਫਲ ਅਨੇਕ ਬ੍ਰਹਮੰਡ ਮਹਾਨਾ॥ ੨੨॥ 
ਭੱਖਯਤ ਕਾਲ ਨ ਤ੍ਰਿਪਤੈ ਕੈਸੇ ।ਘ੍ਰਿੱਤ$ ਅਹੂਤੀ ਪਾਵਕ ਜੈਸੇ। 

ਮੂਰਤ ਬਿਦਤ” ਨ ਪਰਹਿ ਪਛਾਨੀ। ਘਟੀ,ਮਾਸ,ਬਰਖਹਿ' ਤੇ ਜਾਨੀ॥੨੩॥ 


ਝੀਵਰ'£ ਕਾਲ ਕ੍ਰਿਆ ਜਿਹ ਜਾਲਾ।ਫਸੇ ਜੀਵ ਤਿਸ ਮਾਂਹਿ ਬਿਸਾਲਾ। 
ਛੂਟਨ ਹੋਇ ਨ ਸੇ ਕਿਹ ਭਾਂਤੀ। ਦੂਖ ਮਹਿ' ਪਚਹਿੰ' ਨ ਪਾਵਹਿ ਸ਼ਾਂਤੀ॥੨੪॥ 


ਜੇਤਿਕ ਹੈ ਪਰਪੰਚ ਪਸਾਰਾ। ਕਈ ਬਾਰ ਕਿਯ ਕਾਲ ਅਹਾਰਾ। ਰ੍ 
ਬਹੁਰੋ ਰਚੈ ਸੁਖੇਨ ਸੰਵਰਕੈ। ਦ੍ਰਹਨ'', ਬਿਸ਼ਨੁ ਸ਼ਿਵ ਨਿਜ ਤਨ ਧਰਕੈ॥ ੨੫॥ 


670 
5।। 53000 38000 50101 । ੬0੫9 ੧3101500੫੧6011.60।। 


ਅਧਿਆਇ 56 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਸ਼ਿਵਾਂ ਜੀ ਵਰਗੇ, ਜਿਨ੍ਹਾਂ ਨੇ ਭਿਆਨਕ ਭੇਖ ਧਾਰਨ ਕੀਤਾ ਹੋਇਆ, ਉਹ ਵੀ ਸਮਾਂ ਪਾ ਕੇ 
ਨਹੀਂ' ਹੋਣਗੇ। ਸਭ ਨੂੰ ਜੋ ਆਸਰਾ ਦੇਣ ਵਾਲਾ, ਜੋ ਅਕਾਸ਼ ਮੰਡਲ ਹੈ, ਕਾਲ ਦੇ ਮੂਹਰੇ ਉਸਨੇ 
ਵੀ ਖਤਮ ਹੋ ਜਾਣਾ ਹੈ। ॥੧੭॥ 


ਇਨ੍ਹਾਂ ਜੀਵਨ-ਦਸ਼ਾਵਾਂ ਦੀ ਕੀ ਗਿਣਤੀ ਕਰਨੀ ਹੈ, ਮੌਤ ਨੇ ਸਭ ਨੂੰ ਗ੍ਸਿਆ ਹੋਇਆ ਹੈ। 
ਕਿਸੇ ਨੇ ਵੀ ਇਥੇ ਸਥਿਰ ਨਹੀਂ ਰਹਿਣਾ, ਸਮਾਂ ਪਾਕੇ ਸਭ ਨੇ ਖਤਮ ਹੋਣਾ ਹੈ ॥੧੮॥ 


ਇਹ ਜੋ ਕਾਲ ਹੈ, ਇਹ ਅਤਿ ਸੂਖਮ ਤੋਂ ਵੀ ਸੂਖਮ ਹੈ ਤੇ ਵੱਡਿਆਂ ਤੋਂ ਵੀ ਬਹੁਤ ਵੱਡਾ ਹੈ। 
ਉੱਚਾ ਥਾਪ ਸਕਦਾ ਹੈ। ॥੧੯॥ 


ਇਹ ਵੱਡੇ-ਵੱਡੇ ਪਰਬਤਾਂ (ਸੁਮੇਰ ਪਰਬਤ ਵਰਗਿਆਂ) ਨੂੰ ਰੱਤੀ ਦੇ ਬਰਾਬਰ ਕਰਨ ਵਾਲਾ ਹੈ 
ਅਤੇ ਤਿਨਕੇ ਨੂੰ ਪਹਾੜ ਬਣਾ ਦਿੰਦਾ ਹੈ। ਇਹ (ਚੰਗੇ-ਭਲੇ) ਵਸਦਿਆਂ ਨੂੰ ਉਜਾੜ ਦੇਣ ਵਾਲਾ 
ਹੈ ਤੇ ਉਜੜਿਆਂ? ਨੂੰ ਵੱਸਦੇ ਕਰਦਾ ਹੈ। ਮਹਾਂਬਲੀ ਚਾਹੇ ਜੋ ਮਰਜ਼ੀ ਕਰੀ ਜਾਣ ਪਰ ਇਸ 
ਕਾਲ ਅੱਗੇ ਉਹ ਧੀਰਜ ਨਹੀਂ ਧਰ ਸਕਦੇ। ॥੨੦॥ 


ਉਸ (ਪਾਰਬ੍ਰਹਮ) ਦੇ ਹੱਥ ਵਿੱਚ, 'ਅਣਹੋਇਆ? ਕਰਨ” ਰੂਪੀ ਧਨੁੱਖ ਹੈ। ਉਸ ਦੇ ਕੋਲ ਦੁੱਖਾਂ 
ਅਤੇ ਸੁੱਖਾਂ ਦੇ ਵੱਡੇ-ਵੱਡੇ ਬਾਣ ਹਨ। ਉਹ ਜੋ ਇਸ ਜਗਤ ਨੂੰ ਨਾਸ਼ ਕਰਕੇ ਫਿਰ ਇਸ ਦੀ 
ਰਚਨਾ ਕਰਦਾ ਹੈ, ਜਿਵੇਂ ਬਾਲਕ“-ਲੀਲਾ ਵਾਂਗ ਕੋਈ ਨਹੀਂ ਤੱਕ ਸਕਦਾ। ॥੨੧॥ 


ਸੂਰਜ, ਚੰਦ ਨੂੰ ਹੱਥਾਂ ਵਿੱਚ ਗੇਂਦ” ਵਾਂਗ ਲੈ ਕੇ ਉਹ ਰੋਜ਼ਾਨਾ ਉਛਾਲ-ਉਛਾਲਾੰ ਕੇ ਖੇਡਦਾ ਹੈ। ਬ੍ਰਹਮ, 
ਵੱਡੇ ਗੁੱਲਰ” ਬਿਰਛ ਵਾਂਗੂੰ ਹੈ ਜਿਸ ਨੂੰ ਅਨੇਕ ਵੱਡੇ ਬ੍ਰਹਿਮੰਡ ਰੂਪੀ ਫਲ ਲੱਗੇ ਹੋਏ ਹਨ। ॥੨੨॥ 


ਜਿਵੇਂ ਅੱਗ ਵਿੱਚ ਘਿਉ ਦੀ ਅਹੂਤੀ ਦਿੱਤਿਆਂ ਉਸ ਦਾ ਰੱਜ ਨਹੀਂ' ਹੁੰਦਾ, ਉਸੇ ਤਰਾਂ ਕਾਲ ਦਾ 
ਇਨ੍ਹਾਂ (ਬ੍ਰਹਿਮੰਡਾਂ ਨੂੰ) ਖਾਂਦਿਆਂ ਕਿਵੇਂ ਵੀ ਤ੍ਰਿਪਤੀ ਨਹੀਂ ਹੁੰਦੀ। ਕਾਲ ਦੀ ਮੂਰਤ ਪਰਗਟ”-ਰੂਪ 
ਵਿੱਚ ਪਛਾਣੀ ਨਹੀਂ ਜਾਂਦੀ, ਇਹ ਘੜੀਆਂ, ਮਹੀਨਿਆਂ, ਸਾਲਾਂ ਵਿੱਚ ਜਾਣੀ ਜਾਂਦੀ ਹੈ ॥੨੩॥ 


ਮਛੇਰੇ'£ ਦੇ ਜਾਲ ਦੀ ਪ੍ਰਕਿਰਿਆ ਵਾਂਗ ਹੀ ਕਾਲ ਦਾ ਕੰਮ ਹੈ, ਜਿਸ ਵਿੱਚ (ਮੱਛੀਆਂ ਵਾਂਗ) 
ਅਣਗਿਣਤ ਜੀਵ ਫਸਦੇ ਹਨ। ਕਿਸੇ ਤਰੀਕੇ ਨਾਲ ਵੀ ਉਨ੍ਹਾਂ ਦਾ ਕਾਲ ਰੂਪੀ ਜਾਲ ਤੋਂ 
ਛੁਟਕਾਰਾ ਨਹੀਂ ਹੁੰਦਾ। ਇਸੇ ਤਰਾਂ ਜੀਵ ਦੁੱਖ ਵਿੱਚ ਫਸ ਕੇ ਸ਼ਾਂਤੀ ਨਹੀਂ ਪਾਉਂਦੇ। ॥੨੪॥ 


ਇਹ ਜੋ ਸਾਰਾ ਜਗਤ ਪਸਾਰਾ ਹੈ, ਇਸ ਨੂੰ ਕਾਲ ਨੇ ਕਈ ਵਾਰ ਖਾਇਆ ਹੈ (ਨਾਸ਼ ਕੀਤਾ 


ਹੈ), ਬ੍ਰਹਮਾ”, ਸ਼ਿਵ, ਵਿਸ਼ਨੂੰ ਆਦਿ ਆਪਣਾ ਤਨ ਧਾਰਨ ਕਰਕੇ ਦੁਬਾਰਾ ਸੰਵਾਰ-ਸੰਭਾਲ 
ਕੇ ਇਸ ਦੀ ਰਚਨਾ ਕਰਦੇ ਰਹੇ ਹਨ। ॥੨੫॥ 


੨ 58000 0801 5000। 2 €10%7% ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


_ਅੰਤਰਧਯਾਨਾਂ ਕਰੈ ਪੁਨਿ ਤਾਂਹੀ। ਗ੍ਰਸੈ ਸਕਲ ਕੋ ਤਜੈ ਨ ਕਾਹੀ। 
ਬਿਨ ਕਰੁਨਾ ਤੇ ਕਰ ਬਿਸਾਲਾ। ਮ੍ਰਿਗ ਬ੍ਰਹਮੰਡ ਕੇਹਰੀ£ ਕਾਲਾ॥੨੬॥ 


ਦੋਹਰਾ 
ਕਮਲ ਫੂਲ ਅਦਭੂਤ ਅੰਹੈ,ਬਚਜੇ ਤਾਂਹਿ ਤੇ ਸੋਇ। 
ਨਹਿ ਸਮੀਪ ਤਹਿ ਜਾਵਈ ਰਹਯੋ ਬਿਨਾ ਬਲ ਹੋਇ॥੨੭॥ 


ਚੌਪਈ ਰ 
ਸ਼ਾਂਤਿ ਮੈਤਰੀ? ਅੰਕੁਰ ਤਾਸੂ ।ਚੈਤੰਨਤਾ ਮਾਤ੍ਰ ਪਰਕਾਸ਼ੂ। 
ਇਸ ਮਹਿ ਕਾਲ ਲੀਨ ਹੁਇ ਜਾਵਹਿ।ਤਿਹ ਤਜ ਅਪਰ ਸਰਬ ਕੋ ਖਾਵਹਿ॥ ੨੮॥ 


ਤਾਂਤੇ ਸ਼ਬਦ ਕਰਹੁ ਅੱਭਯਾਸਾ। ਸਗਰੋ ਭੇਦ ਹੋਇ ਪਰਕਾਸ਼ਾ। 
ਸੁਨ ਸਿੱਖਹੁ ! ਸਭ ਤਜਹੁ ,ਬਿਖਾਦਾ। ਖ੍ਰੋ ਤਨ ਅਹੰ ਸਮਾਰਹੁ” ਆਦਾ? ॥੨੯॥ 


ਜਗਤ ਅਸਾਰ ਜਾਨ ਕਰ ਸਾਰੋ।ਸਾਰ ਬਿਚਾਰ ਭਲੇ ਉਰ ਧਾਰੋ। 
ਮੋਖ ਸਦਨ ਕੀ ਇਹ ਤਨ ਸ਼੍ਰੈਨੀ£। ਸਿਮਰਹੁ ਸੱਤਿਨਾਮ ਦਿਨ ਰੈਨੀ”॥੩੦॥ 


ਇਸ ਪ੍ਰਕਾਰ ਉਪਦੇਸ਼ ਘਨੇਰਾ। ਦੇਕਰ ਗੁਰ ਅੱਗਯਾਨ ਕਟੇਰਾ”। 

ਹੋਤ ਭਯੋ ਅਰਣੌਦਯਾਂ ਕਾਲਾ।ਨਿਕਸੇ ਤਿਹ ਛਿਨ ਵਹਿਰ ਕ੍ਰਿਪਾਲਾ॥ ੩੧॥ 
ਜੈ ਜੈ ਕਾਰ ਹੋਤ ਚੌਫੇਰੇ । ਪਢਹਿ' ਬੇਦ? ਧੁਨਿ ਸ਼ਬਦ ਘਨੇਰੇ। 

ਕੁਸ਼ਾ ਮ੍ਰਿਦੁਲ ਜਿਹ ਰੁਚਿਰ ਬਿਛੌਨਾਂ ।ਤਹਾਂ ਜਾਇ ਪੌਢੇ ਗੁਨ ਭੌਨਾ॥ ੩੨॥ 


ਗੁਨਤ ਸੁਲਖਣੀ ਉਰ ਇਸ ਭਾਂਤੀ। --ਮਮ ਸੁਤ ਝੂਰਹਿੰਗੇ ਪਸ਼ਚਾਤੀ। 
ਮਿਲੇ ਨ ਆਨ ਜਨਕਾਂ£ ਕੇ ਤਾਈਂ। ਤਨਕ ਪ੍ਰਤੀਤ ਨ ਤਿਨ ਕੋ ਆਈ --॥੩੩॥ 


ਤਬ ਠਾਂਢੀ ਹ੍ਹੈ ਪ੍ਰਭੂ ਅਗਾਰੀ। ਹਾਥ ਬੰਦ ਅਸ ਗਿਰਾ ਉਚਾਰੀ। 
“ਅਬ ਕੇ ਪੁਨ ਨਿਜ ਤਾਤਨਿ”' ਤਾਈ'। ਪਠਹੁ ਬੁਲਾਇ ਪਾਸ,ਗੋਸਾਈਂ !॥੩੪॥ 


672 


5।। 53000 38001 50101 ਹ। ੬099 ੧3101500੫੧)60011.60।। 


ਅਧਿਆਇ 56 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


(ਉਹ ਪ੍ਰਭੂ) ਇਨ੍ਹਾਂ ਨੂੰ ਫਿਰ ਗਾਇਬ (ਅਲੋਪ)! ਕਰਕੇ ਸਾਰੇ ਸੰਸਾਰ ਨੂੰ ਗ੍ਰਸ ਲੈਂਦਾ ਹੈ ਅਤੇ 
ਕਿਸੇ ਨੂੰ ਵੀ ਨਹੀਂ ਛੱਡਦਾ। ਕਾਲ ਸ਼ੇਰ? ਵਾਂਗ ਹੈ ਤੇ ਬ੍ਰਹਿਮੰਡ ਹਿਰਨ ਵਾਂਗ ਹੈ। ਇਹ ਬਹੁਤ 
ਬੇਰਹਿਮ ਤੇ ਡਾਢਾ ਸਖਤ ਹੈ। ॥੨੬॥ 


ਦੋਹਰਾ 
ਪਰ ਉਹ (ਵਾਹਿਗੁਰੂ) ਅਚਰਜ ਕਮਲ-ਫੁੱਲ ਹੈ, ਜੋ ਇਸ ਕਾਲ ਤੋਂ ਬਚਿਆ ਹੋਇਆ ਹੈ। ਕਾਲ 
ਉਸ ਬ੍ਰਹਮ ਦੇ ਨਜ਼ਦੀਕ ਨਹੀਂ' ਜਾਂਦਾ, ਉਸ ਅੱਗੇ ਬਲਹੀਨ ਹੋ ਕੇ ਰਹਿ ਜਾਂਦਾ ਹੈ। ॥੨੭॥ 


ਚੌਪਈ 

ਸ਼ਾਂਤੀ, ਮਿੱਤਰਤਾ? ਉਸ ਦਾ ਅੰਕੁਰ ਹੈ ਤੇ ਚੇਤੰਨਤਾ ਪ੍ਰਕਾਸ਼ ਮਾਤਰ ਹੈ, ਕਾਲ ਇਸ ਵਿੱਚ ਸਮਾ 
(ਲੀਨ ਹੋ) ਜਾਂਦਾ ਹੈ ਅਤੇ ਇਸ (ਬ੍ਰਹਮ) ਨੂੰ ਛੱਡ ਕੇ ਹੋਰ ਬਾਕੀ ਸਾਰਿਆਂ ਨੂੰ ਖਾ ਜਾਂਦਾ 
ਹੈ। ॥੨੮॥ 


ਇਸ ਵਾਸਤੇ ਸ਼ਬਦ (ਨਾਮ) ਦਾ ਸਿਮਰਨ (ਅਭਿਆਸ) ਕਰੋ, ਫਿਰ (ਤੁਹਾਨੂੰ) ਸਾਰੇ (ਇਨ੍ਹਾਂ) 
ਭੇਦਾਂ ਦਾ ਗਿਆਨ ਹੋ ਜਾਵੇਗਾ। ਹੇ (ਮੇਰੇ) ਸਿੱਖੋ ਸੁਣੋ ! ਸਾਰੇ ਵਿਵਾਦਾਂ ਨੂੰ ਛੱਡ ਦੇਵੋ ਅਤੇ ਤਨ 
ਦੀ ਅਹੰਤਾ ਗੁਆ ਕੇ ਆਦਿ ਰੂਪ ਵਾਹਿਗੁਰੂ? ਨੂੰ ਸੰਭਾਲੋ”। ॥੨੯॥ 


ਇਸ ਸਾਰੇ ਜਗਤ ਨੂੰ ਝੂਠਾ ਜਾਣਦੇ ਹੋਏ ਅਸਲ ਸੱਚ ਨੂੰ ਵਿਚਾਰ ਕੇ ਤੇ ਉਸ ਨੂੰ ਦਿਲ ਵਿੱਚ 
ਵਸਾ ਲਵੋ। ਮੁਕਤੀ ਰੂਪੀ ਘਰ ਦੀ ਇਹ ਸਰੀਰ ਪੌੜੀ£ ਹੈ, ਦਿਨ ਰਾਤ ਉਸ ਵਾਹਿਗੁਰੂ ਦਾ 
ਨਾਮ ਜਪਦੇ ਹੋਏ ਸਿਮਰਨ ਕਰੋ।” ॥੩੦॥ 


ਇਵੇਂ ਗੁਰੂ ਜੀ ਨੇ ਸਿੱਖਾਂ ਨੂੰ ਡੂੰਘੇ-ਗਿਆਨ ਦਾ ਉਪਦੇਸ਼ ਦੇ ਕੇ ਉਨ੍ਹਾਂ ਦੀ ਅਗਿਆਨਤਾ ਨੂੰ ਕੱਟ” ਦਿੱਤਾ 
ਸੀ। ਫਿਰ ਜਦ ਸੂਰਜ-ਚੜ੍ਹਣਾਂ ਦਾ ਸਮਾਂ ਹੋਇਆ ਤਾਂ ਕਿਰਪਾਲੂ (ਗੁਰੂ ਜੀ) ਬਾਹਰ ਆ ਗਏ। ॥੩੧॥ 


ਤਾਂ ਉਸ ਪਲ ਗੁਰੂ ਜੀ ਦੀ ਜੈ-ਜੈਕਾਰ ਹੋ ਰਹੀ ਸੀ। ਉੱਚੀ-ਉੱਚੀ ਧੁਨ ਵਿੱਚ ਵੇਦ” ਸ਼ਬਦ 
ਪੜ੍ਹਦੇ ਸਨ। ਜਿਥੇ ਨਰਮ-ਨਰਮ ਸੁੰਦਰ ਦੱਭ ਦਾ ਵਿਛੌਣਾ ਕੀਤਾ ਗਿਆ ਸੀ, ਗੁਣਾਂ ਦੇ ਘਰ 
(ਗੁਰੂ ਜੀ) ਉਥੇ ਜਾ ਕੇ ਲੇਟ ਗਏ। ॥੩੨॥ 


ਉਹ ਆਪਣੇ ਪਿਤਾ? ਜੀ ਨੂੰ ਮਿਲਣ ਲਈ ਨਹੀਂ ਆਏ। ਉਨ੍ਹਾਂ ਨੂੰ ਤਾਂ ਇਸ ਤਰਾਂ ਹੋ ਜਾਣ ਦਾ 
ਭੋਰਾ-ਭਰ ਵੀ ਭਰੋਸਾ ਨਹੀਂ ਸੀ ਆਇਆ-। ॥੩੩॥ 


ਉਸ ਨੇ ਗੁਰੂ ਜੀ ਅੱਗੇ ਖੜੋ ਕੇ ਹੱਥ ਜੋੜਕੇ ਬੇਨਤੀ ਕੀਤੀ, “ਹੇ ਸਵਾਮੀ ਜੀ! ਤੁਸੀਂ ਇੱਕ ਵਾਰ 
ਫਿਰ ਪੁੱਤਰਾਂ”! ਨੂੰ ਆਪਣੇ ਕੋਲ ਬੁਲਾਉਣ ਲਈ, ਕਿਸੇ ਨੂੰ ਉਨ੍ਹਾਂ ਵੱਲ ਭੇਜ ਦੇਵੋ। ॥੩੪॥ 


673 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਆਵਹਿੰਗੇ ਅਬ ਮਾਨਹਿਂ' ਬੈਨਾ। ਛਿਮਾਛੇਤ੍ਰ' ਤੁਮ ਸ੍ਰੀ ਗੁਨ ਐਨਾ!। 
ਨੀਕੀ ਬਾਤ ਮਿਲਹਿ'ਂ ਇਸ ਕਾਲਾ । ਬਿਨੈ ਮਾਨੀਏ ਮੇਰੀ ਦਯਾਲਾ !'`॥ ੩੫॥ 


ਦੇਖ ਦੀਨ ਬੇਦੀ ਕੁਲ ਮੌਰੰ2। ਆਇਸੁ ਦੇ ਸਿੱਖ ਪਠਯੋ ਬਹੋਰੰ। 
ਕਹਯੋ ਜਾਇ ਕੇ ਤਿਨ ਦੁਇ ਆਗੇ। “ਨਿਸਚੇ ਗੁਰੂ ਸਮਾਵਨ ਲਾਗੇ॥ ੩੬॥ 


ਮਾਤਾ ਬਿਨਤੀ ਕੀਨ ਘਨੇਰੀ।ਮੁਝ ਤੁਮ ਪਾਸ ਪਠਾਯੋ ਫੇਰੀ। 
ਰੰਚਕ” ਔਰ ਬਿਲੰਬ ਨ ਕੋਈ।ਚਹਉ ਤ ਮਿਲਉ ਭਲੇ ਬਿਧਿ ਹੋਈ” ॥੩੭॥ 


ਸਿਰੀ ਚੰਦ ਪੁਨ ਲਖਮੀਦਾਸਾ। ਮਾਤ ਬਾਤ ਸੁਨ ਭਏ ਉਦਾਸਾ। 
ਤਤਛਿਨ ਉਠੇ ਤਜੇ ਅਨਮਤਾਓ। ਕਹਯੋ “ਸਮਾਇ' ਨ ਸਾਚੇ ਪਿਤਾ” ॥੩੮॥ 


ਗਮਨੇ ਮਿਲਨ ਭਈ ਇਤ ਐਸੇ। ਉਤ ਕੀ ਸੁਨਹੁ ਕੀਨ ਗੁਰ ਜੈਸੇ। 
ਅੰਬਰ? ਪਾਇ ਬਦਨ ਪਰ ਤਬਹੀ। ਪੌਢ ਗਏ ਦੇਖਹਿ' ਨਰ ਸਬਹੀ॥੩੯॥ 


ਗੇ ਸਮਾਇ ਤਨ ਰਹੇ ਨ ਪ੍ਰਾਨਾ।ਭਾ ਕਹਾਇ ਕੋ ਸ਼ਬਦਿ ਮਹਾਨਾ। 
ਕਰਹੀ' ਲੋਕ ਬਿਲਾਪ£ ਕਲਾਪਾ।ਭਯੋ ਪ੍ਰਭੂ ਕੋ ਬਿਰਹੁ” ਪ੍ਰਤਾਪਾ॥੪੦॥ 


ਨਰਨ ਬਿਖੈ ਭਾ ਰੁਦਨ ਘਨੇਰਾ। ਸੁਰਨਂ ਮਝਾਰ ਅਨੰਦ ਬਧੇਰਾ। 
_ ਅਤਿ ਉਤਸ਼ਵ ਕੇ ਗੀਤਨਿ ਗਾਵਹਿਂ।ਬਾਦਿਤ ਤਾਲ ਮਿਲਾਇ ਬਜਾਵਹਿੰ॥੪੧॥ 


ਸ੍ਰੈ੍‌ਯਾ 

ਨੰਦੀ ਸੁ ਬ੍ਰਿਖਭ? ਚਢੇ ਸ਼ਿਵ ਜੂ ਤਨ ਉੱਜਲ ਇੰਦ੍ਰ ਸ਼ਸ਼ਾਂਕ'ਂ? ਸੁਹਾਏ । 
ਬਯਾਲ'' ਕਰਾਲ? ਅਲੰਕ੍ਰਿਤ ਹੈ, ਹਰਿਖਾਲ'? ਬਿਸਾਲ ਸਿਕੰਧਨ'“ ਪਾਏ । 
ਗੰਗ ਤਰੰਗ ਅਮੰਕਨਾ? ਭੰਗ ਜਟਾ ਮਹਿਂ,ਪਾਰਬਤੀ ਅੰਗ ਲਾਏ। 

ਸੂਲਾਂ ਧਰੇ ਕਰ, ਮੁੰਡ'” ਪਰੇ ਗਰ, ਪ੍ਰੇਮ ਕਰੇ ਉਰ ਸੋ ਚਲਿ ਆਏ ॥੪੨॥ 


674 


5।। 53000 38000 50101 ਹ। ੬0੫9 ੧3101500੫੧)60011.60।। 


ਅਧਿਆਇ 56 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਉਹ ਹੁਣ ਤੁਹਾਡਾ ਕਹਿਣਾ ਮੰਨ ਕੇ ਜ਼ਰੂਰ ਆ ਜਾਣਗੇ, ਹੇ ਗੁਣਾਂ ਦੇ ਘਰ! ਆਪ ਤਾਂ ਭੁੱਲਾਂ 
ਬਖਸ਼ਣਹਾਰੇ' ਹੋ। ਹੇ ਦਿਆਲੂ ਜੀ! ਮੇਰੀ ਇਹ ਬੇਨਤੀ ਮੰਨ ਲਵੋ, ਇਸ ਵਕਤ ਉਹ ਮਿਲ 
ਲੈਣ ਤਾਂ ਬਹੁਤ ਚੰਗੀ ਗੱਲ ਹੋਵੇਗੀ। ॥ ੩੫॥ 


ਬੇਦੀ ਕੁਲ ਦੇ ਸ਼ਿਰੋਮਣੀ? (ਗੁਰੂ ਜੀ) ਨੇ ਮਾਤਾ ਸੁਲੱਖਣੀ ਜੀ ਦਾ ਨਿਮਰਤਾ ਭਾਵ ਦੇਖ ਕੇ, 
ਇੱਕ ਸਿੱਖ ਨੂੰ ਆਗਿਆ ਦਿੰਦੇ ਹੋਏ ਫੇਰ ਘੱਲਿਆ ਕਿ ਉਹ ਉਨ੍ਹਾਂ ਦੋਨਾਂ ਅੱਗੇ ਜਾ ਕੇ ਆਖੇ, 
“ਗੁਰੂ ਜੀ ਸੱਚਮੁੱਚ ਹੀ ਜੋਤੀ-ਜੋਤ ਸਮਾਉਣ ਲੱਗੇ ਹਨ। ॥੩੬॥ 


ਮਾਤਾ ਜੀ ਦੇ ਬਹੁਤ ਬੇਨਤੀ ਕਰਨ `ਤੇ ਮੈਨੂੰ ਤੁਹਾਡੇ ਕੋਲ ਫਿਰ ਭੇਜਿਆ ਹੈ, ਹੁਣ ਭੋਰਾ-ਭਰ? 
ਵੀ ਕੋਈ ਦੇਰੀ ਨਹੀਂ ਲੱਗਣ ਵਾਲੀ, ਜੇ ਚਾਹੁੰਦੇ ਹੋ ਤਾਂ ਮਿਲ ਲਵੇਂ। ਬਹੁਤ ਚੰਗੀ ਗੱਲ 
ਹੋਵੇਗੀ। ” ॥੩੭॥ 


ਮਾਤਾ ਦੀ ਇਹ ਗੱਲ ਸੁਣ ਕੇ ਸ੍ਰੀ ਚੰਦ ਅਤੇ ਲਖਮੀ ਦਾਸ ਉਦਾਸ ਹੋ ਗਏ ਤੇ ਆਪਣਾ ਦੂਸਰਾ- 
ਵਿਚਾਰ” ਤਿਆਗ ਕੇ ਉੱਠ ਖੜ੍ਹੇ ਹੋਏ। ਉਨ੍ਹਾਂ (ਫਿਰ) ਕਿਹਾ, “ (ਕਿਤੇ ਸੱਚਮੁੱਚ) ਪਿਤਾ ਜੀ 
ਸਮਾ ਹੀ ਨਾ ਜਾਣ।” ॥੩੮॥ 


ਇਸ ਤਰਾਂ ਏਧਰ ਉਹ (ਦੋਨੋਂ) ਸੋਚ ਕੇ ਗੁਰੂ ਜੀ ਨੂੰ ਮਿਲਣ ਲਈ ਚੱਲ ਪਏ। ਦੂਜੇ ਪਾਸੇ ਜਿਵੇਂ 
ਗੁਰੂ ਜੀ ਨੇ ਕੀਤਾ ਸੀ, ਉਨ੍ਹਾਂ ਦੀ ਸੁਣੋ। ਗੁਰੂ ਜੀ ਨੇ ਆਪਣੇ ਸਰੀਰ ਉੱਪਰ ਕੱਪੜਾ? 
(ਚਾਦਰਾ) ਪਾ ਲਿਆ। ਉਨ੍ਹਾਂ ਲੇਟਿਆਂ ਨੂੰ ਸਾਰੇ ਨਰ-ਨਾਰੀ ਦੇਖ ਰਹੇ ਸਨ। ॥੩੯॥ 


ਗੁਰੂ ਜੀ ਜੋਤੀ-ਜੋਤ ਸਮਾ ਗਏ ਸਨ। ਸਰੀਰ ਵਿੱਚ ਸਵਾਸ ਨਹੀਂ ਸਨ ਰਹੇ। ਨਜ਼ਦੀਕ ਖੜੇ 
ਲੋਕਾਂ ਵੱਲੋਂ ਬਹੁਤ ਹਾਹਾਕਾਰ ਦੀ ਅਵਾਜ਼ ਪੈਦਾ ਹੋਈ । ਸਾਰੇ ਲੋਕੀਂ ਪ੍ਰਤਾਪੀ ਗੁਰੂ ਜੀ ਦੇ 
ਵਿਛੋੜੇ” ਦੇ ਵੈਰਾਗ ਵਿੱਚ ਵਿਰਲਾਪ£ ਕਰਨ ਲੱਗ ਪਏ ਸਨ। ॥੪੦॥ 


ਲੋਕਾਂ ਵਿੱਚ ਬਹੁਤ ਰੋਣਾ-ਧੋਣਾ ਮੱਚ ਗਿਆ ਸੀ ਪਰ ਦੇਵਤਿਆਂ ਵਿੱਚ ਬਹੁਤ ਹੀ ਅਨੰਦ 
ਵਧਿਆ ਸੀ। ਉਹ ਉਸ ਸਮੇ ਤਾਲ ਨਾਲ ਤਾਲ ਮਿਲਾ ਕੇ ਵਾਜੇ ਵਜਾਉਂਦੇ ਹੋਏ ਗੀਤ ਗਾ ਰਹੇ 
ਸਨ। ॥੪੧॥ 

ਸਵੱਯਾ 

ਸ਼ਿਵ ਜੀ, ਨੰਦੀ ਨਾਮੀ ਬੈਲ” ਉੱਤੇ ਚੜ੍ਹੇ ਹੋਏ ਸਨ, ਜਿਨ੍ਹਾਂ ਦਾ ਤਨ ਚੰਦਰਮਾਂ? ਦੀ ਤਰਾਂ 
ਸ਼ੋਭਨੀਕ ਤੇ ਭਿਆਨਕ? ਸੱਪਾਂ ਨਾਲ ਭੂਸ਼ਤਿ ਅਤੇ ਮੋਢਿਆਂ'4 `ਤੇ ਸ਼ੇਰ ਦੀ ਖੱਲਾਂ? ਪਹਿਨੀ 
ਹੋਈ ਸੀ। ਜਟਾਂ ਵਿੱਚ ਪਾਪਾਂ”? ਨੂੰ ਭੰਨਣ ਵਾਲੀ ਗੰਗਾ ਦੀ ਤਰੰਗ ਸੀ ਤੇ ਖੱਬੇ ਪਾਸੇ ਪਾਰਬਤੀ 
ਨਾਲ ਲਗਾਈ ਹੋਈ ਸੀ। ਹੱਥ ਵਿੱਚ ਤ੍ਰਿਸ਼ੂਲ'ਂ$ ਅਤੇ ਗਲ ਵਿੱਚ ਖੋਪਰੀਆਂ' ਪਾਈਆਂ ਹੋਈਆਂ 
ਸਨ। ਗੁਰੂ ਜੀ ਨਾਲ ਚਿੱਤੋਂ' ਪ੍ਰੇਮ ਕਰਕੇ ਸ਼ਿਵ ਜੀ ਆਏ ਸਨ। ॥੪੨॥ 


ਰ੍ 675 
5।। 53000 38000 50101 ਹ। ੬0੫9 ੧3101500੫੧)6011.60।। 


ਸੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੰਗ ਪੰਚਾਨਨ' ਤਾਤ ਖੜਾਨਨ£? ਹੈ,ਦੂਰਦਾਨਨ” ਸੋਭ ਬਢਾਏ । 
ਬ੍ਰਿੰਦ ਬਡੇ ਗਣ ਸਾਥ ਬਿਰਾਜਤ ਦੇਖ ਸਰੂਪ ਸਬੈ ਹਰਖਾਏ। 
“ਜੈ ਸੁਖਦਾਇਕ ਜੈ ਸੁਰ ਨਾਇਕ ਜੈ ਇਠਪਾਯਕ” ਵਾਕ ਅਲਾਏ । 
ਬੰਦ ਉਭੈ ਕਰ ਬੰਦਤ ਹੈ' ਬਹੁ ਫੂਲਨ ਕੀ ਬਰਖਾ ਬਰਖਾਏ ॥੪੩॥ 


ਹੰਸ ਚਢੇ ਚਤੁਰਾਨਨਾਂ, ਨਾਰਦ, ਸਾਰਦ£, ਬੁੱਧਿ ਬਿਸ਼ਾਰਦ” ਆਏ। 
ਪਰਮ ਭਰੇ ਉਰ,ਬੇਨ, ਬਜਾਵਤ,ਸਨਕ ਸਨੰਦ ਰਿਦੈ ਹਰਖਾਏ । 
ਕੌਸਕ£, ਕ੍ਰਿੰਗ, ਬਸ਼ਿਸ਼ਟ ਮੁਨੀ ਅੰਗਰਾ ਸੁ ਪੁਲਸਤ ਮਹਾਂ ਸੁਖ ਪਾਏ । 
ਆਂਤ੍,ਅਗਸਤ,ਪਰਾਸੁਰ,ਬਯਾਸ ਸਬੈ ਦਰਸ਼ੰਨ' ਗੁਰੂ ਸੁਖ ਪਾਏ॥੪੪॥ 
ਦੋਹਰਾ 

ਬਾਲਮੀਕ ਅਰ ਰੋਮ ਰਿਖ,ਕਾਕ ਭਸੁੰਡ ਸੁਜਾਨ। 

ਬਕਦਾਲਭ ਤੇ ਆਦਿ ਸਭ ਆਏ ਰਿਖੀ ਮਹਾਨ॥੪੫॥ 


ਨਾਮਦੇਵ, ਜੈਦੇਵ, ਜਨ ਧੰਨਾ, ਸੈਨ, ਕਬੀਰ। 
ਹਿਤ ਦਰਸ਼ਨ ਕੇ ਭਗਤ ਸਭ ਆਏ ਗੁਰ ਕੇ ਤੀਰ ॥੪੬॥ 


( ਅ ੀ ਜਲੇਸ਼ਾਂ', ਦਿਨੇਸ਼ਾਂ?, ਨਿਸੇਸ਼'?, ਧਨੇਸ਼'“ ਪਿਖੈਂ' ਸੁਖ ਪਾਵੈਂ'। 
ਕਿੰਨਰ ਗੰਧਰਬ, ਪਾਵਕ ਪੌਨ ਅਨੰਦ ਭਰੇ ਉਰ ਮੰਗਲ ਗਾਵੈ'। 
ਦੇਵਤਰੋਵਰ'? ਕੀ ਪੁਸਪਾਂਜਲ “ਜੈ” ਮੁਖ ਤੇ ਕਹਿ ਕੈ ਬਰਖਾਵੈਂ। 

ਸ੍ਰੀ ਸੁਖਕੰਦ ਗੋਬਿੰਦ ਮੁਕੰਦ ਪਦੰ ਅਰਬਿੰਦ ਪੁਜੈ' ਮਨ ਭਾਵੈਂ॥੪੭॥ 


ਚ 


ਦੋਹਰਾ 
ਇਕ ਬਿਵਾਨ ਮਨੁਹਰ ਮਹਾਂ,ਪੁੰਜ ਮਣੀ ਜਿਸ ਮਾਂਹਿ। 
ਅਤਿ ਪ੍ਰਕਾਸ਼ ਸੰਯੁਕਤਿ ਸੋ' ਕੌਨ ਕਹੈ ਛਬਿ ਤਾਂਹਿ॥੪੮॥ 


ਚੌਪਈ 
ਪਾਰਖਦੀ'5 ਜਿਸ ਆਇ ਅਗਾਰੀ।ਚਵਰਾਂ” ਢੁਰਤ ਹੈ ਵਾਰੰਵਾਰੀ। 
ਜਹਾਂ ਹੁਤੇ ਬੇਦੀ ਕੁਲਦੀਪਾ। ਇਸਥਿਰ ਭਯੋ ਸੁ ਤਾਂਹਿ ਸਮੀਪਾ॥੪੯॥ 


_5। 53000 980 50014 6103 ੧(81੧01੪8ਇ॥0੫੧॥600118.60।। 


ਅਧਿਆਇ 56 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਸ਼ਿਵਾਂ ਜੀ ਨਾਲ ਪੁੱਤਰ, ਛੇ ਮੂੰਹਾਂ ਵਾਲਾ?, ਹਾਥੀ ਦੇ ਮੂੰਹ ਵਾਲਾ (ਗਣੇਸ਼)? ਵੀ ਸੋਭਾ ਵਧਾ ਰਿਹਾ 
ਸੀ। ਉਨ੍ਹਾਂ ਨਾਲ ਕਈ ਵੱਡੇ ਦੇਵਤੇ ਬਿਰਾਜੇ ਸਨ, ਉਹ ਗੁਰੂ ਜੀ ਦਾ ਸਰੂਪ ਵੇਖ ਕੇ ਬਹੁਤ ਖੁਸ਼ 
ਹੋਏ ਤੇ ਕਿਹਾ, “ਜੈ ਹੋ ਸੁਖਦਾਤੇ, ਜੈ ਹੋ ਦੇਵਤਿਆਂ ਦੇ ਸਵਾਮੀ, ਜੈ ਹੋ ਦਾਸਾਂ ਦੇ ਪਿਆਰੇ” , 
(ਇੰਜ) ਦੋਨੋਂ ਹੱਥ ਉੱਪਰ ਕਰਕੇ ਬੇਨਤੀਆਂ ਕਰਦੇ ਹੋਇਆਂ ਫੁੱਲਾਂ ਦੀ ਵਰਖਾ ਕੀਤੀ ॥੪੩॥ 


ਬ੍ਰਹਮਾ, ਨਾਰਦ ਤੇ ਸਰਸਵਤੀ£ ਬੁੱਧੀ ਦੇ ਚਤੁਰ ਲੋਕ ਤਿੰਨੋਂ ਹੀ ਹੰਸ ਉੱਪਰ ਬੈਠ ਕੇ 
ਆਏ। ਪ੍ਰੇਮ-ਮਨ ਸਹਿਤ ਬ੍ਰਹਮਾ ਦੇ ਪੁੱਤਰਦੈ ਬਹੁਤ ਖੁਸ਼ ਹੋ ਕੇ ਸਾਜ ਵਜਾਉਂਦੇ ਸਨ। 
ਵਿਸ਼ਵਾਮਿੱਤਰ£, ਭ੍ਰਿੰਗ ਰਿਸ਼ੀ, ਵਾਸ਼ਿਸ਼ਟ ਮੁਨੀ, ਅੰਗਰਾ' ਰਿਸ਼ੀ ਤੇ ਪੁਲਸਤ ਰਿਸ਼ੀ ਵੀ ਸੁੱਖ 
ਪ੍ਰਾਪਤ ਕਰ ਰਹੇ ਸਨ (ਅਤੇ ਇਨ੍ਹਾਂ ਸਾਰਿਆਂ) ਅੱਤ, ਅਗਸਤ, ਪਰਾਸੁਰ ਤੇ ਬਿਆਸ ਰਿਸ਼ੀ 
ਨੇ ਵੀ (ਗੁਰੂ ਜੀ ਦੇ) ਦਰਸ਼ਨ ਕਰਕੇ ਸੁੱਖ ਪ੍ਰਾਪਤ ਕੀਤਾ ॥੪੪॥ 


ਦੋਹਰਾ 
ਬਾਲਮੀਕ ਰਿਸ਼ੀ, ਰੋਮ ਰਿਸ਼ੀ ਅਤੇ ਬੁੱਧੀ ਵਾਲਾ ਕਾਕ ਭਸੁੰਡ ਦੇ ਇਲਾਵਾ ਬਕਦਾਲਭ ਆਦਿ 
ਸਾਰੇ ਵੱਡੇ ਰਿਸ਼ੀ ਪਹੁੰਚੇ ਸਨ। ॥੪੫॥ 


ਭਗਤ ਨਾਮਦੇਵ, ਜੈਦੇਵ, ਜਨ ਧੰਨਾ, ਸੈਨ ਭਗਤ ਅਤੇ ਭਗਤ ਕਬੀਰ, ਸਾਰੇ ਹੀ ਗੁਰੂ ਜੀ ਕੋਲ 
ਦਰਸ਼ਨਾਂ ਲਈ ਪਹੂੰਚੇ। ॥੪੬॥ 

ਸਵੱਯਾ 

ਸ਼ੇਸਨਾਗ, ਇੰਦਰ2, ਵਰੁਣ”, ਸੂਰਜਾ?, ਚੰਦਾਂ2, ਕੁਬੇਰ/“ ਸਾਰੇ ਹੀ ਗੁਰੂ ਜੀ ਨੂੰ ਵੇਖ ਕੇ 
ਸੁੱਖ ਪ੍ਰਾਪਤ ਕਰ ਰਹੇ ਸਨ। ਦੇਵ ਲੋਕ ਦੇ ਗਵੱਈਏ ਤੇ ਨੱਚਣ ਵਾਲੇ ਦੇਵਤੇ ਅਗਨੀ ਦੇਵਤਾ, 
ਪੌਣ ਦੇਵਤਾ, ਖੁਸ਼ੀ ਵਿੱਚ ਮੰਗਲ ਗਾ ਰਹੇ ਸਨ। ਕਲਪ-ਬਿਰਛ'? ਦੇ ਫੁੱਲਾਂ ਦੇ ਬੁੱਕ ਭਰ-ਭਰ 
ਮੁੱਖੋਂ ਜੈ ਜੈ ਬੁਲਾਉਂਦੇ ਹੋਏ, ਵਰਸਾ ਰਹੇ ਸਨ ਤੇ ਸੁੱਖਾਂ ਦੇ ਮੂਲ, ਮੁਕਤੀ ਦੇ ਦਾਤੇ ਗੁਰੂ ਜੀ 
ਦੇ ਚਰਨ-ਕਮਲਾਂ ਨੂੰ ਪ੍ਰੇਮ-ਮਨ ਸਹਿਤ ਪੂਜਦੇ ਸਨ। ॥੪੭॥ 


੪ 


ਦੋਹਰਾ ਰੱ 

ਇੱਕ ਬਿਬਾਨ (ਵਿਸ਼ਨੂੰ ਦਾ) ਬਹੁਤ ਹੀ ਸੁੰਦਰ, ਜਿਸ ਵਿੱਚ ਸਥੂਲ ਮਣੀਆਂ ਲੱਗੀਆਂ ਸਨ, 
ਜਿਨ੍ਹਾਂ ਦਾ ਰਲ ਕੇ ਬਹੁਤ ਹੀ ਪ੍ਰਕਾਸ਼ ਹੋਵੇ, ਇਸ ਸੁੰਦਰ ਛਬੀ ਨੂੰ ਕੌਣ ਦੱਸੇ (ਕਵੀ ਜੀ ਕਹਿੰਦੇ 
ਹਨ, ਮੈਂ ਕਿਵੇਂ ਵਰਣਨ ਕਰਾਂ? ॥੪੮॥ 


ਚੌਪਈ 


ਉਸ ਦੇ ਅੱਗੇ ਦਰਬਾਰੀ'£ ਸਨ, ਜੋ ਵਾਰੋ-ਵਾਰੀ ਚੌਰਾਂ ” (ਝੁਲਾ) ਰਹੇ ਸਨ। ਜਿਥੇ ਬੇਦੀ ਕੁਲ 
ਦੇ ਦੀਪਕ ਭਾਵ ਗੁਰੂ ਜੀ ਬਿਰਾਜ ਮਾਨ ਸਨ, ਉਹ ਉਨ੍ਹਾਂ ਕੋਲ ਆ ਕੇ ਰੁਕ ਗਏ । ॥੪੯॥ 


5॥ 5800੫ 2800 5010। ] €039 __ ””' ।੧੧੧0੧੨॥0੫੧੪608.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਨਿਜ ਸਰੂਪ ਤਬ ਸ੍ਰੀ ਪ੍ਰਭੁ ਧਾਰਾ। ਚਰਨ ਕੋਕਨਦ' ਸੁਭਤ ਅਪਾਰਾ। 
ਨੂਪਰਿ£ ਮਣਿਮਯ ਰੁਚਿਰ ਸੁਹਾਏ। ਦੈ ਜੰਘਾਂ ਕਦਲੀ? ਛਬਿ ਪਾਏ ॥੫੦॥ 


ਛੁਦ੍ ਘੰਟਕਾ” ਬੱਧੀ ਸੁਹਾਵਤ। ਉਦਰ ਤ੍ਰਿਵੱਲੀ ਸ਼ੋਭ ਬਢਾਵਤ 
ਕਾਲਿੰਦ੍ਰੀਂ ਆਵਰਤ£ ਸੁ ਨਾਭਾ।ਭੁਜਾ ਚਾਰ ਯੁਤਿ ਭੂਖਨ ਆਭਾ॥੫੧॥ 


ਸੰਖ ਚੱਕਰ ਕਰ ਕਮਲਨ ਮਾਂਹੀ। ਗਦਾ ਪਦਮ ਅਤਿ ਸੁੰਦਰ ਆਹੀ। 
ਕੰਕਨ ਅੰਗਦ ਮਣ ਗਚਕਾਰੀ। ਬ੍ਰਿਖਭੰ ਸਮਾਨ ਕੰਧ ਦ੍ਰੈ ਭਾਰੀ॥੫੨॥ 


ਉਰ ਆਯੁਤ ਬਨਮਾਲ£ ਸੁਹਾਵਾ। ਅਧਿਕ ਕੌਸੂਭ? ਮਣਿ ਛਬਿ ਪਾਵਾ। 
ਕੰਬੁ'£ ਗ੍ਰੀਵ ਤ੍ਰੈ ਰੇਖ ਬਿਰਾਜਤ। ਬਦਨ ਬਿਲੋਕ ਚੰਦੂਮਾ ਲਾਜਤ॥੫੩॥ 


ਚਿਬੁਕ'' ਚਾਰੁ,ਮੁਸ਼ਕਕਾਨ ਕਪੋਲਾ। ਹਾਸ ਮ੍ਰਿਦੁਲ ਛਬ ਹੋਤ ਅਮੋਲਾ। 
ਚਮਕ ਦਸਨ ਕੀ ਰੁਚਿਰ ਬਿਰਾਜੀ । ਸੰਪਟ ਬਿੱਦੁਮ ਹੀਰਨ'? ਰਾਜੀ॥੫੪॥ 


ਉਨਤਾ? ਨਾਸ਼ਕਾ,ਕਾਨਨ ਕੁੰਡਲ। ਸ਼ੋਭਾ ਸੁਖਦਾ ਅਤਿ ਸੁਖ ਮੰਡਲ। 

ਮਨਹੁ ਕਮਲ ਦਲ ਸੁੰਦਰ ਲੋਚਨ। ਕ੍ਰਿਪਾ ਭਰੀ ਚਿਤਵਨ ਦੁਖ ਮੋਚਨ॥੫੫॥ 
ਧਨੁਖ ਭ੍ਰਿਕੁਟੀਂ£ ਮਸਤਕ ਚਾਰੂ । ਸਿਰ ਕਰੀਟ'? ਜਿਹ ਪ੍ਰਭਾ ਅਪਾਰੂ। 
ਸ਼ਯਾਮ ਬਰਨ, ਜਲਧਰ ਕੀ ਨਯਾਈ'।ਬਸਨ ਪੀਤ ਜਨ ਛਟਾ ਸੁਹਾਈ ॥੫੬॥ 
ਅਪਨੌੋ ਪਲਟ ਸਰੂਪ ਕ੍ਰਿਪਾਲਾ। ਚਢੇ ਬਿਵਾਨ ਊਪਰ ਤਤਕਾਲਾ। 

ਤਿਹ ਛਿਨ ਦੋਨੋ ਸੁਤ ਚਲ ਆਏ। ਸੁਨਤ ਰੌਰ ਹਿਰਦੇ ਬਿਸਮਾਏ ॥੫੭॥ 


ਭੀਰ ਅਧਿਕ ਜਾਵਨ ਮਗ ਨਾਹੀ। ਦੁਸਤਰਾਂ£ ਹ੍ਹੈ ਪਹੁੰਚੇ ਪ੍ਰਭੂ ਪਾਂਹੀ। 
ਦੇਖ ਸੁਲੱਖਣੀ ਸੁਤ ਸੋਂ ਭਾਖੀ। “ਪੂਰਬ ਕਿਉ ਨ ਅਏ ਅਸ ਕਾਂਖੀ ॥੫੮॥ 


5॥ 58000 28001 5000। 2 €%ਰੀੰ ੧3101500੫੧6011.60।। 


ਅਧਿਆਇ 56 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਉਸ ਵਕਤ ਫਿਰ ਪਰਮਾਤਮਾ ਨੇ ਹੀ ਆਪਣਾ ਰੂਪ ਧਾਰਨੰ ਕੀਤਾ। ਉਨ੍ਹਾਂ ਦੇ ਲਾਲ-ਕਮਲਾਂ 
ਜੈਸੇ ਚਰਨ ਸਨ। ਝਾਂਜਰਾਂ£, ਮਣੀਆਂ ਮਿਲ ਕੇ ਬਹੁਤ ਸੋਭਦੀਆਂ ਸਨ। ਦੋਨੋਂ ਲੱਤਾਂ ਕੇਲੇ” 
ਵਾਂਗ ਛਬੀ ਦਿੰਦੀਆਂ ਸਨ। ॥੫੦॥ 


ਘੁੰਗਰੂਆਂ ਵਾਲੀ ਬੰਨ੍ਹੀ ਹੋਈ ਤੜਾਗੀ£ ਸ਼ੋਭਦੀ ਸੀ। ਪੇਟ 'ਤੇ ਪੈਂਦੇ ਤਿੰਨ ਵਲ ਸੋਭਾ ਵਧਾਉਂਦੇ 
ਸੀ। ਉਨ੍ਹਾਂ ਦੀ ਨਾਭੀ, ਜਮਨਾ” ਦੀ ਘੁੰਮਣਘੇਰੀ£ ਵਰਗੀ ਸੀ। ਚਾਰੇ ਭੁਜਾਵਾਂ ਗਹਿਣਿਆਂ 
ਨਾਲ ਬਹੁਤ ਸੋਭਦੀਆਂ ਸਨ। ॥੫੧॥ 


ਕਰ-ਕਮਲਾਂ ਵਿੱਚ ਸੰਖ-ਚੱਕਰ, ਪਦਮ (ਪੈਰਾਂ ਵਿੱਚ), ਸੁੰਦਰ ਗਦਾ, ਅੰਗਾਂ ਉੱਤੇ ਗਹਿਣੇ, 
ਮਣੀਆਂ ਜੜੇ ਹੋਏ ਦੋਨੋਂ ਮੋਢੇ, ਬੈਲਾਂਨ ਵਾਂਗ ਭਾਰੇ-ਭਾਰੇ ਸਨ। ॥੫੨॥ 


ਚੌੜੀ ਛਾਤੀ ਉੱਪਰ ਬਿਜੰਤੀ ਮਾਲਾ£ ਬਹੁਤ ਸੋਹਣੀ ਲੱਗਦੀ ਸੀ। ਇੱਕ ਇੱਕ ਮਣੀ ਜੋ 
ਸਮੁੰਦਰ? ਮੰਥਨ ਕਰਨ ਵੇਲੇ ਮਿਲੀ ਸੀ ਜੋ ਵਿਸ਼ਨੂੰ ਹੀ ਪਹਿਨਦੇ ਸਨ, ਬਹੁਤ ਹੀ ਸੋਭਾ ਪਾ 
ਰਹੀ ਸੀ। ਗਰਦਨ `ਤੇ ਸੰਖਾਂ? ਵਾਂਗ ਤਿੰਨ (ਸੁੰਦਰ) ਲਕੀਰਾਂ ਸਨ। ਉਨ੍ਹਾਂ ਦੇ ਮੁੱਖ ਨੂੰ ਤੱਕ ਕੇ 
ਚੰਦਰਮਾ ਵੀ ਸ਼ਰਮਿੰਦਾ ਹੂੰਦਾ ਸੀ ॥੫੩॥ 


ਸੁੰਦਰ ਠੋਡੀ”, ਹੱਸਦੀਆਂ ਗੱਲਾਂ ਚੋਂ ਨਿਕਲਦਾ ਮਿੱਠਾ-ਮਿੱਠਾ ਹਾਸਾ, ਬਹੁਤ ਹੀ ਛਬੀ ਦਿੰਦਾ। 
(ਉਨ੍ਹਾਂ ਦੇ) ਦੰਦ ਜਾਣੋ, ਜਿਵੇ' ਗੁੱਲੀਆਂ ਦੇ ਡੱਬੇ ਵਿੱਚ ਹੀਰੇ'? ਚਮਕਦੇ ਹੋਣ। ॥੫੪॥ 


ਉਨ੍ਹਾਂ ਦਾ ਉੱਚਾ? ਨੱਕ, ਕੰਨਾਂ 'ਚ ਕੁੰਡਲ, ਬਹੁਤ ਸੁੰਦਰ ਤੇ ਸੁੱਖ ਦੇਣ ਵਾਲਾ ਸੁੱਖਾਂ ਦਾ ਮੰਡਲ 
ਸੀ। ਮਾਨੋ ਉਨ੍ਹਾਂ ਦੀਆਂ ਅੱਖਾਂ ਕਮਲ ਫੁੱਲ ਦੀਆਂ ਪੰਖੜੀਆਂ ਹੋਣ ਅਤੇ ਕਿਰਪਾ-ਖਿਮਾ ਨਾਲ 
ਭਰੀਆਂ ਹੋਈਆਂ ਇਵੇਂ ਲੱਗਣ, ਜਿਵੇਂ' ਦੁੱਖਾਂ ਦਾ ਨਾਸ਼ ਕਰ ਰਹੀਆਂ ਹੋਣ। ॥੫੫॥ 

ਕਮਾਨ ਵਰਗੀਆਂ ਭਵਾਂ'“ ਅਤੇ ਸੁੰਦਰ ਮੱਥਾ। ਸਿਰ `ਤੇ ਮੁਕਟ'? ਬੇਅੰਤ ਸੋਭਾ ਪਾਵੇ । 
ਬੱਦਲ ਦੇ ਸਮਾਨ ਸਾਂਵਲਾ ਰੰਗ ਸੀ। ਉਨ੍ਹਾਂ ਦੇ ਬਸਤਰ ਬਿਜਲੀ ਸਮਾਨ ਪੀਲੇ ਸਨ। ॥੫੬॥ 


ਫਿਰ ਪ੍ਰਭੂ ਕਿਰਪਾ-ਨਿਧਾਨ (ਗੁਰੂ ਜੀ) ਆਪਣਾ ਸਰੂਪ (ਪਲਟ ਕੇ) ਉਸੀ ਵਕਤ ਹੀ ਬਿਬਾਨ 
ਪਰ ਚੜ੍ਹ ਗਏ ਸਨ। ਉਸੇ ਪਲ ਹੀ (ਗੁਰੂ ਜੀ ਦੇ) ਦੋਨੋਂ ਪੁੱਤਰ ਆਣ ਪਹੁੰਚੇ ਤੇ ਸ਼ੋਰ-ਸ਼ਰਾਬਾ 
ਸੁਣ ਕੇ ਉਹ ਅਸਚਰਜ ਹੀ ਰਹਿ ਗਏ। ॥੫੭॥ 


ਇੰਨੀ ਜ਼ਿਆਦਾ ਭੀੜ ਸੀ ਕਿ ਅੱਗੇ ਜਾਣ ਲਈ ਰਸਤਾ ਹੀ ਨਹੀਂ ਸੀ। ਉਹ, ਬਹੁਤ ਹੀ 


ਔਖਿਆਈ'5 ਨਾਲ ਗੁਰੂ ਜੀ ਕੋਲ ਪਹੁੰਚੇ। ਮਾਤਾ ਸੁਲੱਖਣੀ ਨੇ ਪੁੱਤਰਾਂ ਨੂੰ ਵੇਖ ਕੇ ਕਿਹਾ, 
“ਅਸੀਂ ਚਾਹਿਆ ਸੀ, ਤੁਸੀਂ ਪਹਿਲਾਂ ਕਿਉ' ਨਹੀਂ ਆਏ? ॥੫੮॥ 


5।। 5800੫ 28000 5010 ਹ। 00੧ _ 2? ।0੧0੧15॥000੧)%08.60/। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਰਹੇ ਬੁਲਾਇ ਪਨਠੇ' ਦ੍ਰੈ ਬਾਰੀ। ਆਏ ਨਹੀਂ ਨ ਨੀਕ ਬਿਚਾਰੀ। 
ਪੀਫੈ ਆਇ ਰਹੇ ਪਛੂਤਾਈ। ਅਬ ਤੋਂ ਗਏ ਸਮਾਇ ਗੁਸਾਂਈ”॥੫੯॥ 


ਸਿਰੀਚੰਦ ਸੁਨ ਲਖਮੀਦਾਸ। ਬਿਸਮੈਂ? ਹੈ ਭਏ ਦਰਸ ਨਿਰਾਸ। 
ਅਪਨੋ ਦੋਸ ਜਾਨ ਪਛੁਤਾਏ।ਕਵਿ ਸੰਤੋਖ ਸਿੰਘ ਸਰਧਾ ਪਾਏ ॥੬੦॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉੱਤ੍ਰਾਰਧੇ “ਸਮਾਵਨ ਕੋ ਪ੍ਰਸੰਗ” ਬਰਨਨੰ ਨਾਮ ਖਸਟ 
ਪੰਚਾਸਮੋ' ਧਜਾਇ ॥੫੬॥ 


5।। 53000 8000 50101 ਹ। €0੧% ੧3101500੫੧)60011.60।। 


ਅਧਿਆਇ 56 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


ਤੁਹਾਨੂੰ ਬੁਲਾਉਂਦੇ ਰਹੇ, ਦੋ ਵਾਰ (ਤੁਹਾਡੇ ਵੱਲ ਬੰਦਾ) ਭੇਜਿਆਂ ਸੀ, ਤੁਸੀਂ ਆਏ ਨਹੀਂ, ਚੰਗੀ 


ਗੱਲ ਨਹੀ' ਕੀਤੀ। ਹੁਣ ਪਿੱਛੋਂ ਆਏ ਹੋ, ਪਛਤਾਉਂਦੇ ਰਹੋ । ਹੁਣ ਤਾਂ ਜਗਤ ਸੁਆਮੀ ਪੂਰੇ ਹੋ 
ਗਏ ਹਨ।” ॥੫੯॥ 


ਸ੍ਰੀ ਚੰਦ ਤੇ ਲੱਖਮੀ ਦਾਸ ਇਹ ਸੁਣ ਕੇ ਹੈਰਾਨ? ਹੋਏ। ਗੁਰੂ ਜੀ ਦੇ ਦਰਸ਼ਨ ਨਾ ਕਰਨ ਸਦਕਾ 
ਨਿਰਾਸ਼ ਹੋ ਗਏ ਤੇ ਆਪਣਾ ਹੀ ਕਸੂਰ ਜਾਣਦੇ ਹੋਏ ਬਹੁਤ ਪਛਤਾਏ । ਕਵੀ ਸੰਤੋਖ ਸਿੰਘ 
ਗੁਰੂ ਜੀ ਵਿੱਚ ਬਹੁਤ ਸ਼ਰਧਾ ਰੱਖਦਾ ਹੈ। ॥੬੦॥ 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਦਾ 
ਪ੍ਰਸੰਗ” ਨਾਮੀ _ਛਪਵੰਜਵਾਂ ਅਧਿਆਇ ਸਮਾਪਤ ਹੋਇਆ। 


5।। 53000 8000 50101 0। ੬0 _£%' ।੧੧8001੧1ਇ॥0੫੧60੧8।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਸਾਰ 


ਜਦ ਸਧਾਰਨ ਨੇ ਆ ਕੇ ਗੁਰੂ ਜੀ ਨੂੰ ਦੱਸਿਆ ਕਿ ਵਿਹੜੇ ਵਿੱਚ ਲੇਪਨ ਕਰ ਦਿੱਤਾ 
ਹੈ, ਚੰਦਨ ਸੁਗੰਧੀਆਂ ਛਿੜਕ ਕੇ ਕੁਸ਼ਾ (ਘਾਹ) ਵਿਛਾ ਦਿੱਤੀ ਹੈ ਤਾਂ ਇਹ ਸੁਣ ਕੇ ਸਣਤਾਂ ਦੇ 
ਮਨ ਮੁਰਝਾ ਗਏ ਸਨ ਤੇ ਉਨ੍ਹਾਂ ਦੀਆਂ ਅੱਖੀਆਂ ਵਿੱਚੋ ਹੰਝੂ ਵਹਿ ਤੁਰੇ ਸਨ। ਲੋਕਾਂ ਦੀ ਮਨੋ- 
ਸਥਿਤੀ ਤੱਕ ਕੇ ਗੁਰੂ ਜੀ ਨੇ ਉਨ੍ਹਾਂ ਨੂੰ ਹੈਂਸਲਾ ਦਿੰਦੇ ਹੋਏ ਉਪਦੇਸ਼ ਦਿੱਤਾ ਸੀ ਕਿ ਸਰੀਰਾਂ ਨਾਲ 
ਮੋਹ ਕਰਨਾ ਝੂਠਾ ਹੈ। ਹਰ ਕਿਸੇ ਨੇ ਦਿਨ-ਰਾਤ ਵਾਂਗ ਵਿਛੜਨਾ ਹੀ ਹੁੰਦਾ ਹੈ। ਪਰ ਜੋ ਮਨੁੱਖ 
ਸ਼ਬਦ ਨਾਲ ਜੁੜ ਜਾਵੇ, ਉਸ ਨੂੰ ਕਦੇ ਵਿਛੋੜਾ ਨਹੀਂ ਪੈਂਦਾ। ਇਹ ਸੰਸਾਰ ਦਾ ਪਸਾਰਾ ਸਭ 
ਝੂਠ ਹੈ, ਨਾਸ਼ ਹੋਣ ਵਾਲਾ ਹੈ। ਸੂਰਜ, ਚੰਦ ਵੀ ਸਮਾਂ ਪਾ ਕੇ ਖਤਮ ਹੋ ਜਾਂਦੇ ਹਨ। ਸੁਮੇਰ 
ਵਰਗੇ ਪਰਬਤ ਵੀ ਸਦੀਵੀ ਨਹੀ ਰਹਿ ਸਕਦੇ। ਮਹਾਂਬਲੀ, ਵੱਡੇ-ਵੱਡੇ ਦੈਂਤ ਆਦਿ ਸਭ ਦੇ 
ਸਿਰ ਉੱਤੇ ਕਾਲ ਫਿਰਦਾ ਰਹਿੰਦਾ ਹੈ। ਇੱਥੇ ਤਾਂ ਵੱਡੇ-ਵੱਡੇ ਅਵਤਾਰ ਵੀ ਨਹੀਂ ਰਹਿ ਸਕੇ। 
ਜਦ ਸ਼ਿਵਜੀ, ਵਿਸ਼ਨੂੰ ਵਰਗੇ ਚਲੇ ਗਏ ਤਾਂ ਮਨੁੱਖ ਕਿਵੇ ਸਦੀਵੀ ਹੋਂਦ ਬਣਾ ਸਕਦਾ ਹੈ? ਇਸ 
ਸਾਰੇ ਅਕਾਸ਼-ਮੰਡਲ ਨੇ ਕਾਲ ਦੇ ਮੂਹਰੇ ਹਾਰ ਜਾਣਾ ਹੈ, ਖਤਮ ਹੋ ਜਾਣਾ ਹੈ। ਇਸ ਲਈ 
ਦਿਨ-ਰਾਤ ਉਸ ਅਕਾਲ-ਪੁਰਖ ਦਾ ਨਾਮ ਜਪੋ। ਉਸ ਦਾ ਸਿਮਰਨ ਕਰਦਿਆਂ ਆਪਣੇ 
ਸਵਾਸ ਬਤੀਤ ਕਰੋਂ । 

ਇਵੇਂ' ਦੇ ਉਪਦੇਸ਼ ਲੋਕਾਂ ਨੂੰ ਦੇ ਕੇ ਫੇਰ ਜਦ ਸੂਰਜ ਚੜ੍ਹਨ ਦਾ ਵੇਲਾ ਹੋਇਆ ਸੀ ਤਾਂ 
ਗੁਰੂ ਜੀ ਧਰਮਸਾਲ ਵਿੱਚੋਂ ਉੱਠ ਕੇ ਉੱਥੇ ਬੈਠ ਗਏ ਜਿੱਥੇ ਸੁੰਦਰ ਦੱਭ ਦਾ ਵਿਛੌਣਾ ਬਣਿਆ 
ਸੀ। ਮਾਤਾ ਸੁਲੱਖਣੀ ਜੀ ਨੇ ਸੋਚਿਆ ਕਿ ਜਦ ਗੁਰੂ ਜੀ ਚਲੇ ਗਏ ਭਾਵ ਸਮਾ ਗਏ ਤਾਂ ਪੁੱਤਰ 
ਬਾਅਦ ਵਿੱਚ ਪਛਤਾਉਂਦੇ ਹੀ ਰਹਿ ਜਾਣਗੇ। ਇਸ ਲਈ ਮਾਤਾ ਸੁਲੱਖਣੀ ਨੇ ਗੁਰੂ ਜੀ ਅੱਗੇ 
ਬੇਨਤੀ ਕੀਤੀ ਕਿ ਪੁੱਤਰਾਂ ਨੂੰ ਬੁਲਾ ਲਵੋ ਤਾਂ ਜੋ ਇਸ ਆਖਰੀ ਵਕਤ ਉਹ ਆਪ ਦੇ ਦਰਸ਼ਨ 
ਕਰ ਲੈਣ। ਪਰ ਜਦ ਦੋਨੋਂ' ਸ੍ਰੀ ਚੰਦ ਤੇ ਲੱਖਮੀ ਚੰਦ ਆਏ, ਉਦੋਂ ਗੁਰੂ ਜੀ ਪਹਿਲਾਂ ਹੀ ਸਮਾ 
ਚੁੱਕੇ ਸਨ ਤੇ ਉਹ ਦੋਨੋਂ ਜਣੇ ਉੱਥੇ ਪਹੁੰਚ ਕੇ ਪਛਤਾਵਾ ਕਰਨ ਲੱਗੇ ਸਨ । 


5।। 58000 08000 50101 .। 006” ੧3101500੫੧)60011.60।। 


ਅਧਿਆਇ 56 ਜੋਤੀ-ਜੋਤ ਸਮਾਉਣ ਦੀਆਂ ਤਿਆਰੀਆਂ 


(1) ਸੰਸਾਰ ਦੇ ਪਸਾਰੇ ਦੇ ਨਾਸ਼ਵੰਤ ਹੋਣ ਬਾਰੇ ਗੁਰਬਾਣੀ ਵਿੱਚ ਇਸ ਤਰਾਂ ਉਚਾਰਨ ਹੈ: 


ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ 
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥ 
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ 
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥ 
(ਗੁ. ਗੁੰ. ਸਾਹਿਬ, ਪੰਨਾ 1428) 


(2) ਹਿੰਦੂ-ਮਿਥਿਹਾਸ ਅਨੁਸਾਰ ਗੰਧਰਬ, ਦੇਵ-ਲੋਕ (ਸਵਰਗ) ਦੇ ਗਵੱਈਏ ਸਨ ਜੋ 
ਦੇਵਤਿਆਂ ਦੇ ਮਹਾਂਭੋਜ ਵਿੱਚ ਸ਼ਾਮਲ ਹੁੰਦੇ। ਵਿਸ਼ਨੂੰ ਪੁਰਾਣ ਅਨੁਸਾਰ ਗੰਧਰਵਾਂ ਦੀ ਉਤਪਤੀ 
ਬ੍ਰਹਮਾ ਤੋਂ ਹੋਈ। 


(”3) ਮਹਾਨਕੋਸ਼ ਅਨੁਸਾਰ ਕਿੰਨਰ, ਨਿੰਦਿਤ ਸ਼ਕਲ ਦਾ ਨਰ ਹੈ ਜਿਸ ਦਾ ਧੜ ਮਨੁੱਖ ਦਾ 
ਅਤੇ ਮੂੰਹ ਘੋੜੇ ਦਾ ਹੁੰਦਾ ਹੈ ਭਾਵ ਨੀਵੀਂ-ਪੱਧਰ ਦਾ ਮਨੁੱਖ, ਜਿਸ ਦੀ ਸ਼ਕਲ-ਸੂਰਤ ਜਾਨਵਰਾਂ 
ਨਾਲ ਮਿਲਦੀ ਹੈ। ਕੁਬੇਰ ਦੀ ਸਭਾ ਵਿੱਚ ਜਦ ਗੰਧਰਵ ਗਾਉਂਦੇ ਹਨ, ਤਦ ਇਹ (ਕਿੰਨਰ) 
ਨਾਚ ਕਰਦੇ ਹਨ। ਇਹ ਸਵਰਗ-ਲੋਕ ਵਿੱਚ ਵੀ ਨਾਚ ਕਰਦੇ ਹਨ। 

“ਕਿੰਨਰ ਗੰਧੂਬ ਗਾਨ ਕਰੈ ਗਨਿ ਜੱਛ ਅਪੱਛਰ ਨਿਰਤ ਦਿਖਾਵੈ' ॥੫੪॥ ”” (ਚੰਡੀ ੧) 


(4) ਹਿੰਦੂ-ਮਿਥਿਹਾਸ ਅਨੁਸਾਰ ਕੁਬੇਰ ਧਨ ਦਾ ਦੇਵਤਾ ਹੈ, ਜਿਸ ਨੂੰ ਉਤਰ-ਦਿਸ਼ਾ ਦਾ 
ਸ਼ਾਸਕ ਦੱਸਿਆ ਹੈ। 


(5) ਕਾਲ (ਮੌਤ) ਬਾਰੇ ਗੁਰਬਾਣੀ ਵਿੱਚ ਇਸ ਤਰਾਂ ਲਿਖਿਆ ਹੈ: 
ਜੋ ਉਪਜੈ ਸੋ ਕਾਲਿ ਸੰਘਾਰਿਆ। ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ॥ 
(ਗੁ. ਗੂੰ. ਸਾਹਿਬ, ਪੰਨਾ 227) 
ਜਾਲ ਬਧੇ ਸਬ ਹੀ ਮ੍ਰਿਤ ਕੇ ਕੋਊ ਰਾਮ ਰਸੂਲ ਨ ਬਾਚਨ ਪਾਏ ॥ 
(715 ਸਵੱਯੇ, ਪ:10ਵੀ) 


5॥ 500੫ 2800 5॥0। 2 ੬0੫੧ _?% ।੧੧੧0੧੧੧੨॥0੫੧੪6011.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਧਯਾਯ ਸਤਵੰਜਵਾਂ 
(ਗੁਰ ਸਬਦ ਮੰਗਲ। ਵਹਿਗੁਰੂ ਸਤੋੜ੍ਹ । ਜੋਤੀ ਜੋਤ ਸਮਾਵਣਾ) 


ਦੋਹਰਾ 
ਦੀਪਕ ਸਤਿਗੁਰ ਸਬਦ ਕਰ ਸਦਨ ਰਿਦੇ ਮਹਿਂ ਬਾਰ । 
ਤਮ? ਅੱਗਯਾਨ ਨਿਵਾਰ ਕੈ ਸਾਰ ਅਸਾਰ ਬਿਚਾਰ॥੧॥ 


ਚੌਪਈ 
ਸਿਰੀਚੰਦ ਤਬ ਲਖਮੀ ਦਾਸ।ਪਿਤ ਆਗੈ ਕੀਨੀ ਅਰਦਾਸਿ। 
ਹਾਥ ਬੰਦ ਦੋਨੋ ਹਰੈ ਠਾਂਢੇ। ਹਿਰਦੇ ਮਹਿ ਸਰਧਾ ਅਤਿ ਬਾਢੇ? ॥੨॥ 


“ਹੇ ਜਗਤੇਸ਼ ਸਰਬ ਸੁਖਦਾਨੀ । ਹੇ ਸਰਬੱਗਕ ਸਰਬ ਗੁਨਖਾਨੀ । 
_ਸਬ ਬਿਧਿ ਪੂਰਨ ਹੋ ਸਮਰੱਥਾ। ਰਾਉਰ? ਕੇ ਗੁਨ ਅਹੈਂ ਅਕੱਥਾ॥੩॥ 


ਅਪਰ ਨਰਨ ਸੇ ਤੁਮਕੋ ਮਾਨਤ।--ਜਗ ਕਰਤਾ --ਇਹ ਭੇਦ ਨ ਜਾਨਤ । 
ਅਬੈ ਪ੍ਰਤੀਤ ਤੁਮਾਰੀ ਆਈ। ਤ੍ਰੈਲੋਕੀਪਤਿ? ਸ਼ੰਕ ਨ ਰਾਈ॥੪॥ 


ਬਿਨਾ ਮਿਲੇ ਅਬ ਆਪ ਸਮਾਏ।ਹਮ ਰਹਿਗੇ ਹਿਰਦੇ ਪਛੂਤਾਏ । 
ਅਥੈ ਬਧੀ ਅਭਿਲਾਖ ਬਿਸਾਲਾ। ਦਰਸ ਆਪਕਾ ਕਰਨ ਕ੍ਰਿਪਾਲਾ॥੫॥ 


ਸੁਨਕੈ ਬਿਨੈ ਪ੍ਰਸੀਦਹੁ$ ਤਾਤਾ! ਛਿਮਾ ਕਰਹੁ ਭੂਲੇ ਪਸ਼ਚਾਤਾ। 

ਤੁਮਕੋ ਸ੍ਰੀ ਕਰਤਾਰ ਦੁਹਾਈ। ਬੋਲੇ ਮਿਲੇ ਬਿਨਾ ਜੇ ਜਾਈ॥੬॥ 

ਪੂਰਬ ਜਿਉਂ, ਦੈ ਘਟਿਕਾ” ਔਰੀ।ਹਮ ਸੋਂ ਬੋਲਹੁ ਮਿਲਹੁ ਬਹੌਰੀ”। 

ਅਸ ਅਰਦਾਸ ਕੀਨ ਜਬ ਦੋਈ। ਚਹੁ ਦਿਸ ਭੀਰ ਅਧਿਕ ਤਬ ਹੋਈ॥ ੭॥ 


ਅਹੈ ਸੁਲਖਣੀ ਚਰਨਨ ਪਾਸੂ ।ਲੋਚਨ ਤੇ ਗੇਰਤ ਬਹੁ ਆੰਸੂ। 
ਭੂਪਤਿ, ਸ਼ਾਹਿ, ਬਿੱਪ੍ਰ, ਸਿਖ ਬ੍ਰਿੰਦਾ। 'ਸੱਤਿਨਾਮ” ਸਿਮਰੈ' ਸੁਖਕੰਦਾ$॥ ੮॥ 


5॥ 5800੫ 2801 50101 2। 00੫)? _ ।0੫੧0੧&1੨॥0੫੧੪%0180.0%। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਅਧਿਆਇ ਸਤਵੰਜਵਾਂ 
(ਗੁਰੂ ਜੀ ਦਾ ਜੋਤੀ-ਜੋਤ ਸਮਾਉਣਾ) 


ਦੋਹਰਾ 

ਸਤਿਗੁਰੂ ਦੇ ਸ਼ਬਦ ਨੂੰ ਦੀਪਕ ਬਣਾ ਕੇ ਹਿਰਦੇ (ਰੂਪੀ) ਘਰ ਵਿੱਚ ਜਗਾਉ ਅਤੇ ਅਗਿਆਨ 
(ਰੂਪੀ) ਹਨ੍ਹੇਰੇ? ਨੂੰ (ਇਸ ਸ਼ਬਦ ਦੇ ਚਾਨਣ ਰਾਹੀਂ) ਦੂਰ ਕਰਕੇ ਸੱਚ ਅਤੇ ਝੂਠ ਦੀ ਵਿਚਾਰ 
ਕਰੋ। ॥੧॥ 


ਚੌਪਈ 
ਸਿਰੀ ਚੰਦ ਅਤੇ ਲਖਮੀ ਦਾਸ ਨੇ ਤਦ ਪਿਤਾ ਗੁਰੂ ਜੀ ਅੱਗੇ ਅਰਦਾਸ ਕੀਤੀ। ਦੋਨੋਂ ਜਣੇ ਹੱਥ 
ਬੰਨ ਕੇ ਖੜ੍ਹੇ ਹੋ ਗਏ ਸਨ। ਉਨ੍ਹਾਂ ਦੇ ਮਨਾਂ ਵਿੱਚ ਅਪਾਰ ਸ਼ਰਧਾ ਵਧ” ਚੁੱਕੀ ਸੀ। ॥੨॥ 


(ਉਨ੍ਹਾਂ ਆਖਿਆ) “ “ਹੇ ਜਗਤ ਸੁਆਮੀ! ਹੇ ਸਭ ਨੂੰ ਸੁੱਖ ਦੇਣ ਵਾਲੇ ! ਹੇ ਸਾਰਿਆਂ ਦੀ ਜਾਣਨ 
ਵਾਲੇ ! ਸਾਰਿਆਂ ਗੁਣਾਂ ਦੀ ਖਾਣ (ਗੁਰੂ ਜੀ)! ਆਪ ਸਭ ਪਾਸਿਓਂ ਪੂਰਨ ਪਰਪੱਕ ਹੋ। ਤੁਸੀਂ 
ਸਭ ਤਰਾਂ ਨਾਲ ਸਮੱਰਥ ਹੋ । ਆਪ ਜੀ ਦੇ ਗੁਣਾਂ ਦਾ ਕਥਨ ਨਹੀਂ ਕੀਤਾ ਜਾ ਸਕਦਾ। ॥੩॥ 


(ਅਸੀਂ) ਆਪ ਨੂੰ ਹੋਰਨਾਂ ਮਨੁੱਖਾਂ ਵਰਗਾ ਹੀ ਸਮਝਦੇ ਸੀ। -ਆਪ ਤਾਂ ਜਗਤ ਦੇ ਰਚਨਹਾਰੇ 
(ਪਰਮੇਸ਼ਰ) ਹੋ- ਇਸ ਭੇਦ ਨੂੰ ਅਸੀਂ ਜਾਣਿਆ ਹੀ ਨਹੀਂ।(ਅਸਾਂ ਨੂੰ) ਹੁਣ ਭਰੋਸਾ ਹੋ ਗਿਆ 
ਕਿ ਆਪ ਤਿੰਨਾਂ ਲੋਕਾਂ ਦੇ ਮਾਲਕਾਂ ਹੋ। ਭੋਰਾ ਭਰ ਵੀ ਸਾਨੂੰ ਹੁਣ ਸ਼ੰਕਾ ਨਹੀਂ ਹੈ। ॥੪॥ 


ਆਪ ਤਾਂ ਸਾਡੇ ਮਿਲਣ ਤੋਂ ਬਗੈਰ ਹੀ ਹੁਣ ਜੋਤੀ-ਜੋਤ ਸਮਾ ਗਏ ਹੋ। ਅਸੀਂ' ਤਾਂ ਚਿੱਤ ਵਿੱਚ 
ਪਛਤਾਉਂਦੇ ਰਹਿ ਗਏ ਹਾਂ। ਹੇ ਕਿਰਪਾਲੂ ਗੁਰੂ ਜੀ! ਸਾਡੇ ਮਨ ਵਿੱਚ ਤਾਂ ਆਪ ਜੀ ਦੇ ਦਰਸ਼ਨ 
ਕਰਨ ਦੀ ਬਹੁਤ ਹੀ ਇੱਛਾ ਪੈਦਾ ਹੋ ਚੁੱਕੀ ਹੈ। ॥੫॥ 


ਹੇ ਪਿਤਾ ਜੀ! ਸਾਡੀ ਬੇਨਤੀ ਸੁਣ ਕੇ, ਪਰਸੰਨ£ ਹੋਵੋ। ਅਸੀਂ ਭੁੱਲ ਕਰਕੇ ਪਛਤਾ ਰਹੇ ਹਾਂ। ਸਾਨੂੰ 
ਬਖਸ਼ ਦੇਵੋ। ਤੁਹਾਨੂੰ ਪਰਮਾਤਮਾ ਦਾ ਵਾਸਤਾ, ਜੇ ਸਾਡੇ ਨਾਲ ਮਿਲੇ-ਬੋਲੇ ਬਿਨਾਂ ਜਾਵੇ ॥੬॥ 


(ਤੁਸੀਂ) ਪਹਿਲਾਂ ਵਾਂਗ ਹੀ ਕਿਰਪਾ ਕਰਕੇ ਦੋ ਘੜੀਆਂ” ਲਈ ਸਾਡੇ ਨਾਲ ਇੱਕ ਵਾਰ ਫਿਰ 
ਮਿਲ, ਬੋਲ ਲਵੋ। ਇਸ ਤਰਾਂ ਜਦੋਂ ਉਨ੍ਹਾਂ ਦੋਵਾਂ (ਬੱਚਿਆਂ) ਨੇ ਅਰਦਾਸ ਕੀਤੀ ਤਾਂ ਉਨ੍ਹਾਂ 
ਦੁਆਲੇ ਚੌਹੀ' ਪਾਸੀਂ ਬਹੁਤ ਹੀ ਭੀੜ ਇਕੱਠੀ ਹੋ ਗਈ ਸੀ। ॥੭॥ 

ਮਾਤਾ ਸੁਲੱਖਣੀ ਉਨ੍ਹਾਂ ਦੇ ਚਰਨਾਂ ਪਾਸ ਹੀ ਬੈਠੀ ਸੀ, ਜੋ ਅੱਖਾਂ ਵਿੱਚੋਂ ਬਹੁਤ ਹੰਝੂ ਕੇਰ ਰਹੀ 


ਸੀ। ਰਾਜੇ, ਸ਼ਾਹ, ਬ੍ਰਾਹਮਣ ਤੇ ਸਿੱਖ ਸਾਰੇ ਲੋਕੀਂ ਹੀ ਸੁੱਖਾਂ ਦੇ ਮੂਲ$ “ਸਤਿਨਾਮ” ਦਾ 
ਸਿਮਰਨ ਕਰ ਰਹੇ ਸਨ। ॥੮॥ 


5।। 53000 38000 50101 ਹ। ੬099 ਹਾ ੧3101500੫੧)6001੧.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਠਾਂਢੇ ਬੰਦੇ ਹਾਥ ਸਮੀਪਾ। ਸੁਨੀ ਬਿਨੈ ਬੇਦੀ ਕੁਲਦੀਪਾ। 


ਤਾਤਨ' ਸੋ ਬੋਲਨ ਕੇ ਕਾਰਨ । ਉਠ ਬੈਠੇ ਤਬ ਨਰਕ ਨਿਵਾਰਨ॥ ੯॥ 


ਅਰੁਨ£? ਪ੍ਰਫੁੱਲਜਤ ਕਮਲ ਬਿਸਾਲਾ। ਬਦਨ ਸੁਹਾਵਤ ਅਸ ਤਿਹ ਕਾਲਾ। 
ਦੇਖ ਅਚੰਭ ਭਏ ਨਰ ਨਾਰੀ। ਚਹੁੰਦਿਸ 'ਜੈ ਜੈ ਕਾਰ”ਉਚਾਰੀ ॥੧੦॥ 


ਠਾਂਢੇ ਦ੍ਰੈ ਤਾਤਨ ਕੋ ਦੇਖਾ। ਬੋਲੇ ਗੁਰ ਕਰ ਕ੍ਰਿਪਾ ਬਿਸੇਖਾ। 
“ਜਾਚਤ ਜੇ ਜੀਵਨ ਬਹੁ ਮੇਰਾ।ਸੋ ਪਾਵਤ ਅਬ ਹੁਤੀ ਨ ਦੇਰਾ॥੧੧॥ 


ਦੈ ਘਟਿਕਾ ਜਾਚੀ ਤੁਮ ਜੋਈ।ਨਹਿ' ਅਧੀਨ ਤੁਮਰੇ ਕਛੂ ਸੋਈ। 
ਨਿਰੰਕਾਰ ਭਾਵੀ? ਜੋ ਆਹੀ। ਸੋਈ ਹੋਤ ਮਿਟੈ ਕਬਿ ਨਾਂਹੀ॥੧੨॥ 


ਅਬ ਜੋ ਹੈ ਤੁਮਰੇ ਮਨ ਮਾਂਹੀ। ਕਰਉ ਪ੍ਰਤੱਖ ਹਮਾਰੇ ਪਾਹੀਂ। 
ਪੂਰਬ ਰਹੇ ਬੁਲਾਇ ਨ ਆਏ। ਕਰੀ ਬਾਤ ਆਪਨ ਮਨ ਭਾਏ”॥੧੩॥ 


ਤਿਹ ਛਿਨ ਸਿਰੀਚੰਦ ਕਰ ਬੰਦੇ । ਬੋਲਯੋ ਬਚਨ “ਸੁਨਹੁ ਸੁਖਕੰਦੇ ! 
ਤੁਮ ਅੰਤਰਜਾਮੀ ਸਭ ਜਾਨਹੁ । ਬਿਨਾ ਕਹੇ ਤੇ ਭੇਵ” ਪਛਾਨਹੁ ॥੧੪॥ 


ਪੂਛਹੁ ਤੱਦਯਪਿ ਕਰਹੁ' ਉਚਾਰੀ। ਪਿਤਾ ਵਸਤੁ? ਕੇ ਸੁਤ ਅਧਿਕਾਰੀ। 
ਹਮ ਕੋ ਛੂਛਾ£ ਛੋਰ ਪਯਾਨੇ । ਥਾਪਯੋ ਲਹਿਣਾ ਅਪਨ ਸਥਾਨੇ॥੧੫॥ 


ਕਲਾ ਬਿਸਾਲਹਿ ਤੇ ਤਜ ਖਾਲੀ। ਕਰੀ ਆਪ ਅਸਮੰਜਸਾ ਚਾਲੀ। 

ਦਈ ਅਪਰ ਕੋ ਸਰਬ ਬਡਾਈ। ਤੁਮਰੇ ਸੁਤ ਕਯਾ ਜਗ ਮਹਿ' ਪਾਈ?”॥੧੬॥ 
ਦੋਹਰਾ 

ਬਚਨ ਸੁਨੇ ਨਿਜ ਸੁਤਨ ਕੇ ਸ੍ਰੀ ਨਾਨਕ ਗਤਿ ਦਾਇ। 

ਸਬ ਕੇ ਸੁਨਤ ਸਲੋਕ ਇਕ ਉਚਰਯੋ ਬਦਨ ਬਨਾਇ॥੧੭॥ 


ਮਹਲਾ ੧ ॥ 

ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥ 

ਲਖ ਤਪ ਉਪਰਿ ਤੀਰਥਾਂ ਸਹਜ ਜੇਗ ਬੇਬਾਣ॥ 

ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ॥ 

ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥ 

ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੂ॥ 

ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੂ॥ ੨॥ (ਗੁ. ਗੂੰ. ਸਾਹਿਬ, ਪੰਨਾ ੪੬੭) 


686 
5।। 53000 38001 50101 ਹ। ੬099 ੧3101500੫੧)6011.60।। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਹੱਥ ਬੰਨ੍ਹੀ ਕੋਲ ਖੜ੍ਹੇ (ਪੁੱਤਰਾਂ ਦੀ) ਬੇਨਤੀ ਬੇਦੀ ਕੁਲ ਦੇ ਦੀਪਕ (ਗੁਰੂ ਜੀ) ਨੇ ਸੁਣ ਲਈ 
ਤਾਂ ਨਰਕਾਂ ਤੋਂ ਛੁਡਾਉਣ ਵਾਲੇ (ਗੁਰੂ ਜੀ) ਪੁੱਤਰਾਂ” ਨਾਲ ਗੱਲ ਕਰਨ ਲਈ ਉੱਠ ਬੈਠੇ ॥ ੯॥ 


ਉਨ੍ਹਾਂ ਦਾ ਮੁੱਖ ਉਸ ਵੇਲੇ ਲਾਲ” ਕਮਲ ਫੁੱਲ ਵਾਂਗ ਪਰਫੁੱਲਤ ਸੀ। ਇਹ ਦੇਖ ਕੇ ਸਾਰੇ ਆਦਮੀ- 
ਔਰਤਾਂ ਅਚੰਭਿਤ ਰਹਿ ਗਏ ਅਤੇ ਚਾਰੇ ਪਾਸੇ “ਜੈ ਜੈਕਾਰ” ਦਾ ਉਚਾਰਨ ਹੋਣ ਲੱਗਾ ॥੧੦॥ 


ਦੋਨਾਂ ਪੁੱਤਰਾਂ ਨੂੰ ਖੜ੍ਹੇ ਹੋਇਆਂ ਨੂੰ ਤੱਕ ਕੇ ਗੁਰੂ ਜੀ ਬਹੁਤ ਹੀ ਕਿਰਪਾ ਕਰਦੇ ਹੋਏ ਬੋਲੇ, “ਜੇ 
ਤੁਸੀਂ ਬਹੁਤੇ ਸਮੇਂ ਲਈ ਮੇਰਾ ਜੀਵਨ ਮੰਗਦੇ ਤਾਂ ਹੁਣ ਦੇਰੀ ਕੀਤੇ ਬਿਨਾਂ ਮਿਲ ਜਾਂਦਾ। ॥੧੧॥ 


ਤੁਸੀਂ ਤਾਂ ਦੋ ਘੜੀਆਂ ਹੀ ਮੰਗੀਆਂ ਸਨ। (ਅਸਲ ਵਿੱਚ) ਤੁਹਾਡੇ ਵੱਸ ਕੁਝ ਨਹੀਂ ਹੈ। ਜੋ ਉਸ 
ਨਿਰੰਕਾਰ ਨੂੰ ਭਾਉਂਦਾ? ਹੈ, ਉਹ ਹੀ ਹੁੰਦਾ ਹੈ। ਉਸ ਦਾ ਕੀਤਾ ਕਦੇ ਨਹੀਂ ਮਿਟਦਾ ॥੧੨॥ 


ਹੁਣ ਜੋ ਤੁਹਾਡੇ ਮਨ ਵਿੱਚ ਹੈ, ਉਹ ਸਾਡੇ ਸਾਹਮਣੇ ਬਿਆਨ ਕਰੋ। ਅਸੀਂ ਪਹਿਲਾਂ ਤੁਹਾਨੂੰ 
ਬੁਲਾਉਂਦੇ ਰਹੇ, ਪਰ ਤੁਸੀਂ ਨਹੀਂ ਸੀ ਆਏ, (ਸਗੋਂ) ਆਪਣੀ ਮਨਮਰਜ਼ੀ ਕੀਤੀ” ॥੧੩॥ 


ਉਸ ਵੇਲੇ ਸਿਰੀ ਚੰਦ ਨੇ ਹੱਥ ਜੋੜ ਕੇ ਕਿਹਾ, “ਹੇ ਸੁੱਖਾਂ ਦੇ ਮੂਲ ਸੁਣੋ ! ਤੁਸੀਂ ਅੰਤਰਜਾਮੀ ਸਭ 
ਦੀਆਂ ਜਾਣਨ ਵਾਲੇ ਹੋ। ਬਿਨਾਂ ਬੋਲਿਆਂ ਹੀ ਸਾਰੀਆਂ ਗੁਪਤ” ਗੱਲਾਂ ਨੂੰ ਜਾਣ ਜਾਂਦੇ ਹੋ ॥੧੪॥ 


ਆਪ ਪੁੱਛਦੇ ਹੋ ਤਾਂ ਅਰਜ ਕਰਦਾ ਹਾਂ, ਪਿਤਾ ਦੀ ਚੀਜ਼” ਦੇ ਪੁੱਤਰ ਹੱਕਦਾਰ ਹੁੰਦੇ ਹਨ। ਤੁਸੀਂ 
ਸਾਨੂੰ ਖਾਲੀ£ ਛੱਡ ਕੇ ਚੱਲੇ ਹੋ। ਆਪਣੀ ਜਗ੍ਹਾ `ਤੇ ਲਹਿਣੇ ਨੂੰ ਥਾਪ ਦਿੱਤਾ ਹੈ। ॥੧੫॥ 


ਇਸ ਤਰਾਂ ਇਸ ਮਹਾਨ ਕਲਾ ਤੋਂ ਸਾਨੂੰ ਖਾਲੀ ਕਰਕੇ ਆਪ ਨੇ ਬਹੁਤ ਅਯੋਗਾੰ ਰੀਤ ਚੱਲੇ ਹੈ। (ਤੁਸੀਂ) ਹੇਰ 
ਦੂਸਰੇ ਨੂੰ ਸਾਰੀ ਵਡਿਆਈ ਦੇ ਦਿੱਤੀ, ਤੁਹਾਡੇ ਆਪਣੇ ਪੁੱਤਰ ਇਸ ਜੱਗ `ਚੋਂ ਕੀ ਪ੍ਰਾਪਤ ਕਰਨਗੇ?” ॥੧੬॥ 


<ਕ 


ਦੋਹਰਾ 
ਮੁਕਤੀ ਦੇ ਦਾਤੇ (ਗੁਰੂ ਜੀ) ਨੇ ਆਪਣੇ ਪੁੱਤਰਾਂ ਦੀ ਗੱਲ ਸੁਣੀ ਤਾਂ ਉਨ੍ਹਾਂ ਸਭ ਨੂੰ ਸੁਣਾਉਣ 
ਲਈ ਆਪਣੇ ਮੁੱਖ ਤੋਂ ਇੱਕ ਸਲੋਕ ਦਾ ਉਚਾਰਨ ਕੀਤਾ। ॥੧੭॥ 


ਪਾਤਸ਼ਾਹੀ ਪਹਿਲੀ ॥ 

ਲੱਖਾਂ ਪਵਿੱਤਰਤਾਈਆਂ ਅਤੇ ਸ਼ੁੱਭ ਕਰਮ, ਲੱਖਾਂ ਹੀ ਪ੍ਰਮਾਣੀਕ ਦਾਨ, ਧਰਮ-ਅਸਥਾਨਾਂ ਤੇ ਲੱਖਾਂ ਹੀ 
ਤਪੱਸਿਆ ਅਤੇ ਬੀਆਬਾਨ ਵਿੱਚ ਸੁਆਮੀ ਦੇ ਮਿਲਾਪ ਦੇ ਰਸਤੇ ਦੇ ਅਭਿਆਸ, ਲੱਖ ਸੂਰਮਤਾਈਆਂ 
ਅਤੇ ਮੁੱਠ ਭੇੜ ਵਿੱਚ ਲੜਾਈ ਦੇ ਮੈਦਾਨਾਂ ਵਿੱਚ ਸੁਆਸ ਤਿਆਗਣੇ, ਲੱਖਾਂ ਬ੍ਹਮ-ਗਿਆਨ ਤੇ 
ਧਿਆਨਤਾਈਆਂ ਅਤੇ ਲੱਖਾਂ ਹੀ ਵੇਦਾਂ ਦੇ ਪੜ੍ਹਨੇ ਅਤੇ ਪੁਰਾਣਾਂ ਦੇ ਪਾਠ ਕਰਨੇ, ਨਾਨਕ ਸਿਰਜਣਹਾਰ 
ਅੱਗੇ, ਜਿਸ ਨੇ ਕਿ ਸੰਸਾਰ ਸਾਜਿਆ ਹੈ ਅਤੇ ਆਵਣ ਤੇ ਗਮਨ ਲਿਖਿਆ ਹੈ, ਅਕਲਮੰਦੀ ਦੇ ਇਹ 
ਕਰਮ ਕੂੜੇ ਹਨ ਅਤੇ ਸੱਚਾ ਹੈ ਰਹਿਮਤ ਦਾ ਚਿੰਨ੍ਹ । (ਗੁ. ਗੁੰ. ਸਾਹਿਬ, ਪੰਨਾ 467) 


5।। 53000 38000 50101 ਹ। ੬099 ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 
ਚੌਪਈ 


` “ਮਨ ਕੀ ਮੱਤਿ ਕਰਹਿ ਜੇ ਕੋਈ।ਏਕ ਸਿਧਿ ਨਹਿਂ ਕੈਸੇ ਹੋਈ। 
ਬਿਨਾ ਆਪਨੇ ਕਰਮ ਬਡਾਈ। ਕਿਨਹੂੰ ਪਾਈ ਖਬਰ ਨ ਰਾਈ॥੧੮॥ 


ਸ੍ਰੀ ਕਰਤਾਰ ਭਾਵਈ ਜੋਈ। ਹੋਤ ਪ੍ਰਤੱਖਾਂ ਬਾਤ ਹੈ ਸੋਈ। 

ਲੈਨ ਦੇਨ ਸਭ ਤਾਹਿੰ ਅਧੀਨਾ।ਔਰ ਨ ਕਿਸਹੂੰ ਕੇ ਕਰ ਕੀਨਾ”॥੧੯॥ 
ਸੁਨ ਕੈ ਸੁਤਿ ਦੋਨੋ ਮੁਰਝਾਨੇ । ਹੈ ਅਧੀਨ ਪੁਨ ਬਚਨ ਬਖਾਨੇ । 
“ਨਹੀਂ_ਹਮਾਰੋ ਚਾਰੋ£ ਕੋਊ । ਜਿਉਂ ਭਾਵੈ ਤਿਉ' ਕਰੀਏ ਸੋਊ॥ ੨੦॥ 


ਜਗ ਮਹਿ ਮਨਤਾ? ਹ੍ਹੋ ਨ ਹਮਾਰੀ।ਕੋਇ ਨ ਦੇਵਹਿ ਭੇਟ ਅਗਾਰੀ। 
ਨਾਮ ਲਾਜ ਤੁਮਹੀ ਕੋ ਸਾਰੀ” । ਇਉਂ ਕਹਿ ਮੁਖਤੇ ਤੂਸ਼ਨ ਧਾਰੀ॥ ੨੧॥ 


ਗੁਨਖਾਨੀ ਸੁਨ ਕਰੁਨਾ ਠਾਨੀ। ਬੋਲੇ ਸੁਤਨ ਸੰਗ ਪੁਨ ਬਾਨੀ। 
“ਰਿੱਧ ਸਿੱਧ” /? ਸਭਿ ਹ੍ਹੋ ਕੁਲ ਮਾਂਹੀਂ ।ਪਟ, ਧਨ, ਧਾਮ, ਤੋਟ ਕਬ ਨਾਹੀਂ॥੨੨॥ 


ਗੁਰੂ ਪੀਰ ਕੇ ਜੋ ਹੈਂ ਸੁਆਂਨਾ”। ਤਿਨ ਕੋ ਮਾਨਹਿੰ ਜਗਤ ਮਹਾਂਨਾ। 
ਤੁਮ ਤੋ ਤਾਤ ਭਏ ਮੁਝ ਤਨ ਤੇ ।ਭੇਟਾ ਕਿਉ ਨ ਦੇਹਿ ਹਿਤ ਮਨ ਤੇ ॥ ੨੩॥ 


ਕਰਾਮਾਤ”? ਹ੍ਹੇ ਹੈ ਤੁਮ ਮਾਂਹੀ' ।ਸਿੱਖ ਹਮਾਰੇ ਸਰਬ ਪੁਜਾਹੀਂ। 
ਜਗਤ ਬਿਰਾਜਹੁ ਸਭ ਤੇ ਊਚੇ । ਤੁਮਰੀ ਸਮਤਾ? ਕੋ ਨ ਪਹੂੰਚੇ ॥੨੪॥ 
ਸੁਨਹੁ,ਪਰੰਤੁ ਜੁ ਸ਼ਬਦ ਬਡਾਈ। ਸੋ ਅੰਗਦ ਨੇ ਨੀਕੈ ਪਾਈ। 


ਰਿਦੇ ਬਿਚਾਰ ਲੇਹੁ ਤੁਮ ਦੇਖੀ।ਜਿਉਂ' ਲੀਨੀ ਕਿਯ ਘਾਲ ਵਿਸ਼ੇਖੀ॥੨੫॥ 


ਨਿਰਹੰਕਾਰ£ ਰਹਯੋ ਅਨੁਸਾਰੀ। ਰਿਦੇ ਸਦੀਵ ਸੇਵ ਜਿਸ ਪਯਾਰੀ। 
ਆਇਸੁ ਬਿਖੇ ਬਿਲਮ ਨਹਿ' ਕੀਤੀ।ਸੂਧੀ” ਹੁਇ ਅਥਵਾ ਬਿਪਰੀਤੀ॥ ੨੬॥ 


688 


5।। 53000 38000 50101 ਹ। ੬099 ੧3101500੫੧)60011.60।। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਚੌਪਈ 

“ਜੇ ਕੋਈ ਆਪਣੀ ਮਨ ਦੀ ਮਰਜ਼ੀ ਕਰਦਾ ਹੈ ਤਾਂ ਕਿਸੇ ਤਰਾਂ ਨਾਲ ਕੋਈ ਵੀ ਕਰਾਮਤ 
(ਸਿੱਧੀ) ਨਹੀਂ ਹੋ ਸਕਦੀ । ਕਿਸੇ ਨੇ ਰੱਤੀ ਭਰ ਵੀ ਖਬਰ ਨਹੀਂ ਪਾਈ, ਕਿਸ ਨੇ ਉਸ 
ਉੱਪਰਲੇ ਦੀ ਮਿਹਰ ਸਦਕਾ ਵਡਿਆਈ ਪ੍ਰਾਪਤ ਕਰ ਲੈਣੀ ਹੁੰਦੀ ਹੈ? ॥੧੮॥ 


ਜਿਸ ਤਰਾਂ ਕਰਤਾਰ ਨੂੰ ਭਾਉਂਦਾ ਹੁੰਦਾ ਹੈ, ਉਹ ਹੀ ਪਰਤੱਖ ਵਾਪਰਦਾ” ਹੁੰਦਾ ਹੈ। ਸਾਰਾ ਕੁਝ 
ਲੈਣਾ-ਦੇਣਾ, ਉਸ ਦੇ ਹੀ ਵੱਸ ਹੈ। ਹੋਰ ਕਿਸੇ ਦੇ ਹੱਥਾਂ ਦੇ ਕਰਨ ਦਾਂ ਕੁੱਝ ਨਹੀਂ ਹੈ” ॥੧੯॥ 


ਗੁਰੂ ਜੀ ਦੇ ਬੋਲ ਸੁਣ ਕੇ ਦੋਨੋਂ ਪੁੱਤਰ, ਮੁਰਝਾ ਗਏ ਅਤੇ ਫਿਰ ਉਹ ਨੀਵੇਂ ਹੋ ਕੇ ਕਹਿਣ 
ਲੱਗੇ, “ਸਾਡਾ ਤਾਂ ਕੋਈ ਚਾਰਾ? ਨਹੀਂ' ਹੈ, ਜੋ ਤੁਹਾਨੂੰ ਭਾਉਂਦਾ ਹੈ, ਤੁਸੀਂ ਉਵੇਂ ਹੀ ਕਰੋ 
ਜੀ। ॥੨੦॥ 


ਜੱਗ ਵਿੱਚ ਸਾਡੀ ਕੋਈ ਮਾਨਤਾ? ਨਹੀਂ ਹੋਵੇਗੀ। ਨਾ ਹੀ ਕੋਈ ਵੀ ਸਾਡੇ ਅੱਗੇ ਮੱਥਾ ਟੇਕ ਕੇ 
ਭੇਟਾਵਾਂ ਦੇਣ ਵਾਲਾ ਹੋਵੇਗਾ। (ਸੋ) ਆਪ ਦੇ ਨਾਮ ਦੀ ਹੀ ਸਾਰੀ ਲਾਜ ਹੋਵੇਗੀ। ਉਨ੍ਹਾਂ ਨੇ ਇੰਜ 
ਕਹਿ ਕੇ ਮੁੱਖ ਤੋਂ ਚੁੱਪ ਧਾਰ ਲਈ। ” ॥੨੧॥ 


ਗੁਣਾਂ ਦੀ ਖਾਣ (ਗੁਰੂ ਜੀ) ਨੇ ਸੁਣ ਕੇ ਕਿਰਪਾ ਕੀਤੀ ਤੇ ਫਿਰ ਉਨ੍ਹਾਂ ਨੇ ਪੁੱਤਰਾਂ ਨੂੰ ਆਖਿਆ, 
“ਸਾਰੀਆਂ ਰਿੱਧੀਆਂ-ਸਿੱਧੀਆਂ ਕੁਲ ਵਿੱਚ ਰਹਿਣਗੀਆਂ । ਘਰ, ਬਾਰ, ਧਨ, ਪਦਾਰਥਾਂ, 
ਬਸਤਰਾਂ ਆਦਿ ਦੀ ਕਦੇ ਵੀ ਕੋਈ ਤੋਟ ਨਹੀਂ ਆਵੇਗੀ। ॥੨੨॥ 


ਗੁਰਾਂ ਪੀਰਾਂ ਦੇ ਤਾਂ ਜੋ ਕੱਤ" ਵੀ ਹੁੰਦੇ ਹਨ, ਉਨ੍ਹਾਂ ਨੂੰ ਹੀ ਸਾਰਾ ਜਗਤ ਮਹਾਨ ਮੰਨਦਾ (ਪੂਜਦਾ) 
ਹੈ, ਤੁਸੀਂ ਤਾਂ ਫਿਰ ਵੀ ਮੇਰੇ ਤਨ ਤੋਂ ਪੈਦਾ ਹੋਏ ਪੁੱਤਰ ਹੋਂ, ਕਿਉ' ਕੋਈ ਸੱਚੇ ਦਿਲੋਂ ਆਪ ਨੂੰ 
ਭੇਟਾ ਨਹੀਂ ਦੇਵੇਗਾ? ॥੨੩॥ 


ਤੁਹਾਡੇ ਕੋਲ ਕਰਾਮਾਤ ਹੋਵੇਗੀ, ਸਾਡੇ ਸਾਰੇ ਸਿੱਖ ਆਪ ਦੀ ਪੂਜਾ ਕਰਨਗੇ।ਜੱਗ ਵਿੱਚ ਬਹੁਤ 
ਉੱਚਾ ਸਥਾਨ ਪ੍ਰਾਪਤ ਕਰੋਗੇ। ਤੁਹਾਡੀ ਬਰਾਬਰੀ? ਤੱਕ ਕੋਈ ਨਹੀਂ ਪਹੁੰਚੇਗਾ। ॥੨੪॥ 


ਪਰ ਸੁਣੋਂ ! ਜੋ ਸ਼ਬਦ ਦੀ ਵਡਿਆਈ ਹੈ, ਇਹ ਅੰਗਦ ਜੀ ਨੂੰ ਬਣ ਆਈ ਹੈ।ਉਨ੍ਹਾਂ ਨੇ ਚੰਗੀ 
ਤਰਾਂ ਪਾ ਲਈ ਹੈ)। ਤੁਸੀਂ ਹਿਰਦੇ ਵਿੱਚ ਵਿਚਾਰ ਕਰਕੇ ਵੇਖ ਲਵੋ, ਜਿਸ ਤਰਾਂ ਉਨ੍ਹਾਂ ਨੇ ਬਹੁਤ 
ਘਾਲ-ਕਮਾਈ ਕਰਕੇ ਪ੍ਰਾਪਤ ਕੀਤੀ ਹੈ। ॥੨੫॥ 


ਉਹ ਸਾਡੇ ਅਨੁਸਾਰ ਹੰਕਾਰ-ਰਹਿਤ£ ਹੋ ਕੇ ਰਿਹਾ। ਉਸ ਦੇ ਮਨ ਵਿੱਚ ਹਮੇਸ਼ਾ ਸੇਵਾ ਨਾਲ ਪ੍ਰੇਮ 


ਰਿਹਾ। ਸਾਡੇ ਹੁਕਮ ਮੰਨਣ ਵਿੱਚ ਕਦੇ ਭੋਰਾ-ਭਰ ਵੀ ਦੇਰੀ ਨਹੀਂ ਸੀ ਕੀਤੀ, ਸਾਡੀ ਆਗਿਆ 
ਚਾਹੇ ਸਿੱਧੀ ਹੋਵੇ, ਚਾਹੇ ਉਲਟੀ।” ॥੨੬॥ 


5॥ 500੫ 2800 5॥0। 2 ੬0੧ __?।੧੧੧0੧੧੧੨॥0੫੧੪0141.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਅਵਰ ਕਹੇ ਗੁਨ ਅੰਗਦ ਕੇਰੇ ।ਪੁਨ ਤੂਸ਼ਨ ਕਿਯ ਪ੍ਰਭੂ ਬਡੇਰੇ । 
ਦੋਇ ਘਟੀ ਦਿਯ ਦਰਸ਼ਨ ਔਰੀ। ਨਰ ਹਜ਼ਾਰ ਬੰਦਹਿਂ ਕਰ ਜੋਰੀ॥ ੨੭॥ 


ਦੋਹਰਾ 
ਸ੍ਰੀ ਸਤਿਗੁਰ ਸਮਚਿਤਾ ਪ੍ਰਭੂ ਬੈਠੇ ਬੀਚ ਸੁਹਾਇ'। 
ਮੁਖ ਪ੍ਰਸੰਨ ਸਮ ਚੰਦੁ ਕੋ ਉਡਗਨ ਸਿਖ ਸਮੁਦਾਇ॥ ੨੮॥ 


ਚੌਪਈ 
ਦਿਪਤ£ ਤੇਜ ਮੁਖ ਕਾਂਤਿ ਬਿਸਾਲੀ।ਬਾਲ ਅੰਸਮਾਲੀ ਯੂਤ ਲਾਲੀ। 
ਗਯਾਨ ਕਿਰਨ ਤੇ ਰਹਯੋ ਪ੍ਰਕਾਸ਼ੇ। ਸੇਵਕ ਰਿਦ ਅਰਬਿੰਦ ਬਿਕਾਸੇ ॥ ੨੯॥ 


ਭਰੇ ਕ੍ਰਿਪਾ ਰਸ ਨਯਨ? ਰਸੀਲੇ।ਹਿਤ ਉਪਕਾਰ ਸੁਸ਼ੀਲ ਛਬੀਲੇ । 
ਸਭ ਦਿਸ ਦੇਖਤ ਕਰਤ ਕ੍ਰਿਤਾਰਥ। ਦਰਸਹਿ' ਬ੍ਰਿੰਦ ਪਾਇ ਪਰਮਾਰਥ ॥ ੩੦॥ 


ਤਿਸ ਛਿਨ ਬੁੱਢੇ ਦੈ ਕਰ ਜੋਰੇ ।ਦ੍ਰਿਸ਼ਟਿ ਲਾਇ ਪਦ ਪੰਕਜ ਓਰੇ । 
“ਗੁਰ ਜੀ! ਬਚ ਸੁਨਬੇ ਕਹਿ ਅਰਜੀ”। ਸ੍ਰੀ ਗੁਰ ਜੀ! ਸਭ ਸਿੱਖਨ ਮਰਜੀ॥ ੩੧॥ 


ਉੱਤਮ ਵਾਹਿਗੁਰੂ ਸਤਿਨਾਮ। ਉਪਦੇਸ਼ਯੋ ਸੰਗਤਿ ਨਰ ਬਾਮਾ । 
ਸਿਮਰਨ ਨਾਮ ਕਰਹਿਂ ਅਠਜਾਮ। ਪਦ ਅਭਿਰਾਮ£ ਦੇਤ ਸੁਖਧਾਮ॥ ੩੨॥ 


ਸ੍ਰੀ ਮੁਖ ਤੇ ਇਸ ਅਰਥ ਜਥਾਰਥ। ਸੇਵਕ ਸੁਨਹਿ' ਸੁ ਹੋਹਿ ਕ੍ਰਿਤਾਰਥ। 
ਅੰਤ ਸਮੇਂ ਕੋ ਦਰਸ ਤੁਮਾਰਾ। ਤਥਾ ਬਚਨ ਕੋ ਅਬਹਿ ਬਿਚਾਰਾ॥ ੩੩॥ 


ਯਾਂਤੇ ਸਬਹਨ ਕੇ ਮਨ ਚਾਹੂ । ਸੁਨਬੇ ਕਹੁ ਬਿਸਾਲ ਉਤਸ਼ਾਹੂ । 
ਕ੍ਰਿਪਾ ਕਰੋ ਸਬ ਪਰ ਸ੍ਰੀ ਗੁਰ ਜੀ! ਪੂਰਹੁ” ਸਰਬ ਲਾਲਸਾ ਉਰ ਜੀ”॥੩੪॥ 


$। 58000 28000 500। 3 08 ੧3101500੫੧)60011.60।। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਅੰਗਦ ਜੀ ਦੇ ਹੋਰ ਗੁਣਾਂ ਬਾਰੇ ਦੱਸ ਕੇ ਫਿਰ ਵਡਿਆਈ ਵਾਲੇ ਪ੍ਰਭੂ (ਗੁਰੂ) ਜੀ ਚੁੱਪ ਹੋ ਗਏ। 
ਗੁਰੂ ਜੀ ਨੇ ਦੋ ਘੜੀਆਂ ਹੋਰ ਇਸ ਤਰਾਂ ਦਰਸ਼ਨ ਦਿੱਤੇ ਸਨ। ਹਜ਼ਾਰਾਂ ਲੋਕ ਹੱਥ ਜੋੜੀ ਖੜ੍ਹੇ 
ਸਨ। ॥੨੭॥ 


ਦੋਹਰਾ 

ਸਹਿਜ ਚਿੱਤ ਗੁਰੂ ਜੀ ਸੰਗਤਾਂ ਵਿਚਕਾਰ (ਬਿਰਾਜਮਾਨ ਹੋਏ) ਸੋਭਦੇ ਸਨ। ਉਨ੍ਹਾਂ ਦਾ ਮੁੱਖ 
ਇਸ ਤਰਾਂ ਪਰਸੰਨ ਸੀ' ਜਿਵੇਂ ਸਿੱਖ-ਸੰਗਤਾਂ ਰੂਪੀ ਤਾਰਿਆਂ ਵਿੱਚ ਚੰਦਰਮਾ ਸੋਭ ਰਿਹਾ 
ਹੋਵੇ। ॥੨੮॥ 


ਚੌਪਈ 

ਗੁਰੂ ਜੀ ਦੇ ਮੁੱਖ ਤੋਂ ਸੁੰਦਰਤਾ ਦਾ ਪ੍ਰਕਾਸ਼ ਇਸ ਤਰਾਂ ਹੋ ਰਿਹਾ ਸੀ, ਜਿਵੇਂ ਬਾਲ-ਅਵਸਥਾ 
ਭਾਵ ਚੜ੍ਹਦੇ ਸੂਰਜ ਦੀ ਲਾਲੀ ਦੀ ਚਮਕ ਹੋਵੇ। ਗਿਆਨ ਦੀਆਂ ਕਿਰਨਾਂ ਦਾ ਪ੍ਰਕਾਸ਼ ਹੋ ਰਿਹਾ 
ਸੀ। ਸੇਵਕਾਂ ਦੇ ਹਿਰਦੇ ਕਮਲ-ਫੁੱਲ ਵਾਂਗ ਖਿਲੇ-ਖਿਲੇ ਸਨ। ॥੨੯॥ 


ਉਨ੍ਹਾਂ ਦੇ ਨੇਤਰ” ਕਿਰਪਾ- -ਰਸ ਨਾਲ ਭਰੇ-ਭਰੇ ਸਨ। ਉਹ ਉਪਕਾਰ ਕਰਨ ਵਾਲੇ ਸੁਸ਼ੀਲ ਅਤੇ 
ਛਬੀਲੇ ਸਨ। ਸਾਰੇ ਪਾਸਿਆਂ ਵੱਲ ਦੇਖਦੇ ਹੋਏ ਸਭ `ਤੇ ਕਿਰਤਾਰਥ ਕਰ ਰਹੇ ਸਨ। ਲੋਕੀਂ 
ਗੁਰੂ ਜੀ ਦੇ ਦਰਸ਼ਨ ਕਰ ਕੇ, ਪਰਮਾਰਥ ਨੂੰ ਪ੍ਰਾਪਤ ਕਰਦੇ ਸਨ ॥੩੦॥ 


ਉਸ ਛਿਨ ਬਾਬਾ ਬੁੱਢਾ ਜੀ ਨੇ ਦੋਨੋਂ ਹੱਥ ਜੋੜ ਕੇ ਤੇ ਗੁਰੂ ਜੀ ਦੇ ਚਰਨ-ਕਮਲਾਂ 'ਤੇ ਮੱਥਾ 
ਟੇਕਦੇ ਹੋਏ ਕਿਹਾ, “ਹੇ ਗੁਰੂ ਜੀ! ਆਪ ਜੀ ਦੇ ਮੁੱਖ ਤੋਂ ਸੁਣਨ ਲਈ ਬੇਨਤੀ" ਕਰਦਾ ਹਾਂ। 
ਸਭ ਸਿੱਖਾਂ ਨੇ ਆਪਣੀ ਇੱਛਾ ਜਾਹਰ ਕੀਤੀ ਹੈ। ॥੩੧॥ 


ਸਭ ਤੋਂ ਸ੍ਰੇਸ਼ਟ ਸ਼ਬਦ ਸਤਿਨਾਮ-ਵਾਹਿਗੁਰੂ ਦਾ ਜਾਪ ਕਰਨ ਵਾਸਤੇ ਸਭ ਔਰਤਾਂ”-ਮਰਦਾਂ ਨੂੰ 
ਆਪ ਜੀ ਨੇ ਉਪਦੇਸ਼ ਦਿੱਤਾ ਹੈ ਕਿ ਸਾਰੇ ਜਣੇ ਅੱਠ ਪਹਿਰ ਇਸ ਨਾਮ ਦਾ ਸਿਮਰਨ ਕਰਨ, 
ਤਾਂ ਸੁੱਖਾਂ ਦਾ ਘਰ ਸੁੰਦਰ£ ਪਦਵੀ ਦੀ ਦਾਤ ਦਿੰਦਾ ਹੈ। ॥੩੨॥ 


ਹੇ ਗੁਰੂ ਜੀ! ਸਾਰੇ ਸਿੱਖ ਇਸ ਸ਼ਬਦ ਦੇ ਯਥਾਰਥ ਅਰਥ ਸੁਣ ਕੇ ਕਿਰਤਾਰਥ ਹੋਣਗੇ । ਆਪ 
ਜੀ ਦੇ ਆਖਰੀ ਦਰਸ਼ਨ ਹਨ, ਇਸ ਬਚਨ ਨੂੰ ਹੁਣੇ ਹੀ ਵਿਚਾਰਿਆ ਗਿਆ ਹੈ। ॥੩੩॥ 


ਇਸ ਲਈ ਸਾਰੀ ਸੰਗਤ ਦੇ ਮਨਾਂ ਦੀ ਇਹ ਹੀ ਇੱਛਾ ਹੈ, ਉਨ੍ਹਾਂ ਵਿੱਚ ਸੁਣਨ ਲਈ ਵਿਸ਼ਾਲ 
ਉਤਸ਼ਾਹ ਹੈ। ਹੇ ਗੁਰੂ ਜੀ! ਸਾਰਿਆਂ `ਤੇ ਕਿਰਪਾ ਕਰੋ। ਸਾਰਿਆਂ ਦੇ ਮਨਾਂ ਦੀ ਲਾਲਸਾ 
ਪੂਰੀ” ਕਰੋ।” ॥੩੪॥ 


5।। 53000 8000 50101 ਹ। ੬0੫ 22 ੧800੧੧ਇ॥0੫੧60੧8॥.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਇਸ ਪ੍ਰਕਾਰ ਸੁਨਕੈ ਸੁਭ ਬਾਨੀ।ਅਰ ਸਿੱਖਨ ਮਨ ਕੀ ਗਤਿ ਜਾਨੀ। 
ਸਮ ਅੰਮ੍ਰਿਤ ਕੇ ਗਿਰਾ ਰਸਾਲਾ।ਕਹਿ ਸ੍ਰੀ ਨਾਨਕ ਪਰਮ ਕ੍ਪਾਲਾ ॥ ੩੫ ॥ 


“ਸੱਤਿਨਾਮ ਸ੍ਰੀ ਵਾਹਿਗੁਰੂ ਸੁਨਹੁ ਅਰਥ ਇਸ ਕੇਰ। 


ਜਿਸਕੇਂ ਸਿਮਰਨ ਅਧਿਕ ਫਲ ਮਿਟਹਿ ਚੁਰਾਸੀ ਫੇਰ॥੩੬॥ 


-ਗੋ --ਤਮ ਨਾਮ ਅੱਗਯਾਨ ਮਹਾਨ ਕੌ ਪਾਇ ਬੰਧਾਨ ਸਦੀਵ ਝੁਰੂ”। 
ਦੇਹ ਅਨੇਕ ਧਰੇ,ਜਨਮੇ,ਮਰਿਤੁ ਸੰਕਟ ਹੋਤ ਬਿਸਾਲ ਸ਼ੁਰੂ। 

ਸੋ ਤਤਕਾਲ ਬਿਲੀਨ? ਕਰੈ ਹੁਇ ਜਾਤ ਪ੍ਰਕਾਸ਼ ਕਹੈ ਇਸ --ਰੂ--। 

ਜੋ ਅਸਚਰਜ ਮਹਾਂ ਬਿਸਮਾਵਤ ਤਾਂਹਿ ਕਹੋ ਮੁਖ ਵਾਹਿਗੁਰੂ॥ ੩੭॥ 


ਜੋ ਜੜ ਜਾਤ ਬਿਥਾਰ ਮਹਾਂ ਦ੍ਰਿਸਮਾਨ ਬਚਿੱਤ੍ਰ ਅਨੇਕ ਫੁਰੂ”। 
ਤਾਰ ਤਮੈ ਜਨਮੈ ਬਿਨਸੈ ਜਿਸ ਆਸ੍ਰਿਤਾੰ ਭਾ ਸਤ ਬੀਚ ਪੁਰੂ ! 
ਜੋ ਤਿਨਕੇ ਬਿਵਹਾਰ ਕਰਾਵਤ ਨਾਮ ਕਹੈ ਇਸ ਚੇਤਨ -ਰੂ-। 
ਜੋ ਅਸਚਰਜ ਮਹਾਂ ਬਿਸਮਾਵਤ ਤਾਂਹਿ ਕਹੋ ਮੁਖ ਵਾਹਿਗੁਰੂ ॥ ੩੮ ॥ 


ਜੋ ਸਭ ਦੇਹਿਨ£ ਅੰਨ ਪਚਾਵਤ,ਪਾਵਤ ਪ੍ਰਾਨ ਅਧਾਰ ਧੁਰੂ । 

ਬ੍ਰਿੰਦ ਰਿਖੀਕ” ਅਚੇਤਨ ਜੇ ਤਿਨਕੇ ਬਿਵਹਾਰ ਕਰੇ ਜਿ ਸ਼ੁਰੂ। 
ਅੰਤਰ ਜੇ ਮਤਿ ਆਦਿਕ ਹੈ' ਜੜ, ਤੇ ਚਿਤ ਕੈ ਫੁਰਨਾ ਸੁ ਫੁਰੂ। 
ਜੋ ਅਸਚਰਜ ਮਹਾਂ ਬਿਸਮਾਵਤ ਤਾਂਹਿ ਕਹੋ ਮੁਖ ਵਾਹਿਗੁਰੂ ॥ ੩੯ ॥ 


5।। 53000 800 50101 0। €00॥2 ਰ ੧3101500੫੧)60011.60।। 


ਅਧਿਆਇ 57 ਜਤ।-੩ ਮਮ'ਦੁੰਣਾ 


ਇਸ ਤਰਾਂ (ਬੁੱਢੇ ਜੀ ਦੇ) ਸੁੰਦਰ ਬੋਲ ਸੁਣ ਕੇ ਅਤੇ ਸਾਰੀ ਸੰਗਤ ਦੇ ਚਿੱਤਾਂ ਦੀ ਗੱਲ ਜਾਣਦੇ 
ਹੋਏ, ਪਰਮ ਕਿਰਪਾਲੂ ਸ੍ਰੀ ਗੁਰੂ ਨਾਨਕ ਜੀ ਨੇ ਅੰਮ੍ਰਿਤ-ਰਸ ਸਮਾਨ' ਕਥਨ ਕੀਤਾ। ॥੩੫॥ 


ਦੋਹਰਾ 
“ਸਤਿਨਾਮ-ਵਾਹਿਗੁਰੂ” ਜੀ ਦੇ ਅਰਥ ਸੁਣੋ ਜੋ ਇਸ ਤਰਾਂ ਹਨ; ਜਿਸ ਦਾ ਸਿਮਰਨ ਕੀਤਿਆਂ ਰੇ 
ਬਹੁਤ ਫਲ ਮਿਲਦਾ ਹੈ ਅਤੇ ਚੌਰਾਸੀ ਦਾ ਚੱਕਰ ਮਿੱਟ ਜਾਂਦਾ ਹੈ। ॥੩੬॥ 


0. 


ਸਵੱਯਾ 

'ਗੋ” ਨਾਮ ਹੈ ਹਨ੍ਹੇਰੇ ਦਾ, ਉਸ ਤੋਂ ਮਹਾਂ-ਅਗਿਆਨ ਦਾ ਬੰਧਨ ਪਾ ਕੇ ਜੀਵ ਸਦਾ ਝੂਰਦਾਂ 
ਰਹਿੰਦਾ ਹੈ ਅਤੇ ਅਨੇਕਾਂ ਦੇਹਾਂ ਧਾਰਨ ਕਰਕੇ, ਜੰਮਣ-ਮਰਨ ਦੇ ਸੰਕਟ ਦਾ ਸਿਲਸਿਲਾ ਸ਼ੁਰੂ ਹੋ 
ਜਾਂਦਾ ਹੈ। “ਰੂ” ਦਾ ਅਰਥ ਹੈ ਪ੍ਰਕਾਸ਼ ਤੇ ਇਹ ਪ੍ਰਕਾਸ਼ ਉਸ ਅਗਿਆਨ ਨੂੰ ਝੱਟ ਵਿੱਚ ਹੀ 
ਦੂਰ? ਕਰ ਦਿੰਦਾ ਹੈ ਤੇ ਗਿਆਨਮਈ ਪ੍ਰਕਾਸ਼ ਹੋ ਜਾਂਦਾ ਹੈ। ਜੋ (ਵਾਰਿ ਪਦ ਹੈ ਇਸ ਦਾ 
ਅਰਥ ਹੈ) ਅਸਚਰਜ ਜੋ ਮਹਾਨ ਬਿਸਮਾਦ ਰੂਪ ਹੈ। ਸੋ ਵਾਹਿਗੁਰੂ ਸ਼ਬਦ ਉਸ ਮਹਾਨ 
ਅਸਚਰਜ ਅਤੇ ਬਿਸਮਾਦ ਰੂਪ ਹਸਤੀ ਨੂੰ ਪ੍ਰਕਾਸ਼ ਕਰ ਦੇਣ ਵਾਲਾ ਹੈ, ਇਸ ਵਾਸਤੇ ਸਦਾ 
ਮੁੱਖ ਤੋਂ ਕਹੋ ਵਾਹਿਗੁਰੂ! ॥੩੭॥ 


“ਗੋ`ਨਾਮ ਹੈ, ਜੜ੍ਹ ਦਾ। ਉਹ (ਗੋ) ਜੋ ਜੜ੍ਹ ਹੈ, ਜੋ ਜਨਮ ਦਿੰਦਾ ਹੈ। ਦ੍ਰਿਸ਼ਟਮਾਨ ਰੂਪੀ ਵੱਡੇ 
ਵਿਸਥਾਰ ਨੂੰ, ਜੋ ਬਹੁਤ ਹੀ ਵਚਿੱਤਰ ਹੈ ਅਤੇ ਜਿਸ ਦੀਆਂ ਅਨੇਕ ਸ਼ਾਖਾਵਾਂ_ ਹਨ। ਉਹ 


ਕਹਿੰਦੇ ਹਨ। ਅਸਚਰਜ ਤੇ ਮਹਾਨ ਬਿਸਮਾਦ ਰੂਪ ਨੂੰ ਪ੍ਰਕਾਸ਼ ਦੇਣ ਵਾਲਾ ਹੈ, ਇਹ ਪਦ ਹੈ 
ਵਾਹਿਗੁਰੂ, ਸੋ ਇਸ ਵਾਸਤੇ ਸਦਾ ਮੁੱਖੋਂ ਕਹੋਂ ਵਾਹਿਗੁਰੂ ! ॥ ੩੮ ॥ ੍ 


ਜੋ (ਚੇਤਨ) ਸਭ ਦੇਹਾਂ£ ਦੇ ਅੰਦਰ ਬੈਠਾ ਹੈ, ਅੰਨ ਪਚਾਉਂਦਾ ਹੈ, ਜੋ ਅਗਨੀ ਤੇ ਪ੍ਰਾਣਾਂ ਦਾ ਤੁਰ 
ਅਧਾਰ ਹੈ। ਜੋ ਸਾਰੀਆਂ ਇੰਦਰੀਆੰਂ ਜੋ ਅਚੇਤਨ (ਜੜ੍ਹ) ਹਨ, ਉਨ੍ਹਾਂ ਦੇ ਕੰਮ ਸ਼ੁਰੂ ਕਰਾਉਂਦਾ 
ਹੈ। ਅੰਦਰ ਜੋ ਬੁੱਧੀ ਆਦਿ ਨੇ ਜੜ੍ਹ ਹਨ, ਇਹ ਚੇਤਨ ਦੀ ਸੱਤਾ ਸਫੁਰਤੀ ਨਾਲ ਸਫੁਰਨ ਹੁੰਦੇ 
ਹਨ। ਸੋ ਜੋ ਇਹ “ਵਾਹਿ” ਪਦ ਹੈ, ਅਸਚਰਜ ਤੇ ਮਹਾਨ ਬਿਸਮਾਦ ਰੂਪ ਨੂੰ ਪ੍ਰਕਾਸ਼ ਦੇਣ 
ਵਾਲਾ ਹੈ, ਇਹ ਹੈ ਪਦ-ਵਾਹਿਗੁਰੂ ! ਸੋ ਇਸ ਲਈ ਸਦਾ ਮੁੱਖੋਂ ਕਹੋ ਵਾਹਿਗੁਰੂ ! ॥੩੮ ॥ 


693 


5।। 53000 38000 50101 ਹ। ੬099 ੧3101500੫੧)60011.601। 


ਸ਼੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੀਸ ਸਹੰਸ,ਅਸੀਸ;ਅਨੈਨ ਸਨੈਨ,ਸਹੰਸ੍ਰਹੀ ਰੂਪ ਧਰੂ। 

ਪ੍ਰਾਣ ਸਹੰਸ੍ਰ,ਅਘ੍ਰਾਣ,ਅਸ਼੍ਰੋਣ,ਸਸ਼੍ਰੋਣ ਸਹੰਸ੍ ਤੇ ਸ਼੍ਰੌਣ ਕੁਰੂ। 
ਪਾਣਿ? ਸਹੰਸ੍ ੍‌ਅਪਾਣਿ;ਅਪਾਦ,ਸਪਾਦ ਸਹੰਸ੍ ;ਅਨਰੂ,ਉਰੂ”। 

ਜੋ ਅਸਚਰਜ ਮਹਾਂ ਬਿਸਮਾਵਤ ਤਾਂਹਿ ਕਹੋ ਮੁਖ ਵਾਹਿਗੁਰੂ॥ ੪੦॥ 


ਤ੍ਰਾਸਤਿ ਹੈ ਜਿਸ ਤੇ ਮ੍ਰਿਤੁ ਦੌਰਤ ਲੋਰਤ ਜੀਵਨ ਅੰਤ ਕੁਰੂ” । 
ਤ੍ਰਾਸ ਧਰਾਧਰ ਕੋ ਧ੍ਰਿਤ£ ਧਾਰਤ,ਤ੍ਰਾਸਤ ਪੌਨ ਤ੍ਰਿਲੋਕ ਤੁਰੂ। 
ਤ੍ਰਾਸੰ ਧਰੇ ਨਭ ਸੂਰਜ ਗੋਨ ਪ੍ਰਕਾਸ਼ਤ ਪਾਵਕ ਤ੍ਰਾਸ ਪੁਰੂ। 
ਜੋ ਅਸਚਰਜ ਮਹਾਂ ਬਿਸਮਾਵਤ ਤਾਂਹਿ ਕਹੋ ਮੁਖ ਵਾਹਿਗੁਰੂ ॥੪੧॥ 


ਜੋ ਸਗਰੇ ਜਗ ਕੋ ਡਰਦਾਇਕ ਕੂਰਦ ਮਹਾਂ ਅਤਿ ਓਜ” ਧੁਰੂ । 
ਜੋ ਸਭ ਕੋ ਉਪਜਾਵਤ ਹੈ ਪਰਿਪਾਰਤ'£ ਫੇਰ ਬਿਨਾਸ਼ ਕੁਰੂ। 

ਜੋ ਅਸ ਕਾਲ ਮਹਾਂ ਬਿਦਤੈ ਤਿਸ ਕਾਲ ਕੋ ਕਾਲ ਕਰੈ ਜੂ ਤੁਰੂ । 
ਜੋ ਅਸਚਰਜ ਮਹਾਂ ਬਿਸਮਾਵਤ ਤਾਂਹਿ ਕਹੋ ਮੁਖ ਵਾਹਿਗੁਰੂ ॥੪੨॥ 


ਬੇਦ ਅਬੇਦ ;ਨਿਰੰਤਰ; ਅੰਤਰ; ਅੰਤਰੇ ਸੋ; ਅਚਰਾਨ'' ਚਰੂ । 
ਬਿੰਬ ਸੋ ਏਕ ਅਨੇਕ,ਅਬਿੰਬ; ਅਲੰਬ ਬਿਨਾ ਸੁ ਅਲੰਬ ਕੁਰੂ। 

ਸੰਖ ਬਿਖੈ ਜੁ ਅਸੰਖ; ਬਿਸ਼ੇਸ਼; ਅਸ਼ੇਸ਼ ਹੂ; ਸ਼ੇਸ਼ ਨਿਦੇਸ਼'? ਧੁਰੂ। 
ਜੋ ਅਸਚਰਜ ਮਹਾਂ ਬਿਸਮਾਵਤ ਤਾਂਹਿ ਕਹੋ ਮੁਖ ਵਾਹਿਗੁਰੂ॥੪੩॥ 


ਏਕਮ ਏਕ ਕਲਾ ਸਸਿ ਕੀ,ਗੁਲਾਂ? ਮੈ' ਜਿਸ ਗੰਧ ਭਨੈ ਸਗਰੂ। 
ਪੈ ਮਧਾਂ” ਜ੍ਯੋਂ ਸਨ” ਹੋਤ ਸਦੀਵ ਹੈ, ਅੰਬ ਮੈਂ ਮਾਧੁਰਤਾ ਜੁ ਭਰੂ। 
ਹੈ ਅਤਿ ਤੇਜ ਹਲਾਹਲਾਂ$ ਮੈਂ, ਇਮ ਬੀਚ ਬਿਰਾਜਤ ਹੈ ਸਫ਼ੁਰੂ । 
ਜੋ ਅਸਚਰਜ ਮਹਾਂ ਬਿਸਮਾਵਤ ਤਾਂਹਿ ਕਹੋ ਮੁਖ ਵਾਹਿਗੁਰੂ”॥੪੪॥ 


694 
5।। 53000 38000 50101 । ੬009 1੧੧॥੧0੧੫1£॥0੧੧6018॥.0।। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਵਾਹਿਗੁਰੂ ਉਸ ਦਾ ਨਾਮ ਹੈ ਜੋ ਹਜ਼ਾਰਾਂ ਸਿਰਾਂ ਵਾਲਾ ਹੈ। (ਫਿਰ ਜੋ) ਬਿਨਾਂ ਸਿਰ ਦੇ ਹੈ। 
ਵਾਹਿਗੁਰੂ ਬਿਨਾਂ ਨੇਤਰਾਂ ਦੇ ਹੈ, ਉਹ ਹਜ਼ਾਰਾਂ ਨੇਤਰਾਂ ਵਾਲਾ ਵੀ ਹੈ। ਜੋ ਹਜ਼ਾਰਾਂ ਰੂਪ ਧਾਰਨ 
ਕਰਦਾ ਹੈ, ਪਰ ਉਸ ਦਾ ਕੋਈ ਰੂਪ ਵੀ ਨਹੀਂ । ਹਜ਼ਾਰਾਂ ਉਸ ਦੇ ਨੱਕਾਂ ਹਨ, ਫਿਰ ਉਸਦਾ ਕੋਈ 
ਨੱਕ ਨਹੀਂ। ਜਿਸਦੇ ਹਜ਼ਾਰਾਂ ਕੰਨ ਹਨ ਪਰ ਉਸਦਾ ਕੋਈ ਕੰਨ£ ਨਹੀਂ। ਉਸ ਦੇ ਹਜ਼ਾਰਾਂ ਹੱਥ 
ਹਨ, ਉਹ ਹੱਥ-ਰਹਿਤ ਹੈ। ਹਜ਼ਾਰਾਂ ਪੈਰਾਂ ਵਾਲਾ ਹੈ ਪਰ ਉਸ ਦਾ ਕੋਈ ਪੈਰ ਨਹੀਂ। ਉਹ 
ਹਜ਼ਾਰਾਂ ਜੰਘਾਂ ਵਾਲਾ ਹੈ, ਪਰ ਉਸ ਦੀ ਕੋਈ ਜੰਘ” ਨਹੀਂ। ਸੋ ਜੋ ਵਾਹਿਗੁਰੂ ਪਦ ਹੈ, ਉਹ 
ਅਸਚਰਜ ਤੇ ਬਿਸਮਾਦ ਰੂਪ ਹਸਤੀ ਨੂੰ ਪ੍ਰਕਾਸ਼ਦਾ ਹੈ। ਸੋ, ਮੁੱਖ ਤੋਂ ਕਹੋ ਵਾਹਿਗੁਰੂ  ॥੪੦॥ 


(ਵਾਹਿਗੁਰੂ ਉਸ ਦਾ ਨਾਮ ਹੈ), ਜਿਸ ਤੋਂ ਡਰਦੀ ਹੋਈ ਮੌਤ ਦੌੜਦੀ ਫਿਰਦੀ ਹੈ। ਜੋ ਜੀਵਾਂ 
ਦਾ ਅੰਤ ਕਰਨਾ ਲੋੜਦੀ ਹੈ। (ਜਿਸ ਦੇ) ਭੈ ਕਰਕੇ ਪਰਬਤਾਂ ਨੂੰ ਧਰਤੀ£ ਧਾਰਦੀ ਹੈ, ਜਿਸ 
ਤੋਂ ਡਰਦੀ ਪੌਣ ਤ੍ਰਿਲੋਕਾਂ ਵਿੱਚ ਤੁਰਦੀ ਹੈ। ਜਿਸ ਦਾ ਭੈ ਧਾਰਨ ਕਰਕੇ ਸੂਰਜ ਅਕਾਸ਼ ਵਿੱਚ 
ਚਲਦਾ ਹੈ ਤੇ ਪ੍ਰਕਾਸ਼ ਦਿੰਦਾ ਹੈ। ਅਗਨੀ ਜਿਸ ਦੇ ਭੈਅੰ ਨਾਲ ਭਰੀ ਹੋਈ ਹੈ। ਸੋ ਵਾਹਿਗੁਰੂ 
ਉਹ ਪਦ ਹੈ ਜੋ ਅਸਚਰਜ ਤੇ ਬਿਸਮਾਦ ਰੂਪੀ ਹਸਤੀ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਇਸ ਲਈ 
ਸਦਾ ਮੁੱਖ ਤੋਂ ਕਹੋ ਵਾਹਿਗੁਰੂ ! ॥੪੧॥ 


ਵਾਹਿਗੁਰੂ ਸਾਰੇ ਜਗਤ ਦਾ ਭੈਅ-ਦਾਤਾ ਹੈ, ਉਹ ਬਹੁਤ ਹੀ ਕਠੋਰ£ ਅਤੇ ਬੇਅੰਤ ਬਲ ਵਾਲਾ 
ਹੈ, ਜੋ ਸਾਰਿਆਂ ਨੂੰ ਪੈਦਾ ਕਰਦਾ ਹੈ, ਪਾਲਦਾ? ਹੈ ਤੇ ਫਿਰ ਵਿਨਾਸ਼ ਕਰਦਾ ਹੈ। (ਵਾਹਿਗੁਰੂ) 
ਐਸਾ ਬੜਾ ਕਾਲ ਪਰਗਟ ਹੈ, ਜੋ ਇਸ ਕਾਲ ਨੂੰ ਵੀ ਨਸ਼ਟ ਕਰ ਦਿੰਦਾ ਹੈ, ਉਸ ਦਾ ਨਾਮ 
ਹੈ ਅਕਾਲ-ਪੁਰਖ। ਸੋ ਵਾਹਿਗੁਰੂ ਉਹ ਪਦ ਹੈ ਜੋ ਅਸਚਰਜ ਤੇ ਬਿਸਮਾਦ ਰੂਪੀ ਹਸਤੀ ਨੂੰ 
ਪ੍ਰਕਾਸ਼ ਦੇਣ ਵਾਲਾ ਹੈ, ਸੋ ਇਸ ਲਈ ਸਦਾ ਮੁੱਖ ਤੋਂ ਕਹੋ ਵਾਹਿਗੁਰੂ ॥੪੨॥ 


ਵਾਹਿਗੁਰੂ ਸਭ ਨੂੰ ਜਾਣਦਾ ਹੈ, ਜਿਸ ਨੂੰ ਕੋਈ ਨਹੀਂ ਜਾਣਦਾ। ਜੋ ਵੇਦ ਤੋਂ ਵੀ ਨਹੀਂ ਜਾਣਿਆ ਜਾ 
ਸਕਦਾ, ਨਿਰੰਤਰ ਹੈ। ਜੋ ਅੰਤਰ ਤੋਂ ਬਿਨਾਂ ਨਿਰੰਤਰ ਇੱਕ ਰਸ ਅਖੰਡਕਾਰ ਹੈ, ਅੰਤਰ ਤੋਂ ਵੀ 
ਅੰਤਰ ਹੈ। ਉਹ ਸਭ ਦੇ ਵਿੱਚ ਹੋ ਕੇ ਅਚਰਾਂ-ੜ੍ਹਾਂ'' ਨੂੰ ਚਲਾ ਰਿਹਾ ਹੈ। ਪਰਗਟ ਹੈ, ਫਿਰ ਵੀ 
ਛੁਪਿਆ ਹੈ। ਚਰ-ਅਚਰ ਸਭ ਦੇ ਅੰਦਰ ਉਹੋ ਹੈ, ਜੋ ਪ੍ਰਤਿਬਿੰਬ ਦੁਆਰਾ ਇੱਕ ਤੋਂ ਅਨੇਕ ਹੋ 
ਰਿਹਾ ਹੈ। ਪਰ ਆਪ ਬਿੰਬ ਤੋਂ ਬਿਨਾਂ ਹੈ, ਆਸਰੇ ਤੋਂ ਬਿਨਾਂ ਹੈ ਪਰ ਦੂਸਰਿਆਂ ਨੂੰ ਆਸਰਾ ਦੇਣ 
ਵਾਲਾ ਹੈ। ਗਿਣਤੀ ਵਿੱਚ ਉਹ ਅਣਗਿਣਤ ਹੈ। ਸਭ ਤੋਂ ਅਧਿਕ ਹੈ, ਜੋ ਅਨੰਤ ਹੈ। ਸ਼ੇਸ਼ਨਾਗ 
ਜਿਸ ਦੀ ਆਗਿਆ? ਧਾਰਨ ਕਰਦਾ ਹੈ। ਸੋ ਵਾਹਿਗੁਰੂ ਉਹ ਪਦ ਹੈ ਜੋ ਅਸਚਰਜ ਤੇ ਬਿਸਮਾਦ 
ਰੂਪ ਹਸਤੀ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਸੋ ਸਦਾ ਮੁੱਖ ਤੋਂ ਕਹੋ ਵਾਹਿਗੁਰੂ ॥੪੩॥ 


ਏਕਮ ਦੇ ਚੰਦਰਮਾ ਦੀ ਇੱਕ ਕਲਾ ਵਿੱਚ, ਜਿਸ ਤਰਾਂ ਹੋਰ ਪੰਦਰਾਂ ਕਲਾ ਸਮਾਈਆਂ ਹੁੰਦੀਆਂ 
ਹਨ ਅਤੇ ਫੁੱਲ? ਵਿੱਚ ਜਿਵੇਂ ਸੁਗੰਧੀ ਸਮਾਈ ਹੁੰਦੀ। ਆਖਦੇ ਹਨ ਦੁੱਧ“ ਵਿੱਚ ਥੰਧਿਆਈ'? 
ਸਮਾਈ ਰੋਈ ਤੇ ਅੰਬ ਵਿੱਚ ਜਿਵੇਂ ਮਿਠਾਸ ਭਰੀ ਹੁੰਦੀ ਹੈ। ਜ਼ਹਿਰ'£ ਵਿੱਚ ਜਿਸ ਤਰਾਂ ਤੇਜ 
ਸਮਾਇਆ ਹੁੰਦਾ ਹੈ। ਇਸ ਤਰਾਂ ਸਭ ਦੇ ਵਿੱਚ ਚੇਤਨ ਬਿਰਾਜ ਰਿਹਾ ਹੈ। ਸੋ ਵਾਹਿਗੁਰੂ ਉਹ 
ਪਦ ਹੈ ਜੋ ਅਸਚਰਜ ਅਤੇ ਬਿਸਮਾਦ ਰੂਪ ਹਸਤੀ ਨੂੰ ਪ੍ਰਕਾਸ਼ ਦੇਣ ਵਾਲਾ ਹੈ, ਇਸ ਵਾਸਤੇ 
ਸਦਾ ਮੁੱਖ ਤੋਂ ਕਹੋ ਵਾਹਿਗੁਰੂ ! ॥੪੪॥ 


5।। 53000 38000 50101 ਹ। ੬099 ੧3101500੫੧)6011.60।। 


ਸਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਸਭ ਸੰਗਤਿ ਕੋ ਸਤਿਗੁਰੂ ਅਰਥ ਦਿਯੋ ਸਮਝਾਇ। 
“ਨਿਸਬਾਸੁਰ ਸਿਮਰਹੁ ਇਸੇ ਉੱਤਮ ਪਦ ਲਿਹੁ ਪਾਇ”॥੪੫॥ 


ਬ੍ਰਾਯੋ ਅਸ਼ਟਕਾਂ ਅਰਥ ਕੌ ਵਾਹਿਗੁਰੂ ਸਤਿਨਾਮ। 
ਨਿਤ ਪ੍ਰਤਿ ਪਢਹਿ ਜੁ ਪ੍ਰੇਮ ਕਰ ਠਾਨਹਿ ਗੁਰੂ ਪ੍ਰਣਾਮ ॥ ੪੬॥ 


ਸੁਤ ਬਿਤ” ਅਦਿਕ ਕਾਮਨਾ ਸਤਿਗੁਰ ਤੇ ਸਭ ਪਾਇ। 
ਪ੍ਰਤਿ ਦਿਨ ਦੋਨੋ ਲੋਕ ਮੈਂ' ਹੋਵੈ ਗੁਰੂ ਸਹਾਇ ॥੪੭॥ 


ਚੌਪਈ 
ਅਧਿਕ ਪ੍ਰਸੰਨ ਭਈ ਤਬ ਸੰਗਤਿ।ਮੁਖ ਬਿਕਸੇ ਜਨੁ ਪੰਕਜ ਪੰਗਤਿ। 
ਤਬ ਹੈੈ ਖਰੋ ਬ੍ਰਿੱਧੰ ਤਤਕਾਲਾ। ਸੁਜਸ ਗੁਰੂ ਕੋ ਕਹਤਿ ਰਸਾਲਾ॥੪੮॥ 


ਭੂਯੰਗ ਪ੍ਰਯਾਤ ਛੰਦ 
“ਨਮੋ ਸੱਚਿਦਾਨੰਦ, ਗੋਬਿੰਦ, ਜੋਗੀ।ਤ੍ਰਿਲੋਕੀ ਪਤੀ, ਆਪ ਭੋਗੀ ਅਭੋਗੀ। 
ਨਿਰਾਕਾਰ ਕੋ ਰੂਪ ਸਾਕਾਰ ਹੋਯੋ।ਜਪੈ ਸੱਤਿਨਾਮੰ ਸਿਖੀ ਬੀਜ ਥੋਯੋ” ॥੪੯॥ 


ਚਹੂੰ ਚੱਕ ਮੈਂ ਦੇਸ਼ ਦੇਸ਼ ਬਿਥਾਰੀ?।ਗੁਰੂ ਆਪ ਹ੍ਹੈ ਸਿੱਖ ਕੀਨੰ ਅਪਾਰੀ। 
ਦਯੋ ਗਯਾਨ ਕੌ ਦਾਨ ਦਾਸੰ ਬਿਸਾਲਾ। ਕਲੀ£ ਮੈ' ਦੁਖੀ ਦੇਖ ਜੀਵੰ ਕ੍ਰਿਪਾਲਾ !॥੫੦॥ 


ਮਹਾਂ ਮੰਦ ਕੋ ਬ੍ਰਿੰਦ ਕੀਨ ਉਧਾਰੰ। ਸਮਾਨੰ ਨ ਆਨੰ”,ਮਹਾਨੋਪਕਾਰੰ। 
ਅਹੋ ਰੂਪ ਸਾਖੀ ਬਸੋ ਦੇਹਿ ਸਾਰੇ। ਅਕਰਤਾ,ਅਭੁਗਤਾ,ਸੰਯੂਕਤਾ ਬਿਚਾਰੇ॥੫੧॥ 


ਸਦਾ ਦੀਨਬੰਧੂ ਸ਼ਰੱਨਯੰ$ ਮਹਾਨੇ ! ਜਪੇ ਨਾਮ ਜੋ ਆਪ ਕੋ ਪ੍ਰੇਮ ਠਾਨੇ। 
ਤਿਸੇ ਹਾਥ ਦੇ ਅੰਤ ਲੇਵੋ ਬਚਾਈ। ਨਿਜੰ ਦਾਸ ਕੇ ਆਪ ਹੋਵੋ ਸਹਾਈ॥੫੨॥ 


5। 58000 28001 5000। 2 6040 ੧3101500੫੧)60011.60।। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਦੋਹਰਾ 
ਸਾਰੀ ਸੰਗਤ ਨੂੰ ਸਤਿਗੁਰੂ ਜੀ ਨੇ ਵਾਹਿਗੁਰੂ ਸ਼ਬਦ ਦਾ ਅਰਥ ਸਮਝਾ ਦਿੱਤਾ ਤੇ ਦੱਸਿਆ, 
“ਇਸ ਦਾ ਦਿਨ-ਰਾਤ ਸਿਮਰਨ ਕਰੋ ਤੇ ਉੱਤਮ ਪਦ ਪ੍ਰਾਪਤ ਕਰ ਲਵੋ।  ॥੪੫॥ 


ਇਸ ਤਰਾਂ “ਵਹਿਗੁਰੂ-ਸਤਿਨਾਮ” ਦਾ ਅਰਥ ਵਰਣਨ ਅਸ਼ਟਕ ਛੰਦ (ਅੱਠ' ਛੰਦਾਂ) ਵਿਚ 
ਬਣਾਇਆ ਹੈ। ਜੋ ਇਸ ਨੂੰ ਸਦਾ ਪਿਆਰ ਨਾਲ ਪੜ੍ਹਦਾ ਹੈ, ਉਸ ਵਲੋਂ ਸਦਾ ਗੁਰੂ ਲਈ 
ਪਰਣਾਮ ਦ੍ਰਿੜ੍ਹ ਹੁੰਦਾ ਹੈ ॥੪੬॥ 


(ਉਹ) ਵਾਹਿਗੁਰੂ ਜੀ ਪਾਸੋਂ ਸਾਰੀਆਂ ਧਨ?, ਪੁੱਤਰ ਆਦਿ ਜਿਹੀਆਂ ਕਾਮਨਾਵਾਂ (ਇੱਛਾਵਾਂ) 
ਪ੍ਰਾਪਤ ਕਰ ਲੈਂਦਾ ਹੈ। ਗੁਰੂ ਉਨ੍ਹਾਂ ਲਈ ਹਮੇਸ਼ਾ ਹੀ ਦੋਨਾਂ ਲੋਕਾਂ ਵਿੱਚ ਸਹਾਈ ਹੁੰਦਾ ਹੈ ॥੪੭॥ 


ਚੌਪਈ 

ਸਾਰੀ ਸੰਗਤ (ਗੁਰੂ ਜੀ ਦੇ ਬੋਲ ਸੁਣ ਕੇ) ਬਹੁਤ ਪਰਸੰਨ ਹੋਈ ਤੇ ਉਨ੍ਹਾਂ ਦੇ ਮੁੱਖ ਇਸ ਤਰਾਂ ਖਿੜੇ 
ਸਨ, ਜਿਵੇਂ ਕਮਲ ਦੀਆਂ ਪੰਕਤੀਆਂ ਖਿੜ ਗਈਆਂ ਹੋਣ ਤੇ ਫਿਰ ਉਸ ਵੇਲੇ ਬਾਬਾ ਬੁੱਢਾ? ਜੀ 
ਇੱਕ ਦਮ ਖੜ੍ਹੇ ਹੋ ਗਏ ਤੇ ਗੁਰੂ ਜੀ ਦੀ ਉਸਤਤੀ ਵਿੱਚ ਮਿੱਠੇ ਬੋਲ ਬੋਲਦੇ ਹੋਏ ਕਿਹਾ। ॥੪੮॥ 


ਭੁਜੰਗ ਪ੍ਰਯਾਤ ਛੰਦ 

“ਆਪ ਜੀ ਨੂੰ ਨਮਸਕਾਰ ਹੈ ਜੋ ਸਤਿ ਚਿੱਤ ਅਨੰਦ ਹੋ, ਗੋਬਿੰਦ ਰੂਪ ਹੋ, ਜੋਗੀ ਹੋ, ਤ੍ਰਿਲੋਕੀ 
ਦੇ ਮਾਲਕ, ਆਪ ਭੋਗੀ ਹੋ, ਅਭੋਗੀ ਵੀ ਹੋ। ਆਪ ਨਿਰਾਕਾਰ ਰੂਪ ਵਿੱਚ ਸਕਾਰ ਹੋਏ ਹੋ। 
ਸ੍ਰਿਸ਼ਟੀ ਨੂੰ ਸਤਿਨਾਮ ਦਾ ਨਾਮ ਜਪਾ ਕੇ ਸਿੱਖੀ ਦਾ ਬੀਜ ਬੀਜਿਆ ਹੈ। ॥੪੯॥ 


ਆਪ ਨੇ ਚਾਰੀ' ਪਾਸੀ' ਦੇਸ਼-ਵਿਦੇਸ਼ ਵਿੱਚ ਸਿੱਖੀ ਦਾ ਵਿਸਥਾਰ ਕੀਤਾ। ਆਪ ਨੇ ਗੁਰੂ ਹੋ ਕੇ 
ਅਪਾਰ ਸਿੱਖ ਬਣਾਏ। ਹੇ ਕਿਰਪਾਲੂ ਗੁਰੂ ਜੀ! ਕਲਜੁਗ£ ਵਿੱਚ ਜੀਵਾਂ ਨੂੰ ਦੁਖੀ ਦੇਖਦੇ ਹੋਏ 
ਆਪ ਨੇ ਸਿੱਖ-ਸੇਵਕਾਂ ਨੂੰ ਗਿਆਨ ਦਾ ਦਾਨ ਦਿੱਤਾ। ॥੫੦॥ 


ਆਪ ਨੇ ਮਹਾਂ-ਮੰਦੀ ਬੁੱਧੀ ਵਾਲੇ ਅਣਗਿਣਤ ਲੋਕਾਂ ਦਾ ਉਧਾਰ ਕੀਤਾ। ਆਪ ਦੇ ਬਰਾਬਰ 
ਹੋਰ ਕੋਈ ਨਹੀਂ ਆਇਆ, ਆਪ ਮਹਾਂਉਪਕਾਰੀ£ ਹੋ। ਅਸੀਂ ਵਿਚਾਰਿਆ ਹੈ, ਆਪ 
ਅਕਰਤਾ (ਨਾ ਕਰਨ ਵਾਲੇ), ਅਭੁਗਤਾ (ਨਾ ਭੋਗਣ ਵਾਲੇ) ਅਤੇ ਸੰਯੁਕਤ ਰੂਪ ਵਿੱਚ 
ਸਾਰਿਆਂ ਸਰੀਰਾਂ ਵਿੱਚ ਵਸਦੇ ਹੋ ॥੫੧॥ 

ਹੇ ਦੀਨ-ਬੰਧੂ ! ਸਾਡੇ ਮਹਾਨ ਗੁਰੂ ਜੀ! ਅਸੀਂ ਆਪ ਦੀ ਸ਼ਰਨ” ਵਿੱਚ ਹਾਂ। ਜੋ ਆਪ ਦੁਆਰਾ 


ਇਸ ਦਿੱਤੇ ਹੋਏ ਨਾਮ ਨੂੰ ਪ੍ਰੇਮ ਸਹਿਤ ਹਿਰਦੇ ਵਿੱਚ ਵਸਾ ਕੇ ਜਪਣ ਕਰੇ, ਉਸ ਨੂੰ ਤੁਸੀਂ ਅੰਤ 
ਵੇਲੇ ਹੱਥ ਦੇ ਕੇ ਰੱਖ ਲੈਂਦੇ ਹੋ । ਆਪਣੇ ਸੇਵਕਾਂ ਦੇ ਆਪ ਸਹਾਈ ਹੁੰਦੇ ਹੋ ॥੫੨॥ 


5।। 53000 38000 50101 । ੬009 ਨ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਧਰਜੋ ਬੰਸ ਬੇਦੀਨ' ਮੈਂ ਰੂਪ ਜੋਈ।ਭਜੇ, ਧਯਾਨ ਨਾਨੇ ਪਰੇ ਸ਼ਰਨ ਕੋਈ। 
ਨਿਸੰਸੇ ਗਤੀਪਰਮ ਪਾਵੈ ਅਨੰਦੰ।ਨਮੋ ਪਾਦਕੰਜੰ ਬਿਲੰਦੇ ਮੁਕੰਦੰ ॥੫੩॥ 


ਮਹਾਂ ਮਾਨ ਮੋਹਾਦਿ ਮਾਤੇ? ਮਤੰਗੰ?।ਰਿਦੇ ਕਾਨਨੰੰ ਦਾਸ ਕੇ ਸਿੰਘ” ਅੰਗੰ। 
ਰਹੋ ਸਿੱਖ ਕੇ ਅੰਗ ਸੰਗੰ ਸਦਾਈ। ਨਹੀਂ ਰੋਮ ਬਾਂਕੋ ਕਰੈ ਕੋਇ ਜਾਈ॥੫੪॥ 


ਗਿਨੈ ਕੋ ਗੁਨੰ ਪਾਰ ਪਾਂਫੈ ਨ ਕੋਈ।ਮਹਾਨੰ ਮਹੀਯਾਨ ਰੂਪੰ ਜਿ ਹੋਈ। 
ਨਿਜੰ ਸ਼੍ਰੇਯ5 ਹੇਤੰ ਭਜੇ ਜੌਨ ਕੌਨੰ।ਦਯਾ ਧਾਰ ਦੇਵੋ ਮਹਾਂ ਮੋਦ£ ਤੌਨੰ॥੫੫॥ 


ਮਹਾਂ ਦੁੱਖ ਸਿੰਧੰ ਪ੍ਰਭੂ ! ਹੋ ਅਗਸਤੰ।ਸਮਸਤੰ ਨਿਵਾਸੋ, ਬਿਲਾਸੋ ਸਮਸਤੰ। 
ਦਈ ਮੋਖ ਕੋਟਾਂਨ” ਜੇ ਮੋਹ ਗ੍ਰਸਤੰ।ਸਦਾ ਜੈ,ਸਦਾ ਜੈ, ਨਮਸਤੰ ਨਮਸਤੰ ॥੫੬॥ 


ਘ 


ਦੋਹਰਾ 
ਸ੍ਰੀ ਬੁੱਢੇ ਅਸ਼ਟਕ ਕਰਯੋ ਸੁਨ ਸਤਿਗੁਰ ਸੁਖਦਾਇ। 
ਭਾਈ ਪਦ ਬਖਸ਼ਨ ਕਰਯੋ ਸੁਨਤ ਸਿੱਖ ਸਮੁਦਾਇ॥੫੭॥ 


ਚੌਪਈ 
ਪਢਹਿਂ' ਸੁਨਹਿ ਅਸ਼ਟਕ ਮਨ ਲਾਵਹਿਂ।ਸੋ ਜਨ ਸਕਲ ਪਦਾਰਥ ਪਾਵਹਿਂ। 
ਤਿਨਕੇ ਨਾਨਾ ਰੋਗ ਨਿਵਾਰੈ। ਮਨ ਤੇ ਕਾਮ ਰੁ ਕ੍ਰੋਧ ਬਿਦਾਰੈ ॥੫੮॥ 


ਸੁਨਕਰ ਸਗਰੀ ਸੰਗਤ ਮੋਦਾ? । ਜੈ ਜੈ ਸ਼ਬਦ ਬਦਤਿ ਚਹੁੰਕੋਦਾ। 
ਮਹਾਂ ਮਹਾਤਮ ਸਤਿਗੁਰ ਕੇਰਾ । ਦਰਸ਼ਨ ਕੋ ਦਰਸਤ ਚਹੁੰਫੇਰਾ॥੫੯॥ 


ਬਹੁਰੋ ਕਹਯੋ “ਕਨਾਤ ਤਨੀਜੈ'!। ਚਹੁੰ ਦਿਸ ਮਹਿ` ਘੇਰਾ ਕਰ ਲੀਜੈ । 
ਸਰਬ ਨਿਕਸ ਕੈ ਬਾਹਰ ਜਾਵਹੁ। ਸੱਤਿਨਾਮ ਸਿਮਰਹੁ ਗੁਨ ਗਾਵਹੁ ` ॥੬੦॥ 


5।। 53000 8001 5001 61001 ੧3101500੫੧)60011.60।। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਜੋ ਆਪ ਜੀ ਨੇ ਬੇਦੀ ਵੈਸ਼ ਵਿੱਚ ਜਨਮ ਲਿਆ ਹੈ ਅਤੇ ਜੋ ਆਪ ਦੀ ਸ਼ਰਨ ਵਿੱਚ ਪੈ ਕੇ 
ਆਪ ਦਾ ਧਿਆਨ ਧਰੇ, ਨਾਮ ਦਾ ਸਿਮਰਨ ਕਰੇ, ਉਹ ਯਕੀਨਨ ਪਰਮ ਅਨੰਦ ਦੀ ਪੂਰਨ 
ਮੁਕਤੀ ਪ੍ਰਾਪਤ ਕਰਦਾ ਹੈ। ਹੇ ਉੱਚੇ! ਹੈ ਮੁਕਤੀ ਦੇ ਦਾਤਾ! ਤੇਰੇ ਚਰਨਾਂ ਵਿੱਚ ਆਪ ਨੂੰ 
ਨਮਸਕਾਰ ਹੋਵੇ ! ॥੫੩॥ 


ਜੇਕਰ (ਇਸ ਜਗਤ ਵਿੱਚ) ਮਹਾਂ ਮੋਹ ਹੰਕਾਰ ਮਸਤ? ਹਾਥੀ? ਵਾਂਗ ਹਨ ਤਾਂ ਆਪ ਸਿੱਖਾਂ ਦੇ 
ਹਿਰਦੇ ਰੂਪੀ ਵਣ (ਜੰਗਲ) ਵਿੱਚ ਸ਼ੇਰ” ਰੂਪ ਹੋ। ਆਪ ਹਮੇਸ਼ਾ ਹੀ ਸਿੱਖਾਂ ਦੇ ਅੰਗ-ਸੰਗ 
ਰਹਿੰਦੇ ਹੋ, ਫਿਰ ਕੋਈ ਉਨ੍ਹਾਂ ਦਾ ਵਾਲ ਵਿੰਗਾ ਨਹੀਂ ਕਰ ਸਕਦਾ। ॥੫੪॥ 


ਆਪ ਦੇ ਗੁਣ ਕੌਣ ਗਿਣ ਸਕਦਾ! ਆਪ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪ ਇਸ 
ਰੂਪ ਵਿੱਚ ਵੱਡਿਆਂ ਤੋਂ' ਵੱਡੇ ਹੋ। ਜੋ ਕੋਈ ਵੀ ਆਪਣੀ ਮੁਕਤੀ” ਪ੍ਰਾਪਤੀ ਲਈ ਆਪ ਨੂੰ 
ਸਿਮਰਦਾ ਹੈ, ਆਪ ਕਿਰਪਾ-ਨਿਧਾਨ ਹੋ ਕੇ ਉਸ ਨੂੰ ਮਹਾਂ-ਅਨੰਦ£ ਪ੍ਰ ਦਾਨ ਕਰਦੇ ਹੋ। ॥੫੫॥ 


ਹੇ ਪ੍ਰਭੂ ! ਆਪ ਦੁੱਖ ਰੂਪੀ ਸਮੁੰਦਰ ਨੂੰ ਪੀਣ ਵਾਲੇ ਅਗਸਤ ਮੁਨੀ ਹੋ, ਆਪ ਸਭ ਵਿੱਚ ਵਸਦੇ 


ਹੈ, ਆਪ ਦੀ ਸਦਾ ਜੈ ਹੋਵੇ ! ਸਦਾ ਜੈ ਹੋਵੇ ! ਨਮਸਕਾਰ! ਨਮਸਕਾਰ !” ॥੫੬॥ 

ਦੋਹਰਾ 

ਬੁੱਢਾ ਜੀ ਦੇ (ਵਲੋਂ ਵੀ) ਅਸ਼ਟਕ (ਅੱਠ ਛੰਦਾਂ ਵਿੱਚ ਉਸਤਤੀ ਦੇ ਵਾਕ) ਸੁਣ ਕੇ ਸੁੱਖਾਂ ਦੇ 
ਦਾਤੇ ਸਤਿਗੁਰੂ ਜੀ ਨੇ ਖੁਸ਼ ਹੋ ਕੇ ਬੁੱਢਾ ਜੀ ਨੂੰ ਭਾਈ ਦੀ ਪਦਵੀ ਬਖਸ਼ਸ਼ ਕੀਤੀ, ਜਿਸ ਨੂੰ 
ਸਾਰੀ ਸੰਗਤ ਨੇ ਸੁਣਿਆ। ॥੫੭॥ 


ਚੌਪਈ 

ਜਿਹੜੇ ਅਸ਼ਟਕ ਭਾਵ ਅੱਠ ਅੱਖਰਾਂ (ਸਤਿਨਾਮ-ਵਾਹਿਗੁਰੂ) ਨੂੰ ਪੜ੍ਹ-ਸੁਣ ਕੇ ਇਸ ਵਿੱਚ ਮਨ 
ਲਾਉਣਗੇ, ਉਹ ਮਨੁੱਖ ਸਾਰੇ ਪਦਾਰਥ ਪ੍ਰਾਪਤ ਕਰਨਗੇ। ਉਨ੍ਹਾਂ ਦੇ ਕਈ ਤਰਾਂ ਦੇ ਰੋਗ ਦੂਰ 
ਹੋਣਗੇ, ਮਨ ਵਿੱਚੋਂ ਕਾਮ ਅਤੇ ਕਰੋਧ ਦੂਰ” ਹੋਵੇਗਾ ॥੫੮॥ 


ਇਹ ਸੁਣ ਕੇ ਸਾਰੀ ਸੰਗਤ ਪਰਸੰਨਾਂ? ਹੋਈ ਅਤੇ ਚੌਹਾਂ ਕੋਨਿਆਂ ਤੋਂ 'ਜੈ ਹੋਵੇ, “ਜੈ ਹੋਵੇ” ਦਾ ਸ਼ਬਦ 
ਗੂੰਜਿਆ। ਸੰਗਤ ਕਹਿਣ ਲੱਗੀ ਕਿ ਗੁਰੂ ਜੀ ਨੇ ਬਹੁਤ ਵੱਡਾ ਮਹਾਨ ਕਾਰਜ (ਅਰਥ ਦੱਸ ਕੇ) ਕੀਤਾ 
ਹੈ। ਚੌਹਾਂ ਪਾਸਿਆਂ ਤੋਂ ਸਾਰੇ ਹੀ ਗੁਰੂ ਜੀ ਦੇ ਦਰਸ਼ਨ-ਦੀਦਾਰ ਕਰ ਰਹੇ ਸਨ ॥੫੯॥ 


ਫਿਰ ਗੁਰੂ ਜੀ ਨੇ ਆਖਿਆ, “ਮੇਰੇ ਉਪਰ ਕਨਾਤ ਤਾਣਾ” ਕੇ ਚੌਹਾਂ ਪਾਸਿਆਂ ਤੋਂ ਘੇਰਾ ਕਰ 
ਲਵੋਂ। ਸਾਰੀ (ਸੰਗਤ) ਇੱਥੋ' ਨਿਕਲ ਕੇ ਬਾਹਰ ਹੋ ਜਾਵੇ ਤੇ ਸਤਿਨਾਮ ਦਾ ਸਿਮਰਨ ਕਰਦੇ ਹੋਏ 
ਪ੍ਰਭੂ ਦਾ ਗੁਣ ਗਾਇਣ ਕਰੋ। ॥੬੦॥ 


99 


5।। 53000 38001 50101 । ੬0੫ ੧3101500੫੧)6011.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸੁਨ ਤਿਹ ਛਿਨ ਦਾਸਨਿ ਤਤਕਾਲਾ।ਘੇਰੀ ਤਹਾਂ ਕਨਾਤ ਬਿਸਾਲਾ। 
ਅੰਬਰ” ਪਾਇ ਬਦਨ ਪਰ ਸ੍ਹੇਤਾ। ਪੌਢੇ ਪੁਨ ਬੇਦੀ ਕੁਲਕੇਤਾ॥੬੧॥ 


ਰੌਰ£ ਪਰਾ ਸਗਰੇ ਨਰ ਮਾਂਹੀ। ਲੋਚਨ ਤੇ ਜਲ ਧਾਰ ਚੁਆਂਹੀ। 


ਹੋਨ ਲਗੀ ਸਭ ਸੌਜ ਤਯਾਰੇ । ਸੰਦਲ ਧਰਯੋ ਆਨ ਬਹੂ ਭਾਰੇ ॥੬੨॥ 


ਪੁਸ਼ਪ ਸੁਗੰਧ ਘ੍ਰਿੱਤ ਬਹੁ ਆਨਾ। ਤਿਲ ਆਦਿਕ ਸਬ ਕੀਨ ਮਹਾਂਨਾ। 
ਰੁਦਨ? ਕਰਹਿ' ਸਬਹੀ ਨਰ ਨਾਰੀ। ਸ੍ਰੀ ਨਾਨਕ ਗੁਨ ਨਾਮ ਉਚਾਰੀ॥੬੩॥ 


ਇਤਨੇ ਮਹਿ' ਪਠਾਨ ਤਹਿਂ ਆਏ । ਦਰਸ ਕਰਨ ਹਿਰਦੇ ਲਲਚਾਏ। 
ਸ਼ਸਤ੍ਨ ਯੁਕਤ ਸੁ ਮਨੁਜ ਘਨੇਰੇ। ਹੁਤੇ ਮੁਰੀਦ ਗੁਰੂ ਪਗ ਕੇਰੇ ॥੬੪॥ 


ਚਹੁਦਿਸ ਤਨੀ ਕਨਾਤ ਬਿਸਾਲਾ। ਕਿਸਹੂੰ ਨ ਦਰਸ ਹੋਤ ਤਿਹ ਕਾਲਾ। 
ਦੇਖ ਪਠਾਨ ਰਿਦੈ ਬਿਸਮਾਏ । ਦਰਸ ਨਿਰਾਸ ਰਿਦੇ ਅਕੁਲਾਏ ॥੬੫॥ 


ਖਰੇ ਲੋਕ ਚਹੁੰਦਿਸ ਰਖਵਾਰੀ । ਤਿਨ ਸੋ ਖ਼ਾਨ? ਗਿਰਾ ਉਚਾਰੀ। 

ਤੁਮ ਹੋ ਸਿੱਖ ਗੁਰੂ ਗੁਨ ਖਾਂਨੀ।ਹਮ ਮੁਰੀਦ ਹੈਂ ਸਬ ਜਗ ਜਾਨੀ॥੬੬॥ 
ਆਖ਼ਰ ਕੌ ਦਰਸ਼ਨ ਇਹ ਕਾਲਾ।ਹਮ ਕੋ ਕਰਨੇ ਦੇਹੁ ਕ੍ਰਿਪਾਲਾ। 

ਹੁਤੋ ਦੂਰ ਸੁਧ ਸੁਨ ਕਰ ਆਏ। ਅਬ ਨਿਰਾਸ ਹਮ ਕਿਉਂ ਕਰਿ ਜਾਏਂ'॥੬੭॥ 
ਭਨਯੋ ਸਿੱਖ “ਅਸ ਹਠ£ ਨਹਿ ਕਰੀਏ । ਦਰਸ਼ਨ ਕਰਨ ਸਮਾਂ ਨ ਬਿਚਰੀਏ। 
ਤੁਮ ਜਿ ਅਗੇਰੇ ਆਵਤ ਤੂਰਨ” । ਕਰ ਲੇਤੇ ਦਰਸ਼ਨ ਗੁਰ ਪੂਰਨ॥ ੬੮ ॥ 


ਅਬ ਬੰਦਨ ਕਰ ਲਿਹੁ ਇਸ ਥਾਂਈਂ'।ਦੋਖ ਨਿਕੰਦਨ£ ਹੈ' ਸਬ ਜਾਈਂ। 
ਹਮਰੋ ਬਚਨ ਮਾਨ ਤੁਮ ਲੀਜੈ।ਨੀਕੇ ਰਿਦੇ ਬਿਚਾਰ ਕਰੀਜੈ”॥੬੯॥ 


ਖਾਂਨ ਕਹੈਂ “ਹਮ ਮਾਨਹਿ' ਨਾਂਹੀ।ਏਤੀ ਬਾਤ ਬਨਾਵਹੂ ਕਾਂਹੀ। 
ਹੋ ਢਿਗ ਦਰਸਹੁ ਜਿਉਂ ਤੁਮ ਨੀਕੇ ।ਤਿਉ' ਹਮ ਜਾਵਹਿ' ਪੀਰ ਨਜੀਕੇ?ੈ ॥੭੦॥ 


700 
5।। 53000 38000 50101 ਹ। ੬0੫ ੧3101500੫੧)6011.60।। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਸੇਵਕਾਂ ਨੇ (ਗੁਰੂ ਜੀ ਦੀ ਆਗਿਆ) ਸੁਣ ਕੇ, ਤੁਰੰਤ ਹੀ ਉਨ੍ਹਾਂ ਦੁਆਲੇ ਕਨਾਤ ਤਾਣ ਦਿੱਤੀ। 
ਫੇਰ ਬੇਦੀ ਕੁਲ ਦੇ ਨਿਸ਼ਾਨ (ਗੁਰੂ ਜੀ) ਆਪਣੇ ਤੇ ਚਿੱਟੀ ਚਾਦਰਾਂ ਤਾਣ ਕੇ ਲੋਟ ਗਏ। ॥੬੧॥ 


ਲੋਕਾਂ ਵਿੱਚ ਰੌਲਾ? ਪੈ ਗਿਆ ਤੇ ਉਨ੍ਹਾਂ ਦੀਆਂ ਅੱਖੀਆਂ ਵਿੱਚੋਂ ਨੀਰ ਦੀਆਂ ਧਾਰਾਂ ਵਹਿਣ ਲੱਗ 
ਪਈਆਂ। ਸਾਜੀ ਭਮਗਹੀ ਵੀਜਾ (ਸਹਰ ਗੋਲ ਠੱਗ ਪਈਸੀ। ਬਹੁਤ ਸਾਰੀ ਸੰਦਲ (ਦੀ 
`_ਲੱਕੜੀ) ਲਿਆ ਕੇ ਰੱਖੀ ਗਈ। ॥੬੨॥ 


ਰ੍ ਖੁਸ਼ਬੂਦਾਰ ਫੁੱਲ ਅਤੇ ਬਹੁਤ ਸਾਰਾ ਘਿਉ ਲਿਆਂਦਾ ਗਿਆ। ਤਿਲਾਂ ਆਦਿ ਦਾ ਵੀ ਬਹੁਤ 
ਸਾਰਾ ਪ੍ਰਬੰਧ ਕੀਤਾ ਗਿਆ। ਗੁਰੂ ਨਾਨਕ ਜੀ ਦੇ ਗੁਣਾਂ ਦਾ ਉਚਾਰਨ ਕਰਦੇ ਹੋਏ ਸਭ ਨਰ- 
ਨਾਰੀ ਰੋ? ਰਹੇ ਸਨ। ॥੬੩॥ 


ਇਤਨੇ ਨੂੰ ਉਥੇ ਮੁਸਲਮਾਨ ਵੀ ਆ ਗਏ, ਜਦ ਨ ਰ੍ 
ਹੋਏ ਸਨ। ਇਹ ਹਥਿਆਰਬੰਦ ਮਨੁੱਖ ਵੀ ਗੁਰੂ- -ਚਰਨਾਂ ਦੇ ਮੁਰੀਦ ਸਨ। ॥੬੪॥ 


ਚੌਹੀਂ ਪਾਸੀਂ ਕਨਾਤ ਤਾਣੀ ਹੋਈ ਸੀ। ਕਿਸੇ ਨੂੰ ਉਸ ਸਮੇਂ (ਗੁਰੂ ਜੀ ਦੇ) ਦਰਸ਼ਨ ਨਹੀਂ ਸਨ 
ਹੋ ਰਹੇ। ਇਹ ਦੇਖ ਕੇ ਸਾਰੇ ਮੁਸਲਮਾਨ ਲੋਕ ਬਹੁਤ ਹੀ ਹੈਰਾਨ ਹੋਏ ਅਤੇ ਉਹ ਗੁਰੂ ਜੀ 
ਦੇ ਦਰਸ਼ਨਾਂ ਬਗੈਰ ਨਿਰਾਸ ਹੋ ਕੇ ਵਿਆਕੁਲ ਹੋ ਗਏ ਸਨ ॥੬੫॥ . 


ਚੌਹੀ' ਪਾਸੀਂ, ਜੋ ਰਾਖੀ ਲਈ ਲੋਕ ਖੜ੍ਹੇ ਸਨ, ਉਨ੍ਹਾਂ ਨੂੰ ਪਠਾਣਾਂ” ਨੇ ਕਿਹਾ, “ਤੁਸੀਂ ਗੁਣਾਂ ਦੀ 
ਖਾਣ ਗੁਰੂ ਜੀ ਦੇ ਸਿੱਖ ਹੋ ਤਾਂ ਅਸੀਂ ਵੀ ਉਸ ਜਗਤ ਨੂੰ ਜਾਣਨਹਾਰੇ ਦੇ ਮੁਰੀਦ ਹਾਂ। ॥੬੬॥ 


ਇਸ ਵੇਲੇ ਗੁਰੂ ਜੀ ਦੇ ਆਖਰੀ ਦਰਸ਼ਨ ਹਨ, ਸੋ ਕਿਰਪਾਲੂ (ਗੁਰੂ ਜੀ) ਦੇ ਸਾਨੂੰ ਦਰਸ਼ਨ ਕਰਨ 
ਦੇਵੋ। ਅਸੀਂ ਬਹੁਤ ਦੂਰੋਂ ਇਹ ਖ਼ਬਰ ਸੁਣ ਕੇ ਪਹੁੰਚੇ ਹਾਂ। ਹੁਣ ਅਸੀਂ ਨਿਰਾਸ਼ ਹੋ ਕੇ ਕਿਉਂ 
ਜਾਈਏ?” ॥੬੭॥ 


ਸਿੱਖਾਂ ਆਖਿਆ, “ਤੁਸੀਂ ਹੁਣ ਇਸ ਤਰਾਂ ਜਿੱਦ£ ਨਾ ਕਰੋ। ਇਹ ਦਰਸ਼ਨ ਕਰਨ ਦਾ ਸਮਾਂ ਨਾਂ 
ਵਿਚਾਰੋ । ਜੇ ਤੁਸੀਂ ਪਹਿਲਾਂ ਜਲਦੀ ਆ ਜਾਂਦੇ ਤਾਂ ਪੂਰਨ ਗੁਰੂ ਜੀ ਦੇ ਦਰਸ਼ਨ ਕਰ ਲੈਂਦੇ। ॥੬੮॥ 


ਹੁਣ ਇਥੇ (ਖੜ੍ਹੇ ਹੋ ਕੇ) ਹੀ ਨਮਸਕਾਂਰ ਕਰ ਲਵੋਂ। ਸਾਰੇ ਦੁੱਖ ਕੱਟੇ ਜਾਣਗੇ। ਸਾਡੀ ਗੱਲ 
ਮੰਨ ਲਵੋ, ਮਨ ਵਿੱਚ ਚੰਗੀ ਤਰਾਂ ਵਿਚਾਰ ਕਰ ਲਵੈ। ” ॥੬੯॥ 


ਮੁਸਲਮਾਨਾਂ ਆਖਿਆ “ਅਸੀਂ ਨਹੀਂ ਮੰਨਦੇ, ਗੱਲ ਨੂੰ ਇੰਨਾ ਕਿਉਂ ਵਧਾਉਂਦੇ ਹੋ? ਜਿਵੇਂ ਤੁਸੀਂ 
ਉਨ੍ਹਾਂ ਦੇ ਦਰਸ਼ਨ ਚੰਗੀ ਤਰਾਂ ਕੀਤੇ ਸਨ, ਉਵੇ' ਹੀ ਅਸੀਂ ਪੀਰ (ਗੁਰੂ ਜੀ) ਦੇ ਕੋਲ? (ਦਰਸ਼ਨ 
ਕਰਨ) ਜਾਣਾ ਹੈ। ॥੭੦॥ 


੨1 580੫ 0801 51101 0 €40%9% 4 1ਗ॥0੧੧1੮॥00੫੧6080.੦0।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਾਂਝੇ ਹਿੰਦੂ ਤੁਰਕਨ ਕੇਰੇ। ਸਿੱਖ ਸਮਾਨ ਮੁਰੀਦ ਘਨੇਰੇ। 
ਅਹੈ' ਪੱਖਯ ਜੇ ਹਿੰਦੁਨ ਤੁਰਕਾ। -ਦੋਨੋਂ ਕੋ ਖੋਵਨ- ਮਤ ਗੁਰਕਾ'”॥ ੭੧॥ 


ਇਕ ਤੋ ਖਾਂਨਨ ਕੋ ਬਲ ਭਾਰੀ। ਦੂਜੇ ਸਾਚੀ ਗਿਰਾ ਉਚਾਰੀ। 
ਹਟਤ ਨਹੀਂ ਬਹੁ ਰਹੇ ਹਟਾਈ। ਸ਼ਸਤ੍ਰ ਗਹੇ? ਤਬ ਹਿੰਦੁਨ ਜਾਈ॥ ੭੨॥ਓ ਕੋ 


ਪਰਯੋ ਸਬਨ ਮਹਿ ਰੌਰਾ ਭਾਰੀ। ਕੋਇ ਨ ਕਿਸਕੀ ਸੁਨੈ ਪੁਕਾਰੀ। 
ਸ੍ਰੀ ਗੁਰ ਤਨ ਕੇ ਪਾਸ ਜਿ ਦਾਸਾ। ਸ਼੍ਰੌਨ ਕੁਲਾਹਲ ਸੁਨ ਚਹੁਆਸਾ॥ ੭੩॥ 


ਨਿਕਸੇ ਤੁਰਤ ਬਿਲੋਕਨ ਤਾਈ'। ਰਹੀ ਇਕਾਂਕੀ” ਦੇਹ ਗੁਸਾਈ'। 
ਅੰਤਰਧਯਾਨ ਭਈ ਤਿਹ ਕਾਲਾ। ਸਰਬ ਚੁਕਾਵਨ ਝਗਰ ਬਿਸਾਲਾ ॥ ੭੪॥ 


ਵਹਿਰ ਦੁਹੂੰ ਮਹਿੰ ਬਾਦ” ਮਹਾਨਾ। ਚਢ ਬਿਵਾਨ ਪਰ ਕ੍ਰਿਪਾਨਿਧਾਨਾ। 
ਗਮਨ ਕੀਨ ਊਰਧ ਕੀ ਓਰਾ। ਜੈ ਜੈ ਸਬਦ ਸੁਰਨ£ ਮਹਿ ਸੋਰਾ॥ ੭੫॥ 
ਕਰ 


ਸੁਰਤਰੁ ਪੁਸ਼ਪਾਂਜੁਲ ਬਰਖਾਵਹਿ'। ਚਾਰੁ ਚਮਰੁ” ਚਹੁਦਿਸਨ ਢੁਰਾਵਹਿਂ। 
ਬ੍ਰਹਮਾਦਿਕ ਚੰਦਨ ਚਰਚਾਹੀਂ। ਕਰਹਿ' ਆਰਤੀ, ਸੰਖ ਬਜਾਹੀਂ॥ ੭੬॥ 


ਅਪਸਰ” ਕਰਹੀ` ਨਿਰਤ ਅਗਾਰੀ। ਗੰਧ੍ਰਬ ਗਾਵਹਿ ਧੁਨਿ ਸੁਖਕਾਰੀ। 
ਚਲੇ ਅਕਾਸ਼ ਪੰਥ ਅਸ ਜਾਵਹਿਂ। ਅਤਿ ਉਤਸ਼ਵ ਕਰ ਅਨੰਦ ਬਢਾਵਹਿਂ॥ ੭੭॥ 


੪੦ 


ਦੋਹਰਾ 
ਹੁਤੀ ਸ਼ਕਤਿ ਜਿਹ ਲਗ ਜਿਸਹਿ ਸ੍ਰੀ ਨਾਨਕ ਪਹੁੰਚਾਇ। 
ਹਟੇ ਸੰਗ ਤੇ ਦੇਵ ਸਬ ਚਰਨਨ ਸੀਸ ਨਿਵਾਇ॥ ੭੮॥ 


ਸੱਚ ਖੰਡ ਸ੍ਰੀ ਗੁਰ ਗਏ ਕੀਨ ਤਹਾਂ ਬਿਸਰਾਮ। 
ਭੂਤਲਾਂ£ ਮਹਿ' ਜੈਸੇ ਭਈ ਸੁਨਹੁ ਕਥਾ ਸੁਖ ਧਾਂਮ॥ ੭੯॥ 


5।। 58000 800 5010੧ । ੬0072 ੧81੧0॥੪8ਇ॥0੫੧॥60118.60।। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਗੁਰੂ ਜੀ ਹਿੰਦੂਆਂ ਤੇ ਤੁਰਕਾਂ ਦੇ ਸਾਂਝੇ ਗੁਰੂ ਹਨ, ਸਿੱਖਾਂ ਵਾਂਗ ਤੁਰਕ ਵੀ ਉਨ੍ਹਾਂ ਦੇ ਮੁਰੀਦ ਹਨ। 
ਜੇਕਰ ਹਿੰਦੂਆਂ ਅਤੇ ਤੁਰਕਾਂ ਦਾ ਇਹੋ ਪੱਖ ਰਿਹਾ ਤਾਂ ਉਹ ਦੋਨੋਂ ਹੀ ਗੁਰੂ ਜੀ ਦੇ ਉਪਦੇਸ਼ 
ਨੂੰ ਗੁਆ ਰਹੇ ਹਨ ਭਾਵ ਬੇਕਦਰੀ ਕਰ ਰਹੇ ਹਨ। ॥ ੭੧॥ 


ਇੱਕ ਤਾਂ ਤੁਰਕ ਤਾਕਤ ਵਿੱਚ ਬੜੇ ਤਕੜੇ, ਦੂਸਰੇ, ਉਨ੍ਹਾਂ ਗੱਲ ਵੀ ਸੱਚ ਕਹੀ ਸੀ। ਜਦੋੱ' ਬਹੁਤ 
ਹਟਾਇਆਂ ਉਹ ਨਾ ਹਟੇ ਤਾਂ ਹਿੰਦੂਆਂ ਨੇ ਵੀ ਜਾ ਕੇ ਹਥਿਆਰ ਪਕੜ£ ਲਏ ॥੭੨॥ 


ਸਾਰਿਆਂ ਵਿੱਚ ਭਾਰੀ ਰੌਲਾ ਪੈ ਗਿਆ। ਕੋਈ ਵੀ ਕਿਸੇ ਦੀ ਪੁਕਾਰ (ਫਰਿਆਦ) ਨਾ ਸੁਣੇ ਤਾਂ 
ਸ੍ਰੀ ਗੁਰੂ ਜੀ ਦੀ ਦੇਹੀ ਕੋਲ ਜੋ ਸੇਵਕ ਬੈਠੇ ਸਨ, ਉਨ੍ਹਾਂਨੇ ਚੌਹਾਂ ਪਾਸਿਆਂ ਤੋਂ ਰੌਲਾ 
ਸੁਣਿਆ। ॥੭੩॥ 


ਉਹ ਵੀ ਤੁਰੰਤ ਉਨ੍ਹਾਂ ਨੂੰ ਵੇਖਣ ਲਈ ਨਿਕਲ ਕੇ ਆ ਗਏ ਤੇ ਪਿੱਛੇ ਗੁਰੂ ਜੀ ਦੀ ਦੇਹੀ ਇਕੱਲੀ” 
ਹੀ ਰਹਿ ਗਈ। ਸਭ ਦਾ (ਦੋਹਾਂ ਧਿਰਾਂ ਦਾ) ਝਗੜਾ ਮੁਕਾਉਣ ਲਈ ਉਸੇ ਵਕਤ ਗੁਰੂ ਜੀ ਦੀ 
ਦੇਹ ਵਿਲੀਨ? (ਅਲੋਪ) ਹੋ ਗਈ। ॥੭੪॥ 


ਬਾਹਰ ਦੋਹਾਂ ਹਿੰਦੂਆਂ ਤੇ ਤੁਰਕਾਂ ਵਿੱਚ ਜਦ ਬਹੁਤ ਝਗੜਾ? ਹੋ ਰਿਹਾ ਸੀ ਤਾਂ ਕਿਰਪਾ-ਨਿਧਾਨ 
(ਗੁਰੂ ਜੀ) ਬਿਬਾਨ ਉੱਪਰ ਸਵਾਰ ਹੋ ਕੇ ਉੱਪਰ ਵੱਲ ਚਲੇ ਗਏ ਸਨ। ਉਪਰੋਂ ਦੇਵਤੇ ਜੈ ਹੋ, 
ਜੈ ਹੋ ਦੀਆਂ ਉੱਤਮ ਸੁਰਾਂ$ ਵਿੱਚ ਸ਼ਬਦ ਦਾ ਉਚਾਰਨ ਕਰਨ ਲੱਗੇ ਸਨ। ॥੭੫॥ 


(ਦੇਵਤੇ) ਕਲਪ ਬਿਰਛ ਦੇ ਫੁੱਲਾਂ ਦੇ ਬੁੱਕਾਂ ਦੇ ਬੁੱਕ ਵਰਸਾ ਰਹੇ ਸਨ। ਚੌਹਾਂ ਦਿਸ਼ਾਵਾਂ ਤੋਂ ਸੁੰਦਰ 
ਚੌਰ” ਝੁਲਾਉਂਦੇ ਸਨ। ਬ੍ਰਹਮਾ ਆਦਿ ਹੋਰ ਦੇਵਤੇ ਚੰਦਨ ਛਿੜਕਾਂ ਰਹੇ ਸਨ ਤੇ ਆਰਤੀ 
ਕਰਦੇ ਹੋਏ ਸੰਖ ਵਜਾ ਰਹੇ ਸਨ। ॥੭੬॥ 


ਜੋ ਅਪੱਸਰਾ? ਸਨ, ਉਹ ਅੱਗੇ-ਅੱਗੇ ਨਾਚ ਕਰਦੀਆਂ ਸਨ। ਗੰਧਰਬ ਵਰਗੇ ਦੇਵਤੇ ਸੁੱਖ ਦੇਣ 
ਵਾਲੀ ਧੁਨ ਵਿੱਚ ਗਾਇਨ ਕਰ ਰਹੇ ਸਨ। ਅਸਮਾਨ (ਦੇ ਰਸਤੇ) ਉਹ ਇਸ ਤਰਾਂ ਗੁਰੂ ਜੀ ਨੂੰ 
ਲਿਜਾ ਰਹੇ ਸਨ, ਜਾਣੋ ਬਹੁਤ ਹੀ ਸੋਹਣਾ ਉਤਸਵ ਕਰਦੇ ਹੋਏ ਅਨੰਦ ਵਧਾ ਰਹੇ ਸਨ ॥੭੭॥ 


[ 


ਦੋਹਰਾ 

ਜਿੱਥੋਂ ਤਕ ਕਿਸੇ ਦੇਵਤੇ ਦੀ, ਗੁਰੂ ਜੀ ਨੂੰ ਅੱਗੇ ਤਕ ਪਹੁੰਚਾਉਣ ਦੀ ਸ਼ਕਤੀ ਸੀ, ਉਹ ਗੁਰੂ 
ਜੀ ਦੇ ਨਾਲ ਨਾਲ ਗਏ । ਫਿਰ ਸਾਰੇ ਦੇਵਤੇ ਗੁਰੂ ਜੀ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਵਾਪਸ 
ਆ ਗਏ ॥੭੮॥ 


ਗੁਰੂ ਨਾਨਕ ਜੀ ਨੇ ਸੱਚਖੰਡ ਪਹੁੰਚ ਕੇ ਬਿਸਰਾਮ ਕੀਤਾ। ਗੁਰੂ ਜੀ ਦੇ ਜਾਣ ਪਿੱਛੋਂ, ਬਾਅਦ ਵਿਚ 
ਧਰਤੀ ਦੇ ਤਲਾਂ£ ਉੱਤੇ ਜੋ ਵਾਪਰਿਆ, ਉਸ ਬਾਰੇ, ਸੁੱਖਾਂ ਦੇ ਘਰ ਦੀ ਕਥਾ ਸੁਣੋ । ॥੭੯॥ 


ਰ 5।। 5800੫ 9801 5000੧ ਹ। ੬009 _ ੮੩ ਧ8101815001/60078.60)। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਚੌਪਈ ਰ 
ਕਰੇ ਜੋਰ ਅਸ ਖਾਨ ਅਲਾਵੈ'। “ਹੈੱ' ਹਮ ਪੀਰ ਸੁ ਮਜਲ ਪੁਚਾਵੈ'। 
ਦੇਤ ਮੁਰਾਦ ਮੁਰੀਦਨ ਕੇਰੀ। ਬਰਜੇ ਰਹੈ' ਨ, ਜਾਵਹਿ' ਨੇਰੀਂ`॥੮੦॥ 


ਇਮ ਹਨ ਕਰਕੈ ਭੇ ਤਿਹ ਨਾਂਢੇ।ਡਰੇ ਨ ਰਾਰ ਕਰਨ ਤੇ ਗਾਢੇ। 
ਸਨਧਬੱਧ?£ ਹਿੰਦੂ ਹੁਇ ਆਏ । ਬਲ ਕਰ ਤਿਨਕੋ ਚਹਤਿ ਹਟਾਏ ॥ ੮੧॥ 


ਸ੍ਯਾਨੇ? ਸਿੱਖ ਹੁਤੇ ਤਹਿ' ਜੇਈ। ਕਰਯੋ ਬਿਚਾਰ ਮਿਲਤ ਭੇ ਤੇਈ। 
-ਤੁਰਕਨ ਕੋ ਅਬ ਹੈ ਬਲ ਭਾਰੇ--। ਬਹੁਰ ਰੀਤਿ ਸੋਂ ਬਚਨ ਉਚਾਰੇ॥੮੨॥ 


“ਤਾਂਤੇ ਔਰ ਨ ਕਰੀਏ ਕਾਜਾ। ਸ੍ਰੀ ਸਤਿਗੁਰ ਕੋ ਲੇਹੁ ਅਵਾਜਾ। 
ਤਿਨ ਮਰਜੀ ਕੇ ਹੈ ਅਨੁਸਾਰੀ। ਕਰਿਯੈ ਕ੍ਰਿੱਤ ਮਿਟਾਵਹੁ ਰਾਰੀ“॥੮੩॥ 


ਖ਼ਾਨਨ ਸੰਗ ਭਨੀ ਅਸ ਬਾਨੀ।ਭਲੀ ਭਾਂਤਿ ਨੀਕੇ ਤਿਨ ਮਾਨੀ। 
ਦ੍ਰੈ ਸਿਖ ਹੁਤੇ ਸਮੀਪੀ ਜੇਈ। ਅੰਤਰ” ਗੇ ਕਨਾਤ ਕੇ ਤੇਈ॥ ੮੪॥ 


ਬਸਤ੍ਰ ਸੰਯੁਕਤ ਸੇਜ ਤਿਹ ਦੇਖੀ। ਦੇਹ ਨ, ਭਏ ਅਚਰਜ ਬਿਸੇਖੀ। 
ਅੰਬਰ ਕੋ_ਉਘਾਰ£ ਭਲ ਜੋਵਾ। ਨਿਕਸੇ ਕਹਤਿ “ਅਚੰਭਾ ਹੋਵਾ॥੮੫॥- 


ਕਿਉਂ ਤੁਮ ਕੀਨੋ ਇਤਨਾ ਝਗਰਾ। ਸਤਿਗੁਰ ਆਪ ਨਿਬੇਰਯੋ ਸਗਰਾ। 
ਅੰਤ੍ਰਧਯਾਨ ਭੀ, ਰਹੀ ਨ ਦੇਹੀ।ਕੁਸ਼ਾ ਸੇਜ ਪਰ ਬਸਤ੍ਰ ਪਰੇਹੀ”॥ ੮੬॥ 
ਦੋਹਰਾ ਰੇ 
'ਰਾਰ ਨ ਕਰਿਯੇ ਪਰਸਪਰ ਦਿਹੁ ਕਨਾਤ ਖੁਲਵਾਇ। 
ਦੇਖਹਿਂ ਨਰ ਨਾਰੀ ਸਰਬ ਕੌਤਕ ਮਤਿ ਬਿਸਮਾਇ!॥੮੭॥ 


ਸੈਯਾ 

ਲੀਨ ਉਤਾਰ ਕਨਾਤ ਸ਼ਿਤਾਬਦ ਗਏ ਢਿਗ ਹ੍ਹੈ ਦਰਸੈ' ਨਰ ਨਾਰੀ। 

ਹੈ ਸਿਹਜਾ? ਪਰ ਚੀਰਾਂ ਪਰਯੋ ਪਿਖ 'ਜੈ ਗੁਰ, ਜੈ ਗੁਰ” ਊਚ ਉਚਾਰੀ। 
“ਸ੍ਰੀ ਸੁਖ ਕੰਦ,ਗੁਬਿੰਦ,ਮੁਕੰਦ”, ਸੁ ਨਾਮ ਕੋ ਲੇ ਕਰ ਬੰਦਨ ਕਾਰੀ। 
ਹੋਇ ਅਚੰਭ ਰਹੇ ਹਿਰਦੇ ਤਿਹ ਠਾਂ ਨਰ ਜੇ ਸਭ ਕੀ ਮਤਿ ਹਾਰੀ॥੮੮॥ 


5॥ 9400੫ 28001 50॥। 1 ੬10੫੧?” ੧3॥101੧1੨॥0੫੧600181.001। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਚੌਪਈ 

ਤੁਰਕ, ਕਿ ਵਗ “ਗੁਰੂ ਜੀ ਸਾਡੇ ਪੀਰ ਸਨ, ਜੋ 
ਸਾਨੂੰ ਮੰਜ਼ਲ ਤੱਕ ਪਹੁੰਚਾਣ ਵਾਲੇ ਸਨ, ਉਨ੍ਹਾਂ ਆਪਣੇ ਮੁਰੀਦਾਂ ਨੂੰ ਮੁਰਾਦਾਂ ਬਖਸ਼ੀਆਂ, ਅਸੀਂ 
ਰੋਕਿਆਂ ਨਹੀਂ ਰੁਕਣਾ, ਗੁਰੂ ਜੀ ਦੀ ਦੇਹੀ ਦੇ ਕੋਲ! ਜਾਵਾਂਗੇ। ” ॥੮੦॥ 


ਇਵੇਂ ਜਿੱਦ ਨਾਲ ਉਹ ਖੜ੍ਹ ਗਏ ਤੇ ਬਿਨਾਂ ਡਰੋਂ ਲੜਨ ਲਈ ਤਿਆਰ ਹੋ ਗਏ। ਉਧਰ ਹਿੰਦੂ ਵੀ 
ਹਥਿਆਰਬੰਦ£ ਹੋ ਕੇ ਆ ਗਏ। ਉਨ੍ਹਾਂ ਨੇ ਜ਼ੋਰ ਨਾਲ ਤੁਰਕਾਂ ਨੂੰ ਹਟਾਉਣਾ ਚਾਹਿਆ ॥੮੧॥ 


ਜੋ ਉਸ ਵੇਲੇ ਉਥੇ ਸਿਆਣੇ ਸਮਝਦਾਰ? ਸਿੱਖ ਸਨ, ਉਨ੍ਹਾਂ ਨੇ ਮਿਲ ਕੇ ਵਿਚਾਰ ਕੀਤਾ -ਤੁਰਕ ਜ਼ੋਰ 
ਵਿੱਚ ਬਹੁਤ ਤਕੜੇ ਹਨ-। ਉਨ੍ਹਾਂ ਨੇ ਉਤਮ ਰੀਤੀ ਧਾਰਨ ਕਰਦੇ ਹੋਏ ਬਚਨ ਕੀਤਾ ॥੮੨॥ 


“ਆਪਾ ਹੁਣ ਕੋਈ ਵੀ ਗਲਤ ਕੰਮ ਨਾ ਕਰੀਏ, ਗੁਰੂ ਜੀ ਦੀ ਆਪਣੀ ਆਵਾਜ਼ (ਆਗਿਆ) 
ਸੁਣ ਲੈੱਦੇ ਹਾਂ ਪਹਿਲਾਂ ਉਨ੍ਹਾਂ ਤੋਂ ਪੁੱਛਣਾ ਬਣਦਾ ਹੈ, ਫੇਰ ਉਨ੍ਹਾਂ ਦੀ ਮਰਜ਼ੀ ਅਨੁਸਾਰ ਹੀ 
ਆਪਣਾ ਝਗੜਾ” ਮੁਕਾਈਏ। ” ॥੮੩॥ 


ਤੁਰਕਾਂ ਨਾਲ ਇਵੇਂ' ਗੱਲਬਾਤ ਕੀਤੀ ਕਿ ਉਹ ਬਹੁਤ ਸੋਹਣੇ ਢੰਗ ਨਾਲ ਮੰਨ ਗਏ (ਤੇ ਫਿਰ) 
ਦੋ ਸਿੱਖ ਜੋ (ਗੁਰੂ ਜੀ ਦੇ) ਬਹੁਤ ਨੇੜੇ ਸਨ, ਉਹ ਕਨਾਤ ਦੇ ਅੰਦਰ? ਚਲੇ ਗਏ। ॥੮੪॥ 


ਅੰਦਰ ਬਸਤਰਾਂ ਸਣੇ ਸੇਜ ਦੇਖੀ ਤਾਂ ਉਥੇ ਦੇਹ ਨਾ ਵੇਖ ਕੇ ਉਨ੍ਹਾਂ ਨੂੰ ਬਹੁਤ ਹੀ ਹੈਰਾਨੀ ਹੋਈ । 
ਉਨ੍ਹਾਂ ਚਾਦਰ ਨੂੰ ਚੰਗੀ ਤਰਾਂ ਉੱਪਰ£ ਚੁੱਕ ਕੇ ਵੇਖਿਆ ਤਾਂ ਬਾਹਰ ਆ ਕੇ ਕਹਿਣ ਲੱਗੇ, 
“ਅਚੰਭਾ ਹੋ ਗਿਆ, ਅਚੰਭਾ ਹੋ ਗਿਆ। ॥੮੫॥ 


ਤੁਸੀਂ ਕਿਉਂ ਇੰਨੇ ਝਗੜ ਰਹੇ ਹੋ? ਗੁਰੁ ਜੀ ਨੇ ਤਾਂ ਆਪ ਹੀ ਸਾਰਾ ਨਿਬੇੜਾ ਕਰ ਦਿੱਤਾ ਹੈ। ਉੱਥੇ 
ਦੇਹੀ ਹੀ ਨਹੀਂ ਹੈ, (ਸਿਰਫ) ਦੱਭ ਦੀ ਸੇਜ ਉਪਰ ਕੱਪੜਾ ਹੀ ਪਿਆਂ ਹੋਇਆ ਹੈ। ॥੮੬॥ 


6੫ 


ਦੋਹਰਾ 

(ਤੁਸੀਂ) ਆਪਸ ਵਿੱਚ ਝਗੜਾ ਨਾ ਕਰੋ। ਕਨਾਤ ਨੂੰ ਖੁਲ੍ਹਵਾ ਦੇਵੋ। ਸਾਰੇ ਲੋਕੀਂ ਵੀ ਆਪਣੀ 
ਅਕਲ ਨੂੰ ਹੈਰਾਨ ਕਰ ਦੇਣ ਵਾਲਾ ਕੌਤਕ ਦੇਖ ਲੈਣ। " ॥੮੭॥ 

ਸਵੱਯਾ 

ਝੱਟ ਕਨਾਤ ਉਤਾਰ ਲਈ ਗਈ। ਔਰਤਾਂ-ਮਰਦ ਕੋਲ ਹੋ ਕੇ ਦੇਖਣ ਲੱਗੇ। ਸੇਜ” ਉੱਪਰ(ਸਿਰਫ) 
ਕੱਪੜਾ? ਹੀ ਪਿਆ ਵੇਖ ਕੇ ਸਾਰੇ ਉੱਚੀ-ਉੱਚੀ “ਜੈ ਗੁਰੂ ਜੀ, ਜੈ ਗੁਰੂ ਜੀ”, ਕਹਿਣ ਲੱਗੇ ਤੇ 
“ਹੇ ਸੁੱਖਾਂ ਦੇ ਮੂਲ ਗੋਬਿੰਦ, “ਮੁਕਤੀਦਾਤੇ” ਇਵੇਂ ਨਾਮ ਲੈ ਕੇ ਨਮਸਕਾਰਾਂ ਕਰਨ ਲੱਗੇ। ਜਿੰਨੇ ਵੀ 
ਲੋਕੀ' ਉਥੇ ਸੀ, ਹੈਰਾਨ ਹੋਏ ਤੱਕੀ ਜਾਣ, ਜਿਵੇਂ ਸਭ ਦੀ ਮੱਤ ਮਾਰੀ ਗਈ ਹੋਵੇ ॥੮੮॥ 


_ 51 $800੫ 980੧ 5000੧ 3 ੬40੫9 0. ੨01701010॥॥ ੨1 160॥। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਛਪਯ ਛੰਦ 

ਤੁਰਕਨ ਅੰਬਰ ਅਰਧ', ਅਰਧ ਹਿੰਦਨ ਤਬ ਲੀਯਾ। 

ਸਗਰ ਝਗਰ ਗਯਾ ਨਿਬਰ,ਹਰਖ ਉਰ ਦੁੱਹ ਦਿਸ ਥੀਆ। 

ਸਿੱਖਨ ਲੇ ਕਰ ਚੀਰ ਚਿਤਾ ਚੰਦਨ ਕੀ ਰਚ ਕਰ। 

ਨਿਜ ਮੁਖ ਜਹਿਂ' ਗੁਰ ਕਹਯੋ ਤਹਾਂ ਦਿਯ ਦਾਹ”£ ਭਲੇ ਧਰ। 

ਪੁਨ ਹੁਤੇ ਮੁਰੀਦ ਸੁ ਅਰਧ ਲੇ ਨੀਕੇ ਤਹਿ' ਦਫ਼ਨਾਇ? ਦਿਯ। 

ਇਉਂ ਬਾਦ ਬਿਖਾਦ ਮਿਟਾਇ ਸਭ ਦੁਹੂੰ ਦਿਸਨ ਅਹਿਲਾਦ ਕਿਯ॥ ੮੯॥ 


ਸੋਰਠਾ 

ਸੰਮਤ ਸੱਤਰ ਪਛਾਨ ਪੰਚ ਮਾਸ ਬੀਤੇ ਬਹੁਰ। 

ਸਪਤ ਦਿਨਨ ਪਰਵਾਨ ਪਤਿਸ਼ਾਹੀ ਸ੍ਰੀ ਪ੍ਰਭੂ ਕਰੀ॥ ੯੦॥ 
ਦੋਹਰਾ 

ਸੰਮਤ ਪੰਦਰਾਂ ਸੈ ਲਖੋ ਅਧਿਕ ਛਯਾਨਵਾ ਜਾਨ। 
ਅਸਜੁ” ਵਦੀ ਦਸਮੀ ਵਿਖੈ ਸੱਚਖੰਡ ਪ੍ਰਸਥਾਨ॥ ੯੧॥ 
ਚੌਪਈ 


ਸ੍ਰੀ ਗੁਰ ਕਥਾ ਕਹੀ ਕਛੂ ਥੋਰੀ।ਸਰਬ ਕਹਨ ਕੀ ਸ਼ਕਤਿ ਨ ਮੋਰੀ। 
ਅਹੈ ਜਥਾਮਤਿ£ ਤਥਾ ਸੁ ਬਰਨੀ। ਸ਼੍ਰੋਤਨ ਕੇ ਬਿਕਾਰ£ ਕੋ ਹਰਨੀ॥੯੨॥ 


ਜੋਗ, ਵਿਰਾਗ, ਭਗਤਿ ਪੁਨ ਗਯਾਨਾ।ਏ ਚਾਰੋਂ ਵਰਨੇ ਬਿਧਿ ਨਾਨਾ। 
ਦੈਵ ਸੰਪਦਾ ਗੁਨ ਜੇ ਬ੍ਰਿੰਦਾ।ਯਾ ਮੈਂ ਭਨੇ, ਹਨੈ' ਦੁਖ ਦੁੰਦਾ॥੯੩॥ 


ਪਢਹਿ ਸੁਨੈੱ ਗੁਨ ਹਿਰਦੇ ਧਾਰਹਿਂ।ਪੁਨ ਪੁਨ ਕਰ ਅੱਭਯਾਸ ਬਿਚਾਰਹਿਂ। 
ਲਖਹਿ ਅਸੱਤ ਸੱਤ ਸੋ ਨਿਰਨੋ। ਹਰਖ ਨ ਸ਼ੋਕ ਨ ਜਨਮ ਨ ਮਰਨੋ॥੯੪॥ 


ਸਤਿਗੁਰ ਸਿਫਤ ਮਹਾਤਮ ਜੋਈ।ਜਗ ਮਹਿ ਪ੍ਰਗਟ,ਦੁਰਯੋ” ਨਹਿ' ਸੋਈ। 
ਸੁਮਤਿਵਾਨ ਜਾਨਹਿ' ਬਿਧਿ ਨੀਕੇ। ਰਾਖਤ ਹੈ ਪਰੋਇ£ ਬਿਚ ਹੀ ਕੇ॥੯੫॥ 


$॥ 5800੫ 2801 50001 3 ੪10੫) ੧8॥101੨150੨60181.001। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਛਪਯ ਛੰਦ 

ਫੇਰ ਉਸ ਵੇਲੇ ਅੱਧਾ ਕੱਪੜਾ (ਅੱਧੀ ਚਾਦਰ) ਤੁਰਕਾਂ ਨੇ ਲੈ ਲਿਆ ਅਤੇ ਅੱਧਾ ਹਿੰਦੂਆਂ ਨੇ। 
ਇਵੇਂ' ਸਾਰਾ ਝਗੜਾ ਨਿਬੜ ਗਿਆ। ਦੋਨੋਂ (ਹਿੰਦੂ-ਤੁਰਕ) ਖੁਸ਼ ਹੋ ਗਏ । ਸਿੱਖਾਂ ਨੇ ਕੱਪੜੇ ਨੂੰ 
ਚੰਦਨ ਦੀ ਚਿਤਾ ਬਣਾ ਕੇ ਆਪਣੇ ਗੁਰੂ ਦੇ ਕਹਿਣ ਅਨੁਸਾਰ ਦਾਹ-ਸੰਸਕਾਰ£ ਕੀਤਾ ਅਤੇ ਜੋ 
ਗੁਰੂ ਜੀ ਦੇ ਦੂਜੇ ਮੁਰੀਦ ਸਨ, ਉਨ੍ਹਾਂ ਆਪਣੇ ਅੱਧੇ ਕੱਪੜੇ (ਚਾਦਰ) ਨੂੰ ਦੱਬ ਦਿੱਤਾ। ਇਸ 
ਤਰਾਂ ਦੋਨਾਂ ਨੇ ਵਾਦ-ਵਿਵਾਦ ਖਤਮ ਕਰਕੇ ਖੁਸ਼ੀਆਂ ਕੀਤੀਆਂ ॥੮੯॥ 


੯ 


ਸੋਰਠਾ 
ਗੁਰੂ ਜੀ ਨੇ (ਮਾਤ ਲੋਕ ਵਿੱਚ ਸਰੀਰ ਧਾਰ ਕੇ) ਸੱਤਰ ਸਾਲ, ਪੰਜ ਮਹੀਨੇ ਅਤੇ ਸੱਤ ਦਿਨ 
ਪਾਤਸ਼ਾਹੀ ਕੀਤੀ। ॥੯੦॥ 


ਦੋਹਰਾ 
ਸਮਝੋ ਸੰਮਤ ਪੰਦਰਾਂ ਸੌ ਛਿਆਨਵੇ, ਜਾਣੀ ਅੱਸੂ” ਵਦੀ ਦਸਵੀਂ' ਨੂੰ ਗੁਰੂ ਜੀ ਸੱਚਖੰਡ ਚਲੇ 
ਗਏ। ॥੯੧॥ 


ਚੌਪਈ 

ਮੈਂ (ਭਾਈ ਸੰਤੋਖ ਸਿੰਘ ਜੀ) ਨੇ ਸ੍ਰੀ ਗੁਰੂ ਜੀ ਦੀ ਥੋੜੀ ਕਥਾ ਹੀ ਕਹੀ ਹੈ। ਉਨ੍ਹਾਂ ਦੀ ਸਾਰੀ 
ਕਥਾ ਕਹਿਣ ਦੀ ਮੇਰੇ ਵਿੱਚ ਸ਼ਕਤੀ ਨਹੀਂ' ਹੈ। ਮੈਂ ਸਰੋਤਿਆਂ ਦੇ ਵਿਕਾਰਾਂ” ਨੂੰ ਦੂਰ ਕਰ ਦੇਣ 
ਲਈ, ਜਿਹੋ-ਜਿਹੀ£ ਮੇਰੀ ਬੁੱਧੀ ਹੈ, ਓਵੇਂ ਹੀ ਕਥਾ ਵਰਣਨ ਕੀਤੀ ਹੈ। ॥੯੨॥ 


ਮੈਂ ਜੋਗ, ਵਿਰਾਗ, ਭਗਤੀ ਤੇ ਗਿਆਨ, ਚਾਰਾਂ ਦਾ ਹੀ ਵੱਖ-ਵੱਖ ਤਰੀਕੇ ਨਾਲ ਵਰਣਨ ਕੀਤਾ 
ਹੈ। ਦੇਵੀ ਸੰਪਦਾ ਦੇ ਬਹੁਤ ਗੁਣ ਜੋ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ, ਉਨ੍ਹਾਂ ਸਾਰੇ ਗੁਣਾਂ ਦਾ 
ਵਰਣਨ ਕੀਤਾ ਹੈ ॥੯੩॥ 


ਜੋ ਇਨ੍ਹਾਂ ਗੁਣਾਂ ਨੂੰ ਪੜ੍ਹਨਗੇ, ਸੁਣਨਗੇ ਤੇ ਹਿਰਦੇ ਵਿੱਚ ਵਸਾ ਕੇ ਵਾਰ-ਵਾਰ ਅਭਿਆਸ 
ਕਰਨਗੇ, ਉਹ ਸੱਚ ਅਤੇ ਅਸੱਤ (ਝੂਠ) ਦੇ ਨਿਰਨੇ ਨੂੰ ਜਾਣ ਜਾਣਗੇ। ਉਹ ਖੁਸ਼ੀ-ਗਮੀ ਤੇ 
ਜਨਮ-ਮਰਨ ਤੋ ਰਹਿਤ (ਜੀਵਨ-ਮੁਕਤ) ਹੋ ਜਾਣਗੇ। ॥੯੪॥ 


ਸਤਿਗੁਰੂ ਜੀ ਦੀ ਸਿਫਤ ਦਾ ਜੋ ਮਹਾਤਮ ਹੈ, ਸਾਰੇ ਜੱਗ ਵਿੱਚ ਪਰਗਟ ਹੋ ਚੁੱਕਿਆ ਹੈ! ਹੁਣ 
ਕੋਈ ਛੁਪਿਆ ਹੋਇਆ ਨਹੀਂ ਹੈ। ਉੱਚੀ ਮੱਤ ਵਾਲੇ ਲੋਕ ਬਹੁਤ ਚੰਗੀ ਤਰਾਂ ਨਾਲ ਇਸ 
(ਗੱਲ) ਨੂੰ ਜਾਣਦੇ ਹਨ ਤੇ ਆਪਣੇ ਮਨ ਅੰਦਰ ਪਰੋ£ ਕੇ ਰੱਖਦੇ ਹਨ। ॥੯੫॥ 


੨1 58000 4801 50121 2। ੬039 _ 77 _1੧੧੧0੧੫1੮॥0੫9601181.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਬਿਛਰਯੋ ਚਹਤਿ ਨਹੀ ਕਿਹ ਕਾਲਾ। ਦੇ ਲੋਚਨ ਸੁਖ ਦੇ ਜੁ ਬਿਸਾਲਾ। 
ਹੁਤੀ ਨ ਸ਼ਕਤਿ ਮੋਹਿ ਮਹਿ' ਐਸੇ। ਗ੍ਰੰਥ ਸੰਪੂਰਨ ਭਾ ਅਬ ਜੈਸੇ॥ ੯੬॥ 


ਕ੍ਰਿਪਾਧਾਰ ਸਤਿਗੁਰ ਮੁਝ ਤਾਈਂ।ਜਿਉ' ਜਿਉਂ ਮੁਹਿ ਮਤਿ ਦੇ ਬਨਵਾਈ। 
ਤਿਉਂ ਮੈ' ਕਹੀ ਕਥਾ ਅਤਿ ਰੂਰੀ।ਜੋ ਸਾਧਨ ਅਪਵਰਗਹਿ' ਪੂਰੀ॥ ੯੭॥ 


ਸ੍ਰੀ ਨਾਨਕ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। 
ਅਮਰਦਾਸ ਗੁਰ ਹਿਰਦੇ ਧਯਾਵੋਂ। ਸ੍ਰੀ ਗੁਰ ਰਾਮਦਾਸ ਗੁਨ ਗਾਵੇ ੯੮॥ 


ਸ੍ਰੀ ਅਰਜਨ ਬਿਘਨਨ£ ਕੇ ਨਾਸ਼ਕ। ਹਰਿਗੁਬਿੰਦ ਸੁਭ ਸੁਮਤਿ” ਪ੍ਰਕਾਸ਼ਕ । 
ਸ੍ਰੀ ਹਰਿਰਾਇ ਨਮੋ ਕਰ ਜੋਰੀ। ਗੁਰੁ ਹਰਿਕ੍ਰਿਸ਼ਨ ਮਨਾਇ ਬਹੋਰੀ॥ ੯੯॥ 


ਤੇਗ ਬਹਾਦਰ ਪਰਮ ਕ੍ਰਿਪਾਲਾ। ਸ੍ਰੀ ਗੁਰੁ ਗੋਬਿੰਦ ਸਿੰਘ ਬਿਸਾਲਾ। 
ਧਰੌ' ਧਰਾ ਪਰ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਤੀਸ਼ਾ॥੧੦੦॥ 


[ਆ 


ਦੋਹਰਾ 
ਸੀਮਤਿ,ਸਿਮਰਨ ਰਤਿ? ਗੁਰੂ ਸੰਤ ਸਿੰਘ ਸੁਭ ਨਾਮ। 
ਬਿੱਦਯਾ ਜਿਨ ਤੇ ਮੈਂ ਪਠੀ ਤਿਨ ਪਦ? ਕਰੋਂ ਪ੍ਰ ਣਾਮ॥੧੦੧॥ 


ਕਬਿੱਤ 

ਸੁਤਾ ਸਵਿਤਾਸ5 ਕੀ, ਨਸੱਯਾ ਪਾਪ ਰਾਸ ਕੀ, ਦਿਵੱਯਾਂ ਮੋਖ ਦਾਸਕੀ, ਲਖੈ ਜੁ ਨੇਮ ਜਮੁਨਾ। 
ਏਕਬਾਰ ਬਾਰ ਛੁਇ, ਪਾਵਨਤਾ ਪਾਵਨਕੈ, ਪਾਨ ਤੈ ਸਨਾਨ ਤੈ ਦੁਖਦ ਤਿਨ ਜਮਨਾ। 
ਸ਼ਾਮਜਲਾ, ਜਲਜ ਬਿਲੋਚਨੀ ਕੋ, ਸ਼ਕਾਮ ਪਤਿ, ਚੰਚਲ, ਅਛਲ, ਜਿਨ ਛਲਯੋ ਕਾਲਜਮੁਨਾ। 
ਜਾਂਕੇ ਅਨ ਸਮ ਨਾ ਬਿਘਨ ਗੁਨ ਸਮਨਾ, ਸਦੀਵ ਸਿੰਧ ਗਮਨਾ? ਸੁਹਾਇ ਸੁਭ ਜਮਨਾ॥੧੦੨॥ 


5।। 53000 38000 50101 ਹ। €08708 ੧3101500੫੧)6011.60।। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਰ (ਕਵੀ ਜੀ) ਲਿਖਦੇ ਹਨ) ਕਿਸੇ ਤਰਾਂ ਵੀ ਉਸ ਸਮੇਂ ਨਾਲੋਂ ਵਿਛੜਨ ਨੂੰ ਜੀਅ ਨਹੀਂ ਸੀ ਕਰਦਾ 
ਜੋ ਦੋਹਾਂ ਨੈਣਾਂ ਨੂੰ ਬਹੁਤ ਸੁੱਖ ਦੇਣ ਵਾਲਾ ਸੀ। ਮੇਰੇ ਵਿੱਚ ਐਨੀ ਤਾਕਤ ਨਹੀਂ' ਸੀ, ਜਿਵੇਂ ਮੈਥੋਂ 
ਇਹ ਗ੍ਰੰਥ ਸੰਪੂਰਨ ਹੋਇਆ ਹੈ। ॥੯੬॥ 


ਗੁਰੁ ਜੀ ਨੇ ਮੇਰੇ `ਤੇ ਕਿਰਪਾ ਕੀਤੀ। ਜਿਵੇਂ ਉਹ ਮੈਨੂੰ ਅਕਲ ਬਖਸ਼ਦੇ ਰਹੇ, ਤਿਵੇ' ਮੈਂ ਉਨ੍ਹਾਂ 


<ਣ 


ਦੀ ਸੁੰਦਰ ਕਥਾ ਕਹੀ ਹੈ, ਜੋ ਮੁਕਤੀ! ਦੇ ਸਾਧਨਾਂ ਦੀ ਵਿਆਖਿਆ ਲਈ ਪੂਰੀ ਹੈ। ॥੯੭॥ 


ਮੈਂ ਗੁਰੂ ਨਾਨਕ ਜੀ ਦੇ ਚਰਨ-ਕਮਲਾਂ ਵਿੱਚ ਨਮਸਕਾਰ ਕਰਦਾ ਹਾਂ। (ਮੈਂ) ਦੁੱਖਾਂ ਨੂੰ ਦੂਰ ਕਰਨ 
ਹਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸਿਮਰਦਾ ਹਾਂ। ਮੈਂ ਗੁਰੂ ਅਮਰਦਾਸ ਜੀ ਨੂੰ ਹਿਰਦੇ ਵਿਚ 
ਧਿਆਉਂਦਾ ਹਾਂ। ਮੈਂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਣਾਂ ਦਾ ਗੁਣ ਗਾਇਣ ਕਰਦਾ ਹਾਂ। ॥੯੮॥ 


ਸ੍ਰੀ ਗੁਰੂ ਅਰਜਨ ਦੇਵ ਜੀ ਵਿਘਨਾਂ£ ਦਾ ਨਾਸ਼ ਕਰਨਹਾਰੇ ਹਨ। ਸ੍ਰੀ ਗੁਰੂ ਹਰਗੋਬਿੰਦ ਜੀ 
ਸ੍ਰੇਸ਼ਟ-ਮੱਤ? ਦੇ ਪ੍ਰਕਾਸ਼ਮਾਨ ਹਨ। ਸ੍ਰੀ ਗੁਰੂ ਹਰਿ ਰਾਇ ਜੀ ਨੂੰ ਹੱਥ ਜੋੜ ਕੇ ਨਮਸਕਾਰ ਕਰਦਾ 
ਹਾਂ। ਉਸ ਤੋਂ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਸ਼ਰਧਾ ਸਹਿਤ ਧਿਆਉਂਦਾ ਹਾਂ। ॥੯੯॥ 


ਸ੍ਰੀ ਗੁਰੂ ਤੇਗ ਬਹਾਦਰ ਜੀ ਪਰਮ ਕਿਰਪਾਲੂ ਗੁਰੂ ਹਨ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਹੀ 
ਮਹਾਨ ਹਨ। ਮੈਂ ਧਰਤੀ ਪਰ ਵਾਰ-ਵਾਰ ਸੀਸ ਟਿਕਾਉਂਦਾ ਹੋਇਆ ਵਾਰ-ਵਾਰ ਪ੍ਰਭੂ ਅੱਗੇ 
ਨਮਸਕਾਰ ਕਰਦਾ ਹਾਂ। ॥੧੦੦॥ 


ਦੋਹਰਾ 
ਸਿਮਰਨ ਵਿੱਚ ਰੱਤੇ", ਉੱਚੀ ਬੁੱਧੀ ਵਾਲੇ ਮੇਰੇ ਗੁਰੂ, ਜਿਨ੍ਹਾਂ ਦਾ ਸ਼ੁੱਭ ਨਾਮ 'ਸੰਤ ਸਿੰਘ' ਹੈ, ਜਿਨ੍ਹਾਂ 
ਪਾਸੋਂ ਮੈਂ ਵਿੱਦਿਆ ਪ੍ਰਾਪਤ ਕੀਤੀ ਹੈ, ਉਨ੍ਹਾਂ ਦੇ ਚਰਨਾਂ” ਵਿੱਚ ਮੈਂ ਪਰਨਾਮ ਕਰਦਾ ਹਾਂ ॥੧੦੧॥ 


ਕਬਿੱਤ 

ਸੂਰਜਓ ਦੀ ਪੁੱਤਰੀ ਦਾ ਨਾਮ ਜਮੁਨਾ ਹੈ ਜੋ ਪਾਪ ਦੂਰ ਕਰਦੀ ਹੈ, ਸੇਵਕਾਂ ਨੂੰ ਮੁਕਤੀ ਬਖ਼ਸਦੀ 
ਹੈ ਤੇ ਇੱਕ ਵਾਰ ਛੂਹਣ ਨਾਲ ਇਹ ਆਪਣੀ ਪਵਿੱਤਰਤਾ ਨਾਲ ਪਵਿੱਤਰ ਕਰਦੀ ਹੈ ਜੋ (ਇਸ 
ਦੇ ਪਾਣੀ ਨੂੰ) ਪੀਂਦੇ ਹਨ, ਇਸ਼ਨਾਨ ਕਰਦੇ ਹਨ, ਉਨ੍ਹਾਂ ਨੂੰ ਜਮ ਦੁੱਖ ਨਹੀਂ ਦਿੰਦੇ। ਇਸ ਦਾ 
ਕਾਲਾ-ਪਾਣੀਂ, ਜਿਸ ਦੇ ਨੈਣ ਕਮਲ ਜਿਹੇ ਹਨ, ਜਿਸ ਦਾ ਪਤੀ ਕਾਲਾ ਕਿਸ਼ਨ ਚੰਚਲ ਹੈ ਤੇ 
ਜਿਸ ਨੇ ਕਾਲ ਨੂੰ ਛਲਿਆ ਹੈ। ਇਸ ਜਮੁਨਾ ਵਿੱਚ ਡੋਬਣ ਦੇ ਵਿਘਨ ਅਤੇ ਤਾਰ ਦੇਣ ਦੇ ਗੁਣ 
ਬਰਾਬਰ ਹਨ। ਇਹ ਜਮਨਾ ਸਦਾ ਹੀ ਸਮੁੰਦਰਾਂ ਨੂੰ ਜਾਣ? ਵਾਲੀ ਸੋਭ ਰਹੀ ਹੈ _॥੧੦੨॥ 


5।। 53000 8000 50101 ਹ। ੬0 _7% ੧੧800੧1ਇ॥00੫੧60118॥.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਛਪੈ 

ਸੀ ਜਮਨਾ ਸੁਖਕਰਨ, ਹਰਨਦੁਖ, ਦਰਨੀ ਕਲਮਲਾਂ । 

ਸੁਮਤਿ ਸਦਨ, ਬਿਧੁ ਬਦਨ?, ਕੁਮਤਿ ਕਦਨੀ, ਸਕਾਮਲ? ਜਲ। 
ਮਨਮੋਹਨ ਕੀ ਪ੍ਰਿਯ, ਪ੍ਰ ਵਾਹਿ ਪਾਵਨ ਬਹਿ ਧਰਨੀ”। 

ਸਵਿਤਾ ਸੁਤਾ, ਸੁਜਾਨ, ਤ੍ਰਾਸ ਜਮਦੂਤ ਨਿਵਰਨੀ। 

ਤਿਹ ਤੀਰ ਬੂਰੀਆ ਨਗਰ ਇਕ, ਕਵਿ ਨਿਕੇਤ ਲਖੀਏ ਤਹਾਂ। 

ਕਰਿ ਗ੍ਰੰਥ ਸਮਾਪਤ ਕੋ ਭਲੇ ਗੁਰ ਜਸ ਜਿਸ ਮਹਿ ਸੁਠ ਮਹਾਂ॥।੧੦੩॥ 


ਚੌਪਈ 
ਆਦ ਸੁਧਾਸਰ£ ਜੇ ਇਸਥਾਨਾ। ਖੋਜ ਖੋਜ ਨੀਕੇ ਬਿਧ ਨਾਨਾ। 
ਲਿਖੀ ਦੇਖ ਕੇਤੀ ਬਹੁ ਥਾਂਈ। ਕੇਤੀ ਸੁਣੀ ਜੁ ਮਨ ਮਹਿ ਭਾਈ ॥੧੦੪॥ 


ਬੀਨਬੀਨੰ ਗੁਰ ਮਹਿਮਾ ਆਛੀ। ਮਾਖਨ ਜਿਉਂ ਲੀਨੀ,ਤਜ ਛਾਛੀ। 
ਕਵਿਤਾ ਤਾਂਕੀ ਰੁਚਿਰ ਬਨਾਈ । ਸਤਿਗੁਰ ਸਿੱਖਨ ਕੇ ਮਨ ਭਾਈ॥ ੧੦੫॥ 


ਜਹਾਂ ਭੂਲ ਮੁਝ ਤੇ ਕੁਛ ਹੋਈ। ਸੁਨ ਪਠ ਕਰੈ ਰੋਸ ਨਹਿ' ਕੋਈ। 
ਕ੍੍‌ਪਾ ਧਾਰ ਸੋ ਲੇਹੁ ਬਨਾਏ ।ਜਿਉ” ਸਤਿਗੁਰ ਸਿੱਖਨ ਮਨ ਭਾਏ ॥੧੦੬॥ 


ਬਡੇ ਬਿਲੋਕਹਿ' ਬਾਲਕ ਲੀਲ੍ਹਾ। ਅਸਤ ਬਿਅਸਤ£ ਸੁ ਹੁਇ ਅਨਮੀਲਾ?। 
ਬਚਨ ਸਪਸ਼ਟ ਨ ਆਵਹਿ ਤਾਂਹੀ। ਹਰਥੈਂ ਸੁਨਤ ਬਿਰਧ,ਰਿਸ ਨਾਹੀਂ ॥੧੦੭॥ 


ਛੋਟੋ ਲਖੈ' ਕ੍ਰਿਪਾ ਕੋ ਕਰਹੀ'।ਬਡੇ ਜੁ ਹੈਂ ਲੱਛਣ ਅਸ ਧਰਹੀਂ। 
ਮੰਦਮਤੀ ਚਹਿ' ਬਾਦ ਘਨੇਰਾ। ਤਿਹ ਸੋਂ ਕੈਸੋ ਹ੍ਹੈ ਨ ਨਿਬੇਰਾ॥੧੦੮॥ 


ਗੁਰ ਸਿੱਖੀ ਜਾਚਉ”£ ਹਉ ਦਾਨਾ।ਜਿਸਤੇ ਹੋਇ ਪਰਮ ਕੱਲਯਾਨਾ। 
ਮਨਸਾ ਸਗਰੀ ਮਨਹਿ' ਸਮਾਵਹਿ।ਸ਼ਾਂਤਿ ਹੋਇ, ਨੀਕੋ ਪਦ ਪਾਵਹਿ॥੧੦੯॥ 


5॥ 5800੫ 2800(50। ] €0੩// ੧3101500੫੧)6001੧.60।। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਛਪਯ 

ਜਮੁਨਾ ਸੁੱਖਾਂ ਨੂੰ ਪ੍ਰਦਾਨ ਕਰਨਹਾਰੀ, ਦੁੱਖਾਂ ਨੂੰ ਨਸ਼ਟ ਕਰਨ ਵਾਲੀ, ਪਾਪਾਂ” ਨੂੰ ਨਾਸ਼ ਕਰਨ 
ਵਾਲੀ ਤੇ ਚੰਗੀ ਬੁੱਧੀ ਦਾ ਘਰ ਹੈ। (ਜਮੁਨਾ) ਚੰਦ ਮੁੱਖ? ਵਾਲੀ, ਮੰਦੀ ਮੱਤ ਨੂੰ ਦੂਰ 
ਕਰਨਹਾਰੀ, ਕਾਲੇ” ਪਾਣੀ ਵਾਲੀ ਤੇ ਕ੍ਰਿਸ਼ਨ ਦੀ ਪਿਆਰੀ ਹੈ। ਇਹ ਪਵਿੱਤਰ ਜਲ ਦੇ ਪ੍ਰਵਾਹ 
ਵਾਲੀ ਧਰਤੀ“ ਉੱਪਰ ਵਹਿੰਦੀ ਹੈ। ਇਹ ਸੂਰਜ ਦੀ ਧੀ, ਬਹੁਤ ਚਤੁਰ, ਜਮ ਦਾ ਡਰ ਹਰਨ 
ਵਾਲੀ ਹੈ। ਇਸ ਦੇ ਕਿਨਾਰੇ 'ਤੇ ਇੱਕ 'ਬੂੜੀਆ” ਨਗਰ ਜਾਣੋਂ; ਜਿਥੇ ਕਵੀ ਦਾ ਘਰ ਹੈ, 


ਜਿਥੇ ਮਹਾਨ ਗੁਰੂ ਦੇ ਜਸ ਵਿੱਚ ਸੁੰਦਰ ਗ੍ਰੰਥ ਸਮਾਪਤ (ਸੰਪੂਰਨ) ਕੀਤਾ ਗਿਆ। ॥੧੦੩॥ 


ਚੌਪਈ 

ਆਦਿ ਅੰਮ੍ਰਿਤ-ਸਰੋਵਰ£ ਦੇ ਜਿੰਨੇ ਵੀ ਅਸਥਾਨ ਹਨ, ਸਭ ਥਾਂਵਾਂ ਤੋ' ਸੁੰਦਰ ਤਰੀਕੇ ਨਾਲ, 
ਭਾਲ-ਭਾਲ ਕੇ ਬਹੁਤ ਥਾਂਵਾਂ ਤੋਂ ਲਿਖਿਆ ਵੇਖ ਕੇ ਬਹੁਤ ਸੁਣ-ਸੁਣ ਕੇ ਜੋ ਮਨ ਨੂੰ ਚੰਗਾ 
ਲੱਗਿਆ ਹੈ, ਉਸ ਮੁਤਾਬਿਕ ਇਹ ਰਚਨਾ ਰਚੀ ਹੈ। ॥੧੦੪॥ 


ਗੁਰੁ ਜੀ ਦੀ ਸੁੰਦਰ ਮਹਿਮਾ ਚੁਣ-ਚੁਣੰ ਕੇ ਜਿਵੇਂ ਲੱਸੀ ਵਿੱਚੋਂ ਮੱਖਣ ਕੱਢੀਦਾ ਹੈ, ਇਵੇਂ ਉਨ੍ਹਾਂ 
(ਗੁਰੂ ਜੀ) ਦੀ ਸੁੰਦਰ ਕਵਿਤਾ ਬਣਾਈ ਹੈ ਜੋ ਸਿੱਖਾਂ ਦੇ ਮਨਾਂ ਨੂੰ ਭਾਉਣ ਵਾਲੀ ਹੈ। ॥੧੦੫॥ 


ਜਿਥੇ ਕਿਤੇ ਵੀ ਮੇਰੇ ਕੋਲੋਂ ਕੋਈ ਭੁੱਲ ਹੋ ਗਈ ਹੋਵੇ, ਸੁਣ-ਪੜ੍ਹ ਕੇ ਕੋਈ ਗੁੱਸਾ ਨਾ ਕਰੇ। 
ਕਿਰਪਾ ਕਰਕੇ ਉਸੇ ਤਰਾਂ ਬਣਾ ਲੈਣੀ, ਜਿਸ ਤਰਾਂ ਸਤਿਗੁਰੂ ਜੀ ਦੇ ਸਿੱਖਾਂ ਦੇ ਮਨ ਨੂੰ ਭਾਉਂਦਾ 
ਹੋਵੇ। ॥੧੦੬॥ 


(ਬਿਰਧ) ਵੱਡੇ ਲੋਕ ਜਦ ਬਾਲ-ਲੀਲਾ ਦੇਖਦੇ ਹਨ ਤਾਂ ਬੱਚਿਆਂ ਦੁਆਰਾ ਉਲਟਾ-ਪੁਲਟਾ” 
ਬੋਲਣ ਕਰਕੇ ਬਹੁਤ ਕੁਝ ਅਣ-ਮਿਲਿਆ£? (ਰਲਾ) ਹੋ ਜਾਂਦਾ। ਉਨ੍ਹਾਂ ਨੂੰ ਸਪੱਸ਼ਟ ਬੋਲਣਾ 
ਨਹੀਂ ਆਉਂਦਾ। ਉਹ ਵੱਡੇ ਲੋਕ ਗੁੱਸੇ ਨਹੀਂ' ਹੁੰਦੇ, ਸਗੋਂ ਪਰਸੰਨ ਹੁੰਦੇ ਹਨ। ॥੧੦੭॥ 


ਜੋ ਵੱਡੇ ਬੰਦੇ ਹੁੰਦੇ ਹਨ, ਉਹ ਇਸ ਤਰਾਂ ਦੇ ਲੱਛਣ ਧਾਰਦੇ ਹਨ ਕਿ ਸਦਾ ਛੋਟਿਆਂ ਨੰ ਛੋਟ 
ਜਾਣ ਕੇ ਕਿਰਪਾ ਕਰਦੇ ਹਨ ਅਤੇ ਜੋ ਲੋਕ ਘੱਟ ਬੁੱਧੀ (ਅਕਲ) ਵਾਲੇ ਹੁੰਦੇ ਹਨ, ਉਹ ਜਾਣ 
ਬੁੱਝ ਕੇ ਬੜਾ ਵਿਵਾਦ ਝਗੜਾ ਕਰਦੇ ਹਨ, ਉਨ੍ਹਾਂ ਨਾਲ ਕਿਸੇ ਤਰਾਂ ਵੀ ਨਿੱਬੜਿਆ ਨਹੀਂ ਜਾ 
ਸਕਦਾ। ॥੧੦੮॥ 


(ਮੈਂ) ਗੁਰਸਿੱਖੀ ਦਾ ਦਾਨ ਮੰਗਦਾ? ਹਾਂ, ਜਿਸ ਨੂੰ ਪ੍ਰਾਪਤ ਕੀਤਿਆਂ ਪੂਰਨ ਕਲਿਆਣ ਹੁੰਦਾ 


ਹੈ। ਸਾਰੀਆਂ ਇੱਛਾਵਾਂ (ਵਾਸ਼ਨਾਵਾਂ) ਮਨ ਵਿੱਚ ਹੀ ਸਮਾ ਜਾਂਦੀਆਂ ਹਨ, ਸ਼ਾਂਤੀ ਹਾਸਲ ਕਰ _ 
ਕੇ ਉੱਤਮ ਪਦ ਪ੍ਰਾਪਤ ਹੁੰਦਾ ਹੈ। ॥੧੦੯॥ 


5।। 53000 38000 50101 ਹ। ੬0੫9 ਨ ੧3101500੫੧)60011.601। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਦੋਹਰਾ 
ਏਕ ਆਂਕ ਅਰ ਅਸ਼ਟ ਕਰ ਬਹੁਰ ਅਸ਼ਟ ਪਰ ਸੂਨ। 
ਕਾਤਕ' ਪੂਰਨਮਾ ਬਿਖੇ ਭਯੋ ਗ੍ਰੰਥ ਬਿਨਊਨ॥ ੧੧੦॥ 


ਦੇਵਾ ਸਿੰਘ ਪਿਤ ਤੇ ਜਨਮ ਕਵਿ ਸੰਤੋਖ ਸਿੰਘ ਨਾਮ। 
ਬਰ ਮਾਂਗੋਂ ਸਤਿਸੰਗ ਕੋ ਕਰ ਸਤਿਗੁਰੂ ਪ੍ਰ ਣਾਮ॥੧੧੧॥ 


(ਸਮਾਪਤੀ ਦਾ ਮੰਗਲ) 
ਕਬਿੱਤ 
ਸਭੈ ਗੁਣ ਊਰ, ਭਰਪੂਰ ਹੋਯੋ ਔਗਨਨ, ਕਾਮ ਕ੍ਰੋਧ ਕੂਰ ਹੂੰ ਕੀ ਬ੍ਰਿਧਤਾ ਫਰਦ£ ਕੀ। 
ਹੋਯੋਂ ਮਨ ਚੂਰ ਚੂਰ, ਰਹੀ ਮਤਿ ਝੂਰ ਝੂਰ, ਦੇਖ ਰਹਜੋ ਦੂਰ ਦੂਰ, ਦਾਰੂ ਨ ਦਰਦ ਕੀ। 
ਮਿਲੇ ਗੁਰ ਪੂਰਨ ਸੰਤੋਖ ਸਿੰਘ ਤੂਰਨ, ਸੋ ਲਖ ਦੁਖ ਭੂਰ ਗਤਿ ਏਕਲੀ? ਨਰਦ ਕੀ। 
ਨਾਮ ਹੈ ਸ਼ਰਨ ਸੂਰ”, ਪਾਵਨ ਪਤਿਤ ਰੂਰ, ਰਾਖ ਹੈਂ ਜ਼ਰੂਰ ਲਾਜ ਆਪਨੇ ਬਿਰਦ ਕੀ। ॥੧੧੨॥ 


ਕਬਿੱਤ 

ਬੰਦਨਾ ਕੋ ਲੇਤ ਹੀ ਅਬੰਦਤਾ ਕੋ ਦੇਤ ਜਨ, ਪ੍ਰੀਤ ਲੇਤ ਦੇਤ ਹੈ ਪ੍ਰਤੀਤ, ਸੁਖ ਸੇਤ£ ਹੈ'। 
ਭਾਉ ਉਰ ਲੇਤਹੀ, ਪ੍ਰਭਾਉ ਬਡੋ ਦੇਤ ਆਪ, ਨਿਰਗੁਣ ਪਦ ਦੇਤ ਗੁਨ ਦੇਖ ਲੇਤ ਹੈ'। 
ਥੋਰੀ ਜੈਸੀ ਭੇਟ ਲੇਤ, ਜਮ ਕੀ ਅਭੇਟ£ ਦੇਤ, ਸਤਿਗੁਰੂ ਨਾਨਕ ਜੀ ਕਰੁਨਾਨਿਕੇਤਾ ਹੈ'। 
ਹੰਤਾ ਲੇਤ ਦਾਸਨ ਕੀ, ਅਹੰ ਬੂਹਮ$ ਦੇਤ ਉਰ, ਮਨ ਲੇਤ ਚਰਨ ਮੈਂ,ਮੁਕਤਿ ਕੋ ਦੇਤ ਹੈਂ। ॥੧੧੩॥ 


ਇਤਿ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥੇ ਉਤ੍ਰਾਰਧੇ “ਸ੍ਰੀ ਗੁਰੂ ਨਾਨਕ ਜੀ ਸੱਚਖੰਡ ਗਮਨ” ਪ੍ਰਸੰਗ 
ਬਰਨਨੰ ਨਾਮ ਸਪਤ ਪੰਚਾਸਮੋ ਧਜਾਇ ॥੫੭॥ 


ਸਮਾਪਤ ਮਸਤ ਸੁਭ ਮਸਤੁ ॥ 


ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਸਾਰਾ ਸਮਾਪਤ ਹੋਇਆ । 


5।। 53000 38001 50101 । €09੫% ੧3101500੫੧)6011.60।। 


ਅਧਿਆਇ 57 ਜੋਤੀ-ਜੋਤ ਸਮਾਉਣਾ 


ਚੌਪਈ ਰ 
ਸੰਮਤ ਅਠਾਰਾਂ ਸੌ ਅੱਸੀ ਵਿੱਚ ਕੱਤਕ” ਦੀ ਪੂਰਨਮਾਸੀ ਨੂੰ ਗ੍ਰੰਥ ਸੰਪੂਰਨ ਹੋਇਆ। ॥੧੧੦॥ 


ਪਿਤਾ ਦੇਵਾ ਸਿੰਘ ਦੇ ਘਰ ਸੰਤੋਖ ਸਿੰਘ ਨਾਮੀ ਕਵੀ ਦਾ ਜਨਮ ਹੋਇਆ। ਗੁਰੂ ਜੀ ਨੂੰ 
ਪਰਨਾਮ ਕਰਕੇ ਮੈ ਸਤਿਸੰਗ ਦਾ ਵਰ ਮੰਗਦਾ ਹਾਂ। ॥੧੧੧॥ 


ਕਬਿੱਤ 

ਮੈ' ਸਾਰੇ ਸ਼ੁੱਭ ਗੁਣਾਂ ਤੋਂ ਖਾਲੀ ਹਾਂ, ਔਗੁਣਾਂ ਨਾਲ ਭਰਪੂਰ ਹੋਇਆ ਹਾਂ (ਤੇ) ਕਾਮ, ਕਰੋਧ, 
ਝੂਠ ਆਦਿ ਔਗੁਣਾਂ ਦੀ ਮੇਰੀ ਸੂਚੀ£ ਵਧੀ ਹੋਈ ਹੈ, ਮਨ ਚੂਰ ਚੂਰ ਹੋਇਆ ਹੋਇਆ ਹੈ, 
ਬੁੱਧੀ ਬੜੀ ਝੂਰ ਰਹੀ ਹੈ (ਮੈਂ) ਦੂਰ-ਦੂਰ ਦੇਖ ਚੁੱਕਾ ਹਾਂ ਪਰ ਇਸ ਦਰਦ ਦੀ ਦਾਰੂ ਨਹੀਂ 
ਮਿਲੀ।ਚਉਪੜ `ਤੇ ਇਕੱਲੀ? ਰਹਿ ਗਈ ਨਰਦ ਦੀ ਹਾਲਤ ਵਾਂਗੂੰ ਕਵੀ ਸੰਤੋਖ ਸਿੰਘ ਨੂੰ, ਉਸ 
ਦਾ ਬਹੁਤ ਦੁੱਖ ਦੇਖ ਕੇ ਪੂਰਨ ਗੁਰੂ ਛੇਤੀ ਆ ਮਿਲੇ। ਗੁਰੂ ਜੀ, ਜਿਨ੍ਹਾਂ ਦਾ ਨਾਮ ਸ਼ਰਨਾਗਤਾਂ 
ਦਾ ਰੱਖਿਅਕ” ਤੇ ਪਤਿਤਾਂ ਨੂੰ ਪਵਿੱਤਰ ਕਰਨ ਵਾਲਾ ਸੋਹਣਾ ਹੈ, ਉਹ ਜ਼ਰੂਰ ਆਪਣੇ ਬਿਰਦ 
ਦੀ ਲਾਜ ਰੱਖਣਗੇ। ॥੧੧੨॥ 


ਕਬਿੱਤ 

ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਨਮਸਕਾਰ ਨੂੰ ਲੈ ਕੇ ਆਪਣੇ ਦਾਸਾਂ ਨੂੰ ਮੁਕਤੀ ਦਿੰਦੇ ਹਨ, 
ਫਿਰ ਪ੍ਰੀਤੀ ਲੈ ਕੇ ਆਪਣਾ ਸਿਦਕ ਬਖ਼ਸ਼ਦੇ ਹਨ, ਸੁੱਖਾਂ ਦਾ ਪੁਲਾਂ (ਗੁਰੂ ਜੀ) ਹਨ ਤੇ ਫਿਰ 
ਆਪਣੇ ਦਾਸਾਂ ਦੇ ਦਿਲ ਦਾ ਪ੍ਰੇਮ ਲੈ ਕੇ ਆਪ ਗੁਰੂ ਜੀ ਦਾਸਾਂ ਨੂੰ ਆਤਮ ਬਲ ਦਿੰਦੇ ਹਨ ਤੇ 
ਸ਼ੁੱਭ ਗੁਣ ਦੇਖ ਕੇ, ਗੁਣਾਂ ਤੋਂ ਅਤੀਤ ਅਵਸਥਾ ਦਾਨ ਦਿੰਦੇ ਹਨ, ਥੋੜ੍ਹੀ ਜਿਹੀ ਭੇਟਾ ਲੈਂਦੇ ਹਨ, 
(ਤੇ) ਜਮ ਦੇ ਭੈਅ ਤੋਂ ਬਚਾਉਂਦੇਓ ਹਨ। ਸ੍ਰੀ ਸਤਿਗੁਰੂ ਨਾਨਕ ਦੇਵ ਜੀ ਐਸੇ ਕਿਰਪਾ ਦੇ 
ਘਰ” ਹਨ। ਦਾਸਾਂ ਦੀ ਹੰਗਤਾ ਲੈ ਕੇ (ਭਾਵ ਨਾਸ਼ ਕਰਕੇ) ਹਿਰਦੇ ਵਿੱਚ ਬ੍ਰਹਮ ਗਿਆਨ” ਦੀ 
ਬਖ਼ਸ਼ਸ਼ ਕਰਕੇ, ਦਾਸਾਂ ਦਾ ਮਨ ਲੈ ਕੇ ਚਰਨਾਂ ਵਿੱਚ ਮੁਕਤੀ ਦਾ ਦਾਨ ਦਿੰਦੇ ਹਨ। 


ਸੀ ਗੁਰ ਨਾਨਕ ਪ੍ਰਕਾਸ਼ ਦੇ ਉਤਰਾਰਧ ਦਾ “ਸ੍ਰੀ ਗੁਰੂ ਨਾਨਕ ਜੀ ਦਾ ਸੱਚ-ਖੰਡ ਜਾਣਾ ' 
ਨਾਮੀ _ਸਤਵੰਜਵਾਂ ਅਧਿਆਇ ਸਮਾਪਤ ਹੋਇਆ। 


“ਸ਼ੀ ਗੁਰ ਨਾਨਕ ਪ੍ਰਕਾਸ਼” ਗ੍ਰੰਥ, ਸਾਰਾ ਸਮਾਪਤ ਹੋਇਆ। 


5।। 53000 8000 50101 ਹ। €09/ 73 ।੧80011ਇ॥00੫੧6018।.60।। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


ਸਾਰ 


ਗੁਰੂ ਜੀ ਜਦ ਪੁੱਤਰਾਂ ਦੇ ਪਹੁੰਚਣ ਤੋ ਪਹਿਲਾਂ ਸਮਾ ਗਏ ਸਨ ਤਾਂ ਲੱਖਮੀ ਚੰਦ ਅਤੇ 
ਸ੍ਰੀ ਚੰਦ ਦੋਨੋਂ ਉਥੇ ਆ ਕੇ ਪਛਤਾਉਂਦੇ ਹੋਏ ਬੇਨਤੀ ਕਰਨ ਲੱਗੇ ਕਿ ਹੇ ਗੁਰੂ ਜੀ! ਸਾਨੂੰ ਇਹ 
ਉਮੀਦ ਨਹੀਂ ਸੀ ਕਿ ਆਪ ਸਾਨੂੰ ਮਿਲੇ ਬਗੈਰ ਹੀ ਚਲੇ ਜਾਵੋਗੇ। ਕਿਰਪਾ ਕਰਕੇ ਸਾਨੂੰ ਦੋ 
ਘੜੀਆਂ ਵਾਸਤੇ ਦਰਸ਼ਨ ਦੇ ਦੇਵੋ। ਉਨ੍ਹਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਉੱਠ ਬੈਠੇ ਸਨ ਤੇ 
ਕਹਿਣ ਲੱਗੇ ਜੋ ਤੁਹਾਡੇ ਮਨ ਵਿੱਚ ਹੈ, ਦੱਸੋ? ਤਾਂ ਸ੍ਰੀ ਚੰਦ ਨੇ ਕਿਹਾ ਕਿ ਤੁਸੀ' ਲਹਿਣੇ ਨੂੰ ਗੱਦੀ 
ਸੌਂਪ ਚੱਲੇ ਹੋ, ਅਸਲ ਹੱਕ ਤਾਂ ਪੁੱਤਰਾਂ ਦਾ ਹੀ ਹੁੰਦਾ ਹੈ। ਤਾਂ ਗੁਰੂ ਜੀ ਨੇ ਕਿਹਾ ਕਿ ਕਰਨ- 
ਕਰਾਉਣ ਵਾਲਾ ਕਰਤਾਰ ਹੈ; ਜੋ ਉਸ ਨੇ ਨਿਯਤ ਕੀਤਾ ਹੁੰਦਾ ਹੈ, ਉਹੀ ਹੀ ਹੁੰਦਾ ਹੈ। 

ਗੁਰੂ ਜੀ ਨੇ ਉਨ੍ਹਾਂ ਦੇ ਨਿਮਰ ਹੋਣ ਕਰਕੇ ਉਨ੍ਹਾਂ `ਤੇ ਬਖ਼ਸ਼ਸ਼ ਕਰ ਦਿੱਤੀ ਸੀ ਕਿ 
ਤੁਹਾਡੀ ਕੁਲ ਵਿੱਚ ਰਿੱਧੀਆਂ-ਸਿੱਧੀਆਂ ਰਹਿਣਗੀਆਂ। ਕਿਸੇ ਵੀ ਚੀਜ਼ ਦੀ ਤੁਹਾਨੂੰ ਘਾਟ ਨਹੀਂ 
ਹੋਵੇਗੀ। ਤੁਸੀਂ ਸਾਡੇ ਪੁੱਤਰ ਹੋ ਤੇ ਸਾਡੇ ਸਿੱਖ ਤੁਹਾਡੀ ਵੀ ਪੂਜਾ ਕਰਨਗੇ। 

ਫੇਰ ਸੰਗਤ ਦੇ ਕਹਿਣ ਤੇ ਭਾਈ ਬੁੱਢਾ ਜੀ ਨੇ ਬੇਨਤੀ-ਸਹਿਤ ਗੁਰੂ ਜੀ ਨੂੰ ਪੁੱਛਿਆ 
ਕਿ “ਸਤਿਨਾਮ-ਵਾਹਿਗੁਰੂ” ਦੇ ਕੀ ਅਰਥ ਹਨ, ਜਿਸਦਾ ਜਾਪ ਕਰਨ ਲਈ ਤੁਸੀਂ ਉਪਦੇਸ਼ 
ਦਿੱਤਾ ਸੀ।ਤਾਂ ਗੁਰੂ ਜੀ ਨੇ ਸਤਿਨਾਮ-ਵਾਹਿਗੁਰੂ ਦੇ ਅਰਥ ਦੱਸ ਕੇ ਸੰਗਤਾਂ ਨੂੰ ਨਿਹਾਲ 
ਕੀਤਾ। 

ਭਾਈ ਬੁੱਢਾ ਜੀ ਨੇ ਗੁਰੂ ਜੀ ਦੀ ਮਹਿਮਾ ਕਰਦਿਆਂ ਕਿਹਾ ਕਿ ਆਪ ਕਰੋੜਾਂ ਹੀ 
ਲੋਕਾਂ ਨੂੰ ਮੋਹ ਦੇ ਦੁੱਖਾਂ ਵਿੱਚੋਂ ਕੱਢਿਆ ਹੈ, ਹੇ ਮੁਕਤੀ ਦੇਵਣਹਾਰੇ ! ਆਪ ਦੀ ਸਦਾ ਜੈ ਹੋਵੇ, 
ਸਦਾ ਜੈ ਹੋਵੇ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ “ਭਾਈ ਬੁੱਢਾ” ਜੀ ਦੀ ਪਦਵੀ ਬਖ਼ਸ਼ੀ। 

ਫੇਰ ਸਭ ਪਾਸੇ ਹਾਹਾਕਾਰ ਮੱਚ ਗਈ ਕਿ ਗੁਰੂ ਜੀ ਸਮਾ ਗਏ ਹਨ। ਹਿੰਦੂ ਅਤੇ 
ਮੁਸਲਮਾਨ ਵੀ ਗੁਰੂ ਜੀ ਦੇ ਆਖਰੀ ਦਰਸ਼ਨਾਂ ਲਈ ਝਗੜਨ ਲੱਗ ਪਏ । ਪਰ ਜਦ ਕਨਾਤ ਦੇ 
ਅੰਦਰ ਜਾ ਕੇ ਦੇਖਿਆ ਤਾਂ ਉੱਥੇ ਗੁਰੂ ਜੀ ਦੀ ਦੇਹ ਮੌਜੂਦ ਨਹੀਂ ਸੀ। ਸਿਰਫ ਉਨ੍ਹਾਂ ਦਾ ਚਿੱਟਾ 
ਚਾਦਰਾ ਹੀ ਉੱਥੇ ਰਹਿ ਗਿਆ ਸੀ, ਜੋ ਮੁਸਲਮਾਨਾਂ ਅਤੇ ਹਿੰਦੂਆਂ ਨੇ ਅੱਧਾ-ਅੱਧਾ ਵੰਡ ਲਿਆ 
ਅਤੇ ਆਪੋ-ਆਪਣੀ ਰੀਤੀ ਅਨੁਸਾਰ ਉਸ ਦਾ ਸੰਸਕਾਰ ਕੀਤਾ। 

ਦੂਸਰੇ ਪਾਸੇ ਜਦ ਗੁਰੂ ਜੀ ਬਿਬਾਨ ਉੱਤੇ ਬੈਠ ਕੇ ਸੱਚਖੰਡ ਨੂੰ ਗਏ ਸਨ ਤਾਂ ਅਸਮਾਨ 
ਵਿੱਚ ਦੇਵਤਾ ਲੋਕ ਜੈ-ਜੈਕਾਰ ਕਰਦੇ ਹੋਏ ਫੁੱਲਾਂ ਦੀ ਵਰਖਾ ਕਰ ਰਹੇ ਸਨ। ਅਪੱਸਰਾਵਾਂ ਨੇ 
ਗੁਰੂ ਜੀ ਦੇ ਸਵਾਗਤ ਲਈ ਨਾਚ ਕੀਤਾ। ਬ੍ਰਹਮਾ ਨੇ ਚੰਦਨ ਛਿੜਕਿਆ। ਇਸ ਤਰਾਂ ਗੁਰੂ ਜੀ 
ਮਾਤ-ਲੋਕ ਵਿੱਚ 70 ਸਾਲ, 5 ਮਹੀਨੇ, 7 ਦਿਨ ਪਾਤਸ਼ਾਹੀ ਕਰਕੇ, ਸੰਮਤ 1596 ਨੂੰ ਅੱਸੂ- 
ਵਦੀ ਦਸਮੀ' (ਦਸਵੀਂ?) ਨੂੰ ਸੱਚਖੰਡ ਜਾ ਬਿਰਾਜੇ ਸਨ। 


5॥। 5000 8001 50001 2 00੫” ੧3॥1015॥00੫6%011&00। 


ਅਧਿਆਇ 57 ਜੋਤੀ-ਜੋਤ ਸਮਾਉਣਾ 


੯੦ ੋਕਕ 


ਫੂਣਟਨਟਣ 


(1) ਗੁਰੂ ਜੀ ਦਾ ਆਪਣੇ ਮੁਖਾਰਬਿੰਦ ਤੋਂ ਦੋਨਾਂ ਪੁੱਤਰਾਂ ਨੂੰ ਕੁਲ ਵਿੱਚ ਰਿੱਧੀਆਂ-ਸਿੱਧੀਆਂ 
ਪ੍ਰਾਪਤ ਹੋਣ ਦੀ ਬਖ਼ਸ਼ਸ਼ ਕਰਨਾ ਉੱਚਿਤ ਨਹੀਂ ਜਾਪਦਾ। ਕਿਉਂਕਿ ਗੁਰੂ ਜੀ ਆਪ ਹੀ 
ਰਿੱਧੀਆਂ-ਸਿੱਧੀਆਂ ਨੂੰ ਉੱਚਾ ਸਥਾਨ ਨਹੀਂ' ਸਨ ਦਿੰਦੇ। ਮਾਨਵਤਾ ਲਈ ਉਨ੍ਹਾਂ ਦੇ ਉਪਦੇਸ਼ ਦਾ 
ਮਕਸਦ ਪਰਮਪਦ ਪਾਉਣਾ ਸੀ। ਗੁਰਬਾਣੀ ਵਿੱਚ ਰਿੱਧੀਆਂ-ਸਿੱਧੀਆਂ ਦਾ ਖੰਡਨ ਕੀਤਾ ਹੈ 
ਤੇ ਇਨ੍ਹਾਂ ਤੋਂ ਉੱਪਰ ਉੱਠਣ ਦਾ ਉਪਦੇਸ਼ ਦਿੱਤਾ ਗਿਆ ਹੈ: 
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ॥ 
(ਗੁ. ਗੁੰ. ਸਾਹਿਬ, ਪੰਨਾ 6) 
ਰਿਧਿ ਸਿਧਿ ਸਭੁ ਮੋਹੁ ਹੈ, ਨਾਮੁ ਨ ਵਸੈ ਮਨਿ ਆਇ॥ 
(ਗੁ. ਗੁੰ. ਸਾਹਿਬ, ਪੰਨਾਂ 593) 
(2) ਕਰਾਮਾਤਾਂ ਬਾਰੇ ਗੁਰੂ ਜੀ ਆਪਣੇ ਪੁੱਤਰਾਂ ਨੂੰ ਇਹ ਧੀਰਜ ਦੁਆਉਣਾ ਕਿ ਤੁਸੀਂ ਫਿਕਰ 
ਨਾ ਕਰੋਂ, ਤੁਹਾਡੇ ਵਿੱਚ ਬਹੁਤ ਕਰਾਮਾਤਾਂ ਹੋਣਗੀਆਂ। ਸਾਰੇ ਸਿੱਖ ਤੁਹਾਨੂੰ ਪੂਜਣਗੇ। ਇਸ ਤਰਾਂ 
ਦਾ ਕਥਨ ਠੀਕ ਨਹੀਂ ਜਾਪਦਾ, ਕਿਉਂਕਿ ਗੁਰਮਤ ਸਿਧਾਂਤ ਅਨੁਸਾਰ ਕਰਾਮਾਤਾਂ ਜਾਂ 
ਸ਼ਕਤੀਆਂ ਆਦਿ ਦਾ ਖੰਡਨ ਕੀਤਾ ਹੈ: 
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ 
(ਗੁ. ਗ੍ਰੰ. ਸਾਹਿਬ, ਪੰਨਾ 650) 
(3) ਜਦ ਗੁਰੂ ਨਾਨਕ ਜੀ ਜੋਤੀ-ਜੋਤ ਸਮਾ ਗਏ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਝਗੜਾ 
ਹੋ ਗਿਆ। ਹਿੰਦੂ ਕਹਿੰਦੇ ਸਨ ਕਿ ਗੁਰੂ ਜੀ ਦੀ ਦੇਹ ਦਾ ਸੰਸਕਾਰ ਕਰਨਾ ਹੈ ਅਤੇ ਮੁਸਲਮਾਨ 
ਕਹਿੰਦੇ ਸਨ ਕਿ ਗੁਰੂ ਜੀ ਦੀ ਦੇਹ ਨੂੰ ਦਫਨਾਉਣਾ ਹੈ। ਦੋਨਾਂ ਦੇ ਇਸ ਤਰਾਂ ਦੇ ਝਗੜੇ ਦਾ ਕਥਨ 
ਵਲਾਇਤ ਵਾਲੀ (ਪੁਰਾਤਨ) ਜਨਮਸਾਖੀ ਅਤੇ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿੱਚ 
ਮਿਲਦਾ ਹੈ, ਜਦ ਕਿ ਮਿਹਰਬਾਨ ਅਤੇ ਭਾਈ ਬਾਲੇ ਵਾਲੀ ਜਨਮਸਾਖੀ ਵਿੱਚ ਨਹੀਂ। 
ਇਸ ਬਾਰੇ “ਜਨਮਸਾਖੀ ਪਰੰਪਰਾ” ਦੇ ਰਚੈਤਾ ਡਾ: ਕਿਰਪਾਲ ਸਿੰਘ ਦੀ ਧਾਰਨਾ ਹੈ 
ਕਿ ਜਦ ਅੱਸੂ ਸੁਦੀ 10 ਸੰਮਤ 1596 ਨੂੰ ਗੁਰੂ ਨਾਨਕ ਜੀ ਜੋਤੀ-ਜੋਤ ਸਮਾਏ ਸਨ ਤਾਂ ਉਸ 
ਸਮੇਂ ਉਨ੍ਹਾਂ ਦਾ ਸਾਰਾ ਪਰਿਵਾਰ ਮਾਤਾ ਸੁਲੱਖਣੀ ਅਤੇ ਦੋਨੋਂ ਪੁੱਤਰ ਕਰਤਾਰਪੁਰ ਵਿਖੇ ਕੋਲ 
ਮੌਜੂਦ ਸਨ। ਅੰਤਿਮ ਸੰਸਕਾਰ ਕਰਨ ਦਾ ਹੱਕ ਪਰਿਵਾਰ ਨੂੰ ਹੁੰਦਾ ਹੈ, ਸੋ ਉਨ੍ਹਾਂ ਦੇ ਹੁੰਦਿਆਂ 
ਹਿੰਦੂਆਂ ਅਤੇ ਮੁਸਲਮਾਨਾਂ ਦਾ ਕਿਸੇ ਪਰਕਾਰ ਦਾ ਝਗੜਾ ਹੋਣਾ ਸੰਭਵ ਨਹੀਂ ਜਾਪਦਾ। ਹਿੰਦੂ- 
ਮੁਸਲਮਾਨ ਦੇ ਝਗੜੇ ਦੀ ਵਾਰਤਾ ਕਬੀਰ ਜੀ ਦੇ ਦਿਹਾਂਤ ਦੇ ਸਮੇ' ਦੀ ਕਬੀਰ ਜੀ ਦੀ 
ਜਨਮਸਾਖੀ ਤੋ' ਲਈ ਜਾਪਦੀ ਹੈ। 
(%) ਦਾਬਿਸਤਾਨ-ਇ-ਮਜਾਹਬ ਪੁਸਤਕ ਵਿੱਚ ਲਿਖਿਆ ਹੈ ਕਿ ਕਬੀਰ ਜੀ ਦੇ ਜੋਤੀ-ਜੋਤ ਸਮਾਉਣ 
ਵੇਲੇ ਵੀ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਝਗੜਾ ਹੋਇਆ ਸੀ। ਸ੍ਰੀ ਗੁਰ ਭਗਤ ਲਾਲ ਸਟੀਕ ਰਚੈਤਾ 
ਗਿਆਨੀ ਨਰੈਣ ਸਿੰਘ ਅਨੁਸਾਰ ਕਬੀਰ ਜੀ ਨੇ ਉਸ ਵਕਤ ਦੋ ਚਾਦਰਾਂ ਮੌਗਵਾਈਆਂ ਸਨ। ਕਬੀਰ 
ਜੀ ਦੇ ਰੂਹ-ਪੋਸ਼ ਹੋ ਜਾਣ ਤੋਂ ਬਾਅਦ ਇੱਕ ਚਾਦਰ ਹਿੰਦੂਆਂ ਦੇ ਆਗੂ ਰਾਜਾ ਬੀਰ ਸਿੰਘ ਜੀ ਨੇ ਚੁੱਕ 
ਲਈ ਸੀ ਤੇ ਦੂਸਰੀ ਚਾਦਰ ਮੁਸਲਮਾਨਾਂ ਦੇ ਆਗੂ ਬਿਜਲੀ ਖਾਂ ਪਠਾਣ ਨੇ ਲੈ ਲਈ ਸੀ। 


5॥ 5000 2800 5॥0। 2 ੬03੧ __`` ।੧੧੧00੧੧੨॥0੫੪60141.60। 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


“ਪੁਸਤਕਾਵਲੀ ” 

“ਸਰੀ ਗੁਰ ਨਾਨਕ ਪ੍ਰਕਾਸ਼” ਪੂਰਬਾਰਧ ਤੇ ਉਤਰਾਰਧ (ਭਾਗ ਪਹਿਲੇ ਅਤੇ ਦੂਜੇ) 
ਪੰਜਾਬੀ-ਪੁਸਤਕਾਂ 
<_ਸ਼ਲਦਾਰਲਾ (ਗੁਰੂ ਗ੍ਰੰਥ ਸਾਹਿਬ), ਚਾਰ ਜਿਲਦਾਂ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ 
ਕਮੇਟੀ । ਵਾਰਾਂ ਭਾਲ ਨੁਰਦਾਲਹ ਗਿਆਨੀ ਹਜ਼ਾਰਾ ਸਿੰਘ, ਅੰਮ੍ਰਿਤਸਰ । 
< ਰਾਰ-ਸ਼ਲ਼ਟ ਰਤਨਾਕਰ ਆਹਾਨਕੌਲ, ਭਾਈ ਕਾਨੂੰ ਸਿੰਘ ਨਾਭਾ, ਭਾਸ਼ਾ ਵਿਭਾਗ । 
<_ਜਨਮਸਾਈੀ ਭਾਲ ਲਾਲ; ਭਾਸ਼ਾ ਵਿਭਾਗ ਪਟਿਆਲਾ, ਹਥਲਿਖਤ ਨੰਬਰ 420 । 
੪ ਭਾਣਾ ਬਾਲਾ ਜਨਮ-ਸਾਨੰ (1658 ਈ:), ਫੋਟੋ ਕਾਪੀ, ਪੰਜਾਬ ਇਤਿਹਾਸ ਖੋਜ 
ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ । 
_੭%/ਜੈਤੇ ਰੰਧਾਵੇ ਦੀ ਲੌਸ਼ਟ (ਗੁਰਮੁਖੀ ਹਥ ਲਿਖਤ), ਖਾਲਸਾ ਕਾਲਜ, ਅੰਮ੍ਰਿਤਸਰ । 
<_&ਰਾਤਨ ਜਨਮ-ਸਾਲੀ੍‌ ਸੰਪਾਦਤ ਭਾਈ ਵੀਰ ਸਿੰਘ, ਦਿੱਲੀ, 1999. 
<_ਜਨਨਨ਼ਾਲੀ ਗਰ ਨਨਕ ,ਕ੍‌ਤ ਨੋਹਰਲਾਨ (ਦੋ ਜਿਲਦਾਂ),ਸੰਪਾਦਕ ਕਿਰਪਾਲ ਸਿੰਘ, 
ਖਾਲਸਾ ਕਾਲਜ, ਅੰਮ੍ਰਿਤਸਰ, 1962. 
< ਭਾਣੀ ੭ਨਾੰਂ ਸੰਘ ਦੀ ਲਨਮਸਾਲੀ ਬੰਬਈ, 1892. 
< ਜਨਮ ਸਾਲੀ ਪੁੰਪਿਰ! ਡਾ. ਕਿਰਪਾਲ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ, 
ਦੂਜੀ ਐਡੀਸ਼ਨ 1990. 
<_ਕੱਤਕਾ /ਨੈ' /ਫੈਸ਼ਾਲ ਕਰਮ ਸਿੰਘ, ਅੰਮ੍ਰਿਤਸਰ, 1928. 
<_/ਸੈੱਖਾਂ ਦੀ ਭਨਤਆਲ਼ ਖਾਲਸਾ ਸਮਾਚਾਰ, ਅੰਮ੍ਰਿਤਸਰ, 1950. 
< 7960 ਪੁਕਾਲ਼, ਸਰੂਪ ਦਾਸ ਭੁੱਲਾ (ਦੋ ਜਿਲਦਾਂ), ਭਾਸ਼ਾ ਵਿਭਾਗ ਪਟਿਆਲਾ, 1999. 
< ਰੁਰੂ ਹੰਦਾਲ ਪੂੁਕਾਲ਼ ਮਸੰਦ ਮਾਈ ਦਾਸ ਉਰਫ ਸੁੰਦਰ ਸਿੰਘ, ਅੰਮ੍ਰਿਤਸਰ, 1954. 
< ਡਾ ਗੁਰ ਨਾਨਕ ਪੁਕਾਲ, ਸੰਪਾਦਤ ਭਾਈ ਵੀਰ ਸਿੰਘ, ਪੂਰਬਾਰਧ ਭਾਗ ਪਹਿਲਾ 
ਤੇ ਭਾਗ ਦੂਜਾ, ਉਤਰਾਰਧ (ਤਿੰਨ ਜਿਲਦਾਂ), ਭਾਸ਼ਾ ਵਿਭਾਗ ਪਟਿਆਲਾ 
੫ ਸਰਸ਼ਾਰ ਈਂ ਬਾਲਾ ਦਾ ਪ੍ਰਮਾਣਕਿਗਨ ਤੌ ਅਜੇਜਨਾਰਈਕਾ ਅਧ ਡਾ: 
ਗੁਰਚਰਨ ਕੌਰ, ਪਟਿਆਲਾ, 1987. 
< ਹਲ ਪੁਕਾਨ, ਰਤਨ ਸਿੰਘ ਭੰਗੂ, ਭਾਈ ਵੀਰ ਸਿੰਘ, ਅੰਮ੍ਰਿਤਸਰ, 1939. 
੪ ਗਰਲ: ਸਾਵਨ ਤੇ ਰਚਨਾ; ਉਜਾਗਰ ਸਿੰਘ ਸਹਿਗਲ, ਪਟਿਆਲਾ, 1985. 
<_ਰਾਰ#ਤ ਆਰਤੰਡ (ਦੋ ਜਿਲਦਾਂ), ਭਾਈ ਕਾਨ੍ਹ ਸਿੰਘ ਨਾਭਾ, ਅੰਮ੍ਰਿਤਸਰ, 1999. 
< #ਕਸ਼ਾਰ: #ਕਾਲੀ ਤੇ ਪੁਦੇਲੀ: ਡਾ: ਗੰਡਾ ਸਿੰਘ ਦਾ ਲੇਖ, “ਅਰਬ ਤੇ ਇਰਾਕ 
ਵਿੱਚ ਗੁਰੂ ਨਾਨਕ ਧਰਮ ਵਿਲੰਭੀ ਸੁਬੀ ਤੇ ਆਬਦ”, ਨਵੰਬਰ25, 1931. 
ਸੰ ਨਰ ਨਾਨਕ ਪੁਕਾਲ' ਇਤਹਾਸਕ ਘ/ਰੈਪੇਲ; ਕਿਰਪਾਲ ਸਿੰਘ (ਡਾ.), ਸਿੰਘ ਬ੍ਰ ਦਰਜ, 
ਅੰਮ੍ਰਿਤਸਰ, 2006. 
< ਹਨੀ ਗੁਰ ਨਨਕ ਪੁਕਾਸ਼, ਪੂਰਬਾਰਧ ਦੋ ਜਿਲਦਾਂ, ਉਤਰਾਰਧ ਇਕ ਜਿਲਦ, ਖਾਲਸਾ 
ਸਮਾਚਾਰ ਅੰਮ੍ਰਿਤਸਰ, 1929. 


5।। 53000 8001 50101 4। €03% ੧3101500੫੧)6011.60।। 


ਦੇਵਨਾਗਰੀ ਵਿੱਚ ਪੁਸਤਕਾਂ 
੪ ਸੱਧਾਂ-/ਨਿਧਾਂਤ ਪੱਧਤੀ: ਡਾ: ਕਲਿਆਣੀ ਮਲਕ । 
< /ਲੋਧਾਂ ਸ਼ਭਹੈਤ, ਡਾ: ਧਰਮਵੀਰ ਭਾਰਤੀ । 


ਉਰਦੂ-ਫ਼ਾਰਸੀ ਦੀਆਂ ਪੁਸਤਕਾਂ 


ਡੇਵਿਡ ਐਨਥਨੀ ਅਤੇ ਸ਼ੀਅ ਦਾਬਿਸਤਾਨ ਸਕੂਲ ਆਫ ਮੈਨਰਜ਼, ਪੈਰਿਸ, 1843. 
<_ਸ਼ਫੀਨਾ ਤਲ ਅੱਲੀਆ; ਦਾਰਾ ਸ਼ਿਕੋਹ, ਕਰਾਚੀ, 1962. 
<_ ਤਲ਼ਕਰਾ-/£-%ਲ%; ਉਰਦੂ ਲਾਹੌਰ । 
<_ ਲਲ਼ਰਗਾਨਾ-/ਇ-ਘਾਣਾਘਤ, ਮੌਲਾਨਾ ਸਯਦ ਮੁਹੰਮਦ, ਉਰਦੂ ਦਿੱਲੀ, 1963. 
“` ਤਜ਼ਕਰਾ ਨੁਣੀਆ ਘੰਜਾਕ; ਅਜਾਜਲ ਹੱਕ, ਕਦੂਸੀ, ਉਰਦੂ, ਕਰਾਚੀ 1962. 
“`ਸ਼ਾਹਨਮਾ ਫਰਦਲੀ ਹਥਲਿਖਤ, ਪੰਜਾਬ ਸਟੇਟ ਆਰਕਾਈਵਜ਼, ਪਟਿਆਲਾ । 


401 (767/8, &ਿ0€5: 11070, 12100, 1970. 
੪ 46 (%6੫ (ਨ੨0#6$%0%, 45 ੩660੮ 74800); ਨ 6081 5000 7੩੧3੩, 1928. 
₹ _7576679€5 97 ,$76/ 00705, 7. 181 5102 1201, 2000. 
₹ ੬1705 2%0060% 0 90੪ 36798, 21 60 611121, '8181851, 1982. 
੪6867 /395/97) 0 5066 0੧ 1€8 $10ਲ/0, 98108 $॥2/॥ 12101, 1950. 
_ ₹ 176 %% 7996 ਭਾ 77806 9%% $/ਡ#ਡ; ਵਹ 41180 1੧0੩0॥, 1%00, 1973. 
₹ 688 760090605 04760 5£67€ 907% 7੧886, 1.ਜ.080, ਤਗਧ 14੩੧3੧ 
੯15010 69101, ੬1181 50120 00੩6 11150015 (61੮40, "30818, 1969. 


:4//85 0/ 76੬6 0 607੪ /6708%, ੩0੩ $1੬॥ 0? 1181 $11£)), 7010361 
(111੯੬151 780818. 

79902 2408/67,9ਵਜ੪ ੨੩00 $00੫200(0:7ਿ100[81 50ਮ81% (6੧੦) “;015ਗ. 
(%1000/70270000%0/47610007)9;) 11001085 ੧/11118111 3੬81, 1.001803, 1972. 


-14007059777 7?600709 -/01 80819315, 11181 $10ਡ0 01080 10081 502) 
੬8007, &701੬581 2004. 


717 


5।। 53000 38000 50101 ਹ। ੬0੫ ੧3101500੫੧)6011.601। 


ਊ 


ਸ੍ਰੀ ਗੁਰ ਨਾਨਕ ਪ੍ਰਕਾਸ਼ -ਉਤਰਾਰਧ ਭਾਗ ਦੂਜਾ 


90੪ 36866 7 36107); ਹੈ.$. 1੧81, “18001 

9੪ 26080 ਹਨ 0 2 59487688, 11870815 $11£/10 301168₹, 1969. 
448240/7£, 7%€ 500 2੬70 (੪੦1.6), 110), 1963. 

602 ਪਨਰਂ 76002 00/£ (€੦1.2) 1੬081 3187ਿ॥ , 14੦9੬, 1940. 
67000 7£6੬0728੬6, %015. 6 800 10, 160060, 1899. 

4870716ਨ $95/£0 07 905/27 8, ਉਂ.ਜਿੰ. €07₹1806, 41181680, 1921. 
40007 ਭੈ 20000 60/00076 ਸੈਹ&ਹ, 1180508€0 0੧ 10685 ਲ॥02, ੪੦1 2 
-471-25-46507), 1180813(€0, 1, “812003. 1948. 
706, $1੬[1%1 1112, 10000, 1958. 

ਭ0ਊ, ੭006 988 ?੬੦;7/2, 1603 ੧੩੦1 14301. 

270੬6 77 20500" ਪਨ 2%0/08, ੩੩੦1੧ 60815 10231, 1,01001, 1845. 
96087478) 0 20ਰਸਰ6, 102੩ 41(5.6.41), 1€10, 1966. 

9084 4201/70/02); %'-$. ੧1008, 18101, 1972. 

276 4600080077 ਤਏ 6080੬ ਹਾ 722798 15008 ੧0558 00150 
14101, 1942. 


ਹਵਾਲਾ-ਪੁਸਤਕਾਂ 
276 669 2 %/07), ਕਿ.3. “01161%੦6ਹ, 2%0ਿਹਹ, 1951. 


ਸੰਡਰ/$ 41%6/07)) 21. 7੬001 90005. 


47 96/071085 27੦੪2 /? ਨੋ£7£%, 01010 1੧00, 1-60001. 


₹ ,05/071675 ਪਸ6ਂ 907੨7) ਭਾ 786 5006, ੧੩08 57020 1੧੬੦ 110, 1978. 


5।। 5800੫ 28000 5010। ਹ। 08 


ਤਲ/0700/ 08655 €7/ਧਸ8£ 27625 09 3881 $800101 5110 
$0101006₹111 5100/1 58237 40016531, 1993. 
47016 9602706) 2/77966, ੩੧੦0 14106, ੯੩੩51, 1963. 


6੬907 962੬0 €0€6%, $0000, ੬5595, 50100166 


੧81੧0॥੧੪8ਇ॥0੫੧॥600118.60।। 


<16/729796 $£6/5 97 7309605, ੧7. ੧1500 -812008,1928. 

੪ ?76੧੬/₹ 71 ਤ8% 688 47%6, 1001 88੧6%: 1-01000, 1263. 

੪ 0000 79667? 9 “29068: ੮. $ਏ੯੩੩00੩10, -010000,1964. 

₹ 17007) 7੬£6/£ਨ 21998, (“੬੧101 &#ਗ0੯€5) €0101060. 

੪ 696% 2705, /8118195 5੧੩0੧, 7ਏ€ਿ11€0 11 9010 1488੬ 0$ 52੬੯੩ ੮੨77) 
50121, %॥01531. 

₹_75/07) 0 6੬9/78: $.ਹ.ਮਿਫ€, €“0101000, 1997. 

੪ 807571 77 €੬)/07, 18015 €&011811. 

੪ (00181 11501 06010), €.%. 7118੧, €0101060. 

੪ 1668027607% 90 840027/%, (“੬੯100 60੯0) €0101000. 

੪ 6/06697) 2 7266 8੪ ੮56੬5 2 2%ੁੱਧ£ ਰ6ਂ 2/0717-ਮੈ€5/€7 

27609712, 3 ੧੦1) 1.&. ੧੦੧੬, 28088, 1970. 

੪ &660 1150161 82661, 01086 90੯1. 14001,1932. 

₹_ (07900809 7787/ 6826€€7, ਇਹ]86 66੮੧. 180੦1, 1932. 

੪ 340//07 /757772/ (62੬//੬€7, £08]86 90੯0. 18001, 1934. 

€ 1.6067€ 72851772/ 626/£ਟ, ਇ00[86 690੯੧. 18101. 

₹70₹1076760/50671 69 18008 5ਮਮ੍ੰ, "ਿ0ਮੂੰਕ01 (10051 ੧088 (੪੦154) 

₹_ #8€)6/6786698 0/77547, 10281 & €010]780੧%੦1.43 10000. 

੪ ਨ801€/07666% 22805 ੪78 ਨ੬/£777 0$ 1185010੬5, ਹੋਟਲ ੧੦1, 1937. 

₹__#816/60966499 07 877ਧ08028, ਇ010011 1966. 

₹ 1੬75150-272758 7292008977 0$ £ੰ. $੧੬002੩55, ਹਪਿਏਜ 16101, 1981. 

₹_ 775798-700/62/ 792/70707); ਇ00361 601₹€1. ਨ੩0318. 

੪ .4 (1855ਇ6/ 726/9082) 0 40060 22476/02% 7੬098, 9€0270707 
976 79900 /970/07€ 0੯ 10001120੧500. 1015 15 ੩ ੩੧੩11801੬ 13 700)861 
1180518116॥ 06115॥੬0 0੯ 1.80੬085€ 12€]21. 2311313, 1998. 

₹ 97700 ਸ07/6 13€1181181। ੧੩੦ (੪੦1.2). 

੪ 3601੬ 111 00੧1, 1000011. 

੪ (16004 77270207) 2 94 39786/72) 27750? 0)€ ਹ0ਮ। €9817€1. 

੪ (70੪ (080 85 59072 07 79007); 7181 $॥00 80313, 1297 


5॥। 53000 38001 5010। 2। ੬0) __”'? ।੧੫੧0੧॥॥੨॥0੫/%01%00।। 


